ਕੁਲਵੰਤ ਸਿੰਘ 


ਮਦੀਨੇ ਦੀ ਗੋਸ਼ਟਿ 


ਮੱ 


ਮੱਕੇ ਮਦੀਨੇ ਦੀ ਗੋਸ਼ਟਿ 


ਸੰਪਾਦਕ 
ਡਾ. ਕੁਲਵੈਤ ਸਿੰਘ 


ਪਬਲੀਕੇਸ਼ਨ ਬਿਊਰੋ 
ਪੰਜਾਬੀ ਯੂਨੀਵਰਸਿਟੀ, ਪਟਿਆਲਾ 


(0 
ਪੰਜਾਬੀ ਸਾਹਿੱਤ ਅਧਿਐਨ ਵਿਭਾਂਗ 
ਪੰਜਾਬੀ ਯੂਨੀਵਰਸਿਟੀ, ਪਟਿਆਲਾ 


| ॥#੮੮॥੧ ੧111 1 305੪1 (00967) 
। ੬0//੬0 5) 

| ॥;. %01%481471 $1੧੦ਜ ॥.4&., £1.>. 

| 13158 €011622, &7111537 


| 158) 81-7380-143-6 


1988 
ਪਹਿਲੀ ਵਾਰ : 1100 
1995 
ਦੂਜੀ ਵਾਰ : 550 
ਮੁੱਲ : 80-00 


ਡਾ. ਰਣਬੀਰ ਸਿੰਘ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲ' ਦੁਆਰਾ 
ਪ੍ਰਕਾਸ਼ਿਤ ਅਤੇ ਮੈ/ਸ. ਫੈਰੀ ਪ੍ਰੰਟਰਜ, ਪਟਿਆਲਾ ਦੁਆਰ' ਮੁਦ੍ਰਿਤ । 


ਦੇ ਸ਼ਬਦ 
(ਪਹਿਲਾ ਸੈਸਕਰਣ) 


ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦੇ ਬਹੁਪੱਖੀ ਉੱਦੇਸ਼ਾਂ ਵਿੱਚੋਂ ਮੁੱਖ ਮੰਤਵ 
ਪੰਜਾਬੀ ਭਾਸ਼ਾ ਅਤੇ _ਸਾਹਿੱਤ ਦੀ ਉੱਨਤੀ ਸੀ । ਇਸ ਦੀ ਪੂਰਤੀ ਲਈ ਬਣਾਈਆਂ 
ਗਈਆਂ ਵੱਖ ਵੱਖ ਯੋਜਨਾਵਾਂ ਅਧੀਨ ਪੁਰਾਣੇ ਹੱਥਲਿਖਤ ਖਰੜਿਆਂ ਨੂੰ ਸੈਪਾਦਿਤ 
ਕਰਵਾ ਕੇ ਪ੍ਰਕਾਸ਼ਿਤ ਕਰਨਾ ਇਸ ਦਾ ਇਕ ਪ੍ਰਮੁਖ ਪ੍ਰਯੋਜਨ ਹੈ । 

ਹੱਥਲੀ ਪੁਸਤਕ 'ਮੱਕੇ ਮਦੀਨੇ ਦੀ ਗੋਸਟਿ" ਇਸੇ ਉੱਦੇਸ਼ ਨੂੰ ਸਨਮੁਖ ਰਖ ਕੇ ਸੈਪਾਦਿਤ 
ਕਰਵਾਈ ਗਈ ਹੈ । ਅਧਿਆਤਮਿਕ ਅਤੇ ਦਾਰਸ਼ਨਿਕ ਮਸਲਿਆਂ ਨੂੰ ਸਪੱਸ਼ਟ ਕਰਨ ਲਈ 
ਆਮ ਤੌਰ ਤੇ 'ਗੋਸ਼ਟਿ” ਸਾਹਿੱਤ-ਰੂਪ ਦੀ ਵਰਤੋ” ਕੀਤੀ ਜਾਂਦੀ ਹੈ । ਉਦਾਸੀਆਂ ਦੌਰਾਨ 
ਗੁਰੂ ਨਾਨਕ ਦੇਵ ਜੀ ਦਾ ਮੇਲ ਅਤੇ ਵਿਚਾਰ-ਵਟਾਂਦਰਾ ਅਨੇਕ ਧਾਰਮਿਕ ਆਗੂਆਂ ਨਾਲ 
ਹੋਇਆ । ਉਨ੍ਹਾਂ ਮੁਲਾਕਾਤਾਂ ਨੂੰ ਆਧਾਰ ਬਣਾ ਕੇ ਲੇਖਕਾਂ ਨੇ ਅਨੇਕ ਗੋਸ਼ਟਾਂ ਦੀ ਰਚਨਾ ਕੀਤੀ, 
ਜਿਨ੍ਹਾਂ ਵਿਚੋ" ਕੁਝ ਜਨਮਸਾਖੀਆਂ ਦੇ ਪ੍ਰਸੈਗ-ਕ੍ਰਮ ਵਿਚ ਸ਼ਾਮਲ ਹਨ ਅਤੇ ਕੁਝ ਸੁਤੇਤਰ ਰੂਪ 
ਵਿਚ ਉਪਲਬਧ ਹਨ । ਸੈਪਾਦਨ ਅਧੀਨ ਗੋਸ਼ਟਿ ਵਿਚ ਗੁਰੂ ਸਾਹਿਬ ਦੀ ਮੱਕੇ-ਮਦੀਨੇ ਦੀ 
ਯਾਤਰਾ ਵੇਲੇ ਉਥੋਂ ਦੇ ਮੁਸਲਮਾਨ ਧਰਮ-ਆਗੂਆਂ ਨਾਲ ਹੋਏ ਵਿਚਾਰ-ਵਟਾਂਦਰੇ ਨੂੰ ਲੇਖਕ ਨੇ 
ਆਪਣੇ ਢੋਗ ਨਾਲ ਕਲਮ-ਬੋਦ ਕੀਤਾ ਹੈ । ਸਤਾਰ੍ਹਵੀ" ਸਦੀ ਦੇ ਪਿਛਲੇ ਅੱਧ ਵਿਚ ਲਿਖੀ 
ਗਈ ਇਹ ਰਚਨਾ ਸੋਢੀ ਮਿਹਰਬਾਨ ਦੀ ਪਰੋਪਰਾ ਦੇ ਕਿਸੇ ਲੇਖਕ ਦੀ ਰਚਨਾ ਪ੍ਰਤੀਤ 
ਹੁੰਦੀ ਹੈ। ਇਸ ਵਿਚ ਵਾਰਤਕ ਅਤੇ ਕਵਿਤਾ ਦਾ ਸੁਮੇਲ ਹੈ । ਪੰਜਾਬੀ ਦੇ ਮੱਧ 
ਕਲੀਨ ਅਧਿਆਤਮਿਕ ਕਾਵਿ ਅਤੇ ਵਾਰਤਕ ਵਿਚ ਇਸ ਰਚਨਾ ਦਾ ਵਿਸ਼ੇਸ਼ ਸਥਾਨ ਹੈ । 
ਆਸ ਹੈ ਕਿ ਇਸ ਦੇ ਪ੍ਰਕਾਸ਼ਨ ਤੋ ਗੁਰੂ ਨਾਨਕ ਦੇਵ ਜੀ ਸੈਬੈਧੀ ਸਿਰਜੇ ਗਏ ਸਾਹਿੱਤ 
ਅਤੇ ਮੱਧਕਾਲ ਦੀ ਪੰਜਾਬੀ ਵਾਰਤਕ ਦੇ ਚਾਹਵਾਨ ਪਾਠਕ ਲਾਭ ਉਠਾਉਣਗੇ । 


ਪੰਜਾਬੀ ਯੂਨੀਵਰ ਸਿਟੀ ਭਗਤ ਸਿੰਘ 
ਪਟਿਆਲਾ ਵਾਈਸ-ਚਾਂਸਲਰ 


ਭੂਮਿਕਾ 
(ਪਹਿਲਾ ਸੈਸਕਰਣ) 


ਪੰਜਾਬੀ _ਸਾਹਿੱਤ ਅਧਿਐਨ _ਵਿਭਾਗ ਦੀ ਸਥਾਪਨਾ ਦੇ ਮੁੱਖ ਉੱਦੇਸ਼ਾਂ ਵਿਚੋਂ ਇਕ 
ਉੱਦੇਸ਼ ਇਹ ਵੀ ਸੀ ਕਿ ਪੰਜਾਬੀ ਦੀਆਂ ਕਲਾਸਕੀ ਰਚਨਾਵਾਂ ਨੂੰ ਹੱਥ-ਲਿਖਤਾਂ ਦੇ ਆਧਾਰ 
ਤੇ ਸਹੀ ਢੰਗ ਨਾਲ ਸੈਪਾਦਿਤ ਕਰ ਕੇ ਪ੍ਰਕਾਸ਼ਿਤ ਕੀਤਾ ਜਾਵੇ । ਇਸ ਸੈਬੈਧ ਵਿਚ ਜੋ 
ਪ੍ਰਾਜੈਕਟ ਬਣਾਈ ਗਈ, ਉਸ ਵਿਚ 'ਮੱਕੇ ਮਦੀਨੋ ਦੀ ਗੋਸ਼ਟਿ” ਵੀ ਸ਼ਾਮਲ ਸੀ । 

ਇਹ ਪੁਸਤਕ “ਮੱਕੇ ਮਦੀਨੇ ਦੀ ਗੋਸਟਿ” ਦਾ ਪ੍ਰਕਾਸ਼ਿਤ ਰੂਪ ਹੈ । ਭਾਰਤੀ ਸਾਹਿੱਤ 
ਵਿਚ ਗੌਸ਼ਟਿ ਦੁਆਰਾ ਅਧਿਆਤਮਿਕ ਜਾਂ ਦਾਰਸ਼ਨਿਕ ਮਸਲਿਆਂ ਦਾ ਵਿਸ਼ਲੇਸ਼ਣ ਕਰਨ ਦੀ 
ਇਕ ਦੀਰਘ ਪਰੋਪਰਾ ਰਹੀ ਹੈ । ਪੰਜਾਬੀ ਸਾਹਿੱਤ ਵਿਚ _ਗੋਸ਼ਟਾਂ ਦਾ ਪਿਛੋਕੜ 
ਨਾਥ ਯੋਗੀਆਂ ਦੇ ਸਾਹਿੱਤ ਵਿਚੋ ਲਭਿਆ ਜਾ ਸਕਦਾ ਹੈ । ਇਹ ਗੋਸ਼ਟਾਂ ਅਧਿਕਤਰ ਪੱਦ= 
ਬੱਧ ਹਨ। ਇਸੇ ਪਰੈਪਰਾ ਵਿਚ ਸਿੱਧਾਂ ਨਾਲ ਹੋਈ ਗੁਰੂ ਨਾਨਕ ਦੀ _'ਸਿਧ ਗੋਸ਼ਟਿ' ਆਦਿ 
ਗ੍ਰੰਥ ਦੇ ਰਾਮਕਲੀ ਰਾਗ ਵਿਚ ਸੈਕਲਿਤ ਹੈ । ਪਰ ਜਨਮਸਾਖੀ ਸਾਹਿੱਤ ਵਿਚ ਗੁਰੂ ਨਾਨਕ 
ਦੇਵ ਦੀਆਂ ਅਨੇਕ ਗੁੱਦ ਗੌਸ਼ਟਾਂ ਵੀ ਉਪਲਬਧ _ਹਨ । ਮਿਹਰਬਾਨ ਦੁਆਰਾ ਲਿਖੀ 
ਜਨਮਸਾਖੀ ਤਾਂ ਸਾਰੀ ਦੀ_ਸਾਰੀ_ਗੋਸ਼ਟਾਂ ਵਿਚ ਹੈ । ਉਥੇ ਇਹ ਗੋਸ਼ਟਾਂ ਆਕਾਰ ਵਿਚ 
ਨਿੱਕੀਆਂ ਅਤੇ ਆਪਣੇ ਕਥਾ-ਸਾਖੀ-ਪ੍ਰਸੈਗ ਵਿਚ ਪਰੁਚ ਕੇ ਆਈਆਂ ਹਨ । ਪਰ ਬਾਅਦ ਵਿਚ 
ਸੁਤੰਤਰ ਤੌਰ ਤੇ ਵੀ ਗੋਸ਼ਟਾਂ ਦੀ ਰਚਨਾ ਹੋਈ ਜਿਨ੍ਹਾਂ ਵਿਚੋਂ ਪ੍ਰਸਤੁਤ ਗੌਸ਼ਟਿ ਵਿਸ਼ੇਸ਼ 
ਮਹੱਤਵ ਰਖਦੀ ਹੈ । ਇਹ ਰਚਨਾ ਅਜੇ ਤਕ ਅਣਪ੍ਰਕਾਸ਼ਿਤ ਹੀ ਹੈ । ਇਸ ਦੇ ਨਾਂ ਤੋ” 
ਸਪੱਸ਼ਟ ਹੈ ਕਿ ਇਸ ਵਿਚ ਮੱਕਾ ਤੇ ਮਦੀਨਾ ਨਾਂ ਦੇ ਦੋ ਇਸਲਾਮਿਕ ਧਰਮ-ਧਾਮਾਂ ਵਿਚ 
ਹੋਈਆਂ ਗੋਸ਼ਟਾਂ ਨੂੰ ਸੈਕਲਿਤ ਕੀਤਾ ਗਿਆ ਹੈ । ਇਸ ਦਾ ਇਕ ਨਾਮਾਂਤਰ “ਪਾਕਨਾਮਾ” 
ਹੈ ਜਿਸ ਦੇ ਪਹਿਲੇ ਭਾਗ ਨੂੰ ਮੱਕੇ ਨਾਲ ਅਤੇ ਦੂਜੇ ਭਾਗ ਨੂੰ ਮਦੀਨੇ ਨਾਲ ਸੈਬੋਧ ਕੀਤਾ 
ਜਾਂਦਾ ਹੈ । ਇਨ੍ਹਾਂ ਵਿਚ ਘਟਨਾ=ਕ੍ਰਮ ਦੀ ਇਕ ਵਿਵਸਥਿਤ ਸਗਲੀ ਚਲਦੀ ਹੈ । ਇਸ 
ਤਰ੍ਹਾਂ ਇਹ ਦੋਵੇ ਗੋਸ਼ਟਾਂ ਇਕ ਦੂਜੇ ਦੀਆਂ ਪੂਰਕ ਹਨ । ਗੋਸ਼ਟਿ ਵਿਚਲੀ ਆਧਾਰ-ਭੂਤ 
ਸਾਖੀ ਦਾ ਆਰੈਭ ਗੁਰੂ ਨਾਨਕ ਦੇ ਮੱਕੇ ਜਾਣ ਅਤੇ ਕਾਅਬੇ ਵਲ ਟੈਗਾਂ ਪਸਾਰ ਕੇ ਸੋਣ ਦੀ 
ਘਟਨਾ ਨਾਲ ਹੁੰਦਾ ਹੈ ਅਤੇ ਇਸ ਉਪਰੈਤ ਜੀਵਨ ਨਾਂ ਦਾ ਕਾਜ਼ੀ ਗੁਰੂ ਜੀ ਨਾਲ ਗੋਸ਼ਟਿ 
ਕਰਦਾ ਹੈ ਜਿਸ ਵਿਚ ਉਸ ਤੋ ਇਲਾਵਾ ਕਈ ਹੋਰ ਕਾਜ਼ੀ ਭਾਗ ਲੈਦੇ ਹਨ । ਮੱਕੇ 
ਵਿਚ ਗੁਰੂ ਸਾਹਿਬ ਲਗਭਗ ਇਕ ਵਰ੍ਹਾ ਠਹਿਰ ਕੇ ਫਿਰ ਮਦੀਨੇ ਜਾਂਦੇ ਹਨ ਅਤੇ ਉਥੇਂ 
ਉਨ੍ਹਾਂ ਦੀ ਚਾਰ ਇਮਾਮਾਂ ਨਾਲ ਗੌਸ਼ਟਿ ਹੁੰਦੀ ਹੈ ਜਿਸ ਵਿਚ ਮੱਕੇ ਤੋ ਗਏ ਦੋ ਹੌਰ ਕਾਜ਼ੀ 
ਵੀ ਭਾਗ ਲੈਦੇ ਹਨ । 

ਇਸ ਗੋਸ਼ਟਿ ਦਾ ਰਚਨਾ-ਕਾਲ ਅਤੇ ਕਰਤਿ੍‌ਤਵ ਦੋਵੇ“ ਸੈਦਿਗਧ ਹਨ । ਆਮ ਤੌਰ 


(੯11) ਮੱਕੇ ਮਦੀਨੇ ਦੀ ਗੋਜ਼ਟਿ 


ਤੇ ਪੰਜਾਬੀ ਸਾਹਿੱਤ ਦੋ ਵਿਦਵਾਨ ਇਸ ਨੂੰ ਸਤਾਰ੍ਹਵੀ" ਸਦੀ ਦੀ ਰਚਨਾ ਮੰਨਦੇ ਹਨ, ਪਰ 
ਇਸ ਮੈਬੋਧੀ ਨਾ ਤਾਂ ਕੋਈ ਅੰਦਰਲੀ ਗਵਾਹੀ ਮਿਲਦੀ ਹੈ ਅਤੇ ਨਾ ਹੀ ਕੋਈ ਪੁਰਾਤਨ ਜਾਂ 
ਲੇਖਕ ਦੀ ਆਪਣੀ ਲਿਖੀ ਪੋਥੀ ਪ੍ਰਾਪਤ ਹੈ ਜੋ ਇਸ ਦੇ ਰਚਨਾ=ਕਾਲ ਦਾ ਨਿਰਣਾ ਕਰਨ 
ਵਿਚ ਸਹਾਈ ਹੋ ਸਕੇ । ਇਸ ਦੀਆਂ ਪੁਰਾਤਨ ਹੱਥ-ਲਿਖਤਾਂ 1787 ਬਿ. ਜਾਂ 1788 ਖਿ. 
(1730 ਈ. ਜਾਂ 1731 ਈ.) ਤੋ ਪਿਛੋ ਨਹੀ” ਜਾਂਦੀਆਂ । ਗੁਰੂ ਨਾਨਕ ਦੇਵ ਜੀ 
ਦੀ ਮੱਕੇ ਜਾਣ ਦੀ ਘਟਨਾ ਦਾ ਸਭ ਤੋ” ਪੁਰਾਤਨ ਵਿਵਰਣ “ਪੁਰਾਤਨ ਜਨਮਸਾਖੀ” ਵਿਚ 
ਮਿਲਦਾ ਹੈ ਅਤੇ ਗੁਰੂ ਸਾਹਿਬ ਦੀਆਂ ਗੋਸ਼ਟਾਂ ਵੀ ਸਭ ਤੋ ਪਹਿਲੀ ਵਾਰ ਉਸੇ ਜਨਮਸਾਖੀ 
ਵਿਚ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨਾਲ ਤੁਲਨਾ ਕੀਤਿਆਂ ਇਹ ਗੋਸ਼ਟਿ ਉਸ ਜਨਮ- 
ਸਾਖੀ ਦੀ ਨਾ ਕੇਵਲ ਪਰਵਰਤੀ ਹੀ ਸਿੱਧ ਹੁੰਦੀ ਹੈ ਸਗੋ“ “ਪੁਰਾਤਨ ਜਨਮਸਾਖੀ” ਦੀਆਂ 
ਇਸ ਪਰਥਾਇ ਲਿਖੀਆਂ ਗੌਸ਼ਟਾਂ ਹੀ ਵਿਕਸਿਤ ਹੋ ਕੇ ਵਿਚਾਰਾਧੀਨ ਗੋਸ਼ਟਿ ਦੇ ਰੂਪ ਵਿਚ 
ਪੇਸ਼ ਹੁੰਦੀਆਂ ਹਨ । ਇਸ ਤੋਂ ਇਲਾਵਾ ਭਾਈ ਗੁਰਦਾਸ ਦੀ ਪਹਿਲੀ ਵਾਰ ਦੀਆਂ 32 
ਤੋਂ 34 ਪਉੜੀਆਂ ਦਾ ਵਰਣਿਤ ਵਿਸ਼' ਗੁਰੂ ਨਾਨਕ ਦੇਵ ਜੀ ਦੀ ਮੱਕੇ ਦੀ ਯਾਤਰਾ ਨਾਲ 
ਸੈਬੋਧਿਤ ਹੈ ਅਤੇ ਇਸ ਗੋਸਟਿ ਦਾ ਸਾਰਾ ਘਟਨਾ-ਕਰਮ ਉਸ ਤੋ` ਅਨੁਪ੍ਰਾਣਿਤ ਹੈ । ਸਪੱਸ਼ਟ 
ਹੈ ਕਿ ਇਹ ਗੋਸ਼ਟਿ ਭਾਈ ਗੁਰਦਾਸ ਦੀ ਪਹਿਲੀ ਵਾਰ ਦੇ ਲਿਖੇ ਅਤੇ ਪ੍ਰਚੱਲਿਤ ਹੋ ਜਾਣ 
ਤੋਂ ਬਾਅਦ ਲਿਖੀ ਗਈ ਸੀ । ਭਾਈ ਗੁਰਦਾਸ ਦੀ ਇਹ ਵਾਰ ਗੁਰੂ ਹਰਿਗੋਬਿੰਦ ਦੇ ਗੁਰੂ- 
ਗੱਦੀ ਉਤੇ ਬੈਠਣ (1606 ਈ.) ਤੋ ਕਾਫੀ ਬਾਅਦ ਦੀ ਰਚਨਾ ਸਿੱਧ ਹੁੰਦੀ ਹੈ, ਇਸ ਲਈ 
ਵਿਚਾਰਾਧੀਨ ਗੋਸ਼ਟਿ 17ਵੀ” ਸਦੀ ਦੇ ਅੰਤ ਵਿਚ ਲਿਖੀ ਗਈ ਹੋਵੇਗੀ । ਪਰ ਭਾਈ ਮਨੀ 
ਸਿੰਘ ਦੇ ਨਾਂ ਨਾਲ ਸੈਬਧਿਤ ਜਨਮਸਾਖੀ (ਰਚਨਾ-ਕਾਲ 18ਵੀ” ਸਦੀ ਦੀ ਪਹਿਲੀ ਚੋਥਾਈ) 
ਵਿਚ ਇਸ ਦਾ ਉਲੇਖ ਹੋਇਆ ਹੈ, ਇਸ ਲਈ ਇਹ ਭਾਈ ਮਨੀ ਸਿੰਘ ਵਾਲੀ ਜਨਮਸਾਖੀ 
ਦੀ ਪੂਰਵ-ਵਰਤੀ ਰਚਨਾ ਹੈ । ਇਸ ਤਰ੍ਹਾਂ ਇਹ ਸਤਾਰ੍ਹਵੀ” ਸਦੀ ਦੇ ਉਤਰਾਰਧ ਵਿਚ 
ਲਿਖੀ ਗਈ ਪ੍ਰਤੀਤ ਹੁੰਦੀ ਹੈ । 

ਇਸ ਦੇ ਰਚੇਤਾ ਬਾਰੇ ਬਾਹਰਲੇ ਅਤੇ ਅੰਦਰਲੇ ਪ੍ਰਮਾਣ ਉਪਲਬਧ ਨਹੀ” ਹਨ । ਹਾਂ 
ਇਸ ਦਾ ਨਿਰਣਾ ਕਰਨ ਦ' ਇਕ ਸਾਧਨ ਹੈ ਭਾਸ਼ਾ ਸ਼ੈਲੀ । ਭਾਸ਼ਾ ਸ਼ੈਲੀ ਦੀ ਦਿਿਸ਼ਟੀ ਅਤੇ 
ਵਸਤ੍ਰ-ਵਿਧਾਨ ਦੀ ਤਕਨੀਕ ਤੋ” ਇਹ ਮਿਹਰਬਾਨ ਸੰਪ੍ਰਦਾਇ ਦੀ ਟਕਸਾਲ ਦੀ ਸਿਰਜੀ 
ਮੰਦ੍ਹਾ ਹੈ । ਗੁਰੂ ਨਾਨਕ ਦੇਵ ਦੇ ਨਾਂ ਅਧੀਨ “ਨਾਨਕ” ਕਵੀ-ਛਾਪ ਸਾਹਿੱਤ ਜੋ ਬਾਣੀ ਇਸ 
ਗੋਸ਼ਟਿ ਵਿਚ ਸ਼ਾਮਲ ਕੀਤੀ ਗਈ ਹੈ, ਉਹ “ਮਿਹਰਬਾਨ ਜਨਮਸਾਖੀ” ਅਤੇ ਮਿਹਰਬਾਨੀ 
ਸੈਪ੍ਰਦਾਇ ਦੀਆਂ ਰਚਨਾਵਾਂ ਿਚ ਮਿਲਦੇ ਅਤੇ ਗੁਰੂ ਨਾਨਕ ਦੇਵ ਦੇ ਨਾਂ ਨਾਲ ਪ੍ਰਸਿੱਧ ਕੀਤੇ 
ਅਪ੍ਰਮਾਣਿਕ ਬਾਣੀ-ਅਵਤਰਣਾਂ ਨਾਲ ਦੂਰ ਤਕ ਸਮਾਨਤਾ ਰਖਦੀ ਹੈ । ਇਸ ਤੱਥ ਤੋ ਵੀ 
ਇਸ ਜਨਮਸਾਖੀ ਦੇ ਕਰਤਿਰਿਤਵ ਨੂੰ ਮਿਹਰਬਾਨੀ ਸੈਪ੍ਰਦਾਇ ਦੇ ਕਿਸੇ ਵਿਦਵਾਨ ਨਾਲ 
ਜੋੜਿਆ ਜਾ ਸਕਦਾ ਹੈ । 

ਇਸ ਗੋਸ਼ਟਿ ਵਿਚ ਗੁਰੂ ਨਾਨਕ ਦੋਵ ਵਲੋ“ ਇਸ ਗੱਲ ਦਾ ਖੁਲ੍ਹ ਕੇ ਪ੍ਰਤਿਪਾਦਨ 
ਕੀਤਾ ਗਿਆਂ ਹੈ ਕਿ ਸਭ ਧਰਮ ਅਸਲੋ' ਇਕ ਇਕਾਈ ਦੇ ਦੁਆਲੇ ਘੁੰਮਦੇ ਹਨ ਪਰ ਉਨ੍ਹਾਂ ਦੇ 
ਰੀਤੀ-ਰਿਵਾਜ, ਬਾਹਰਲੇ ਚਿੰਨ੍ਹ ਆਪਸ ਵਿਚ ਮਿਲਣ ਨਹੀਂ" ਦਿੰਦੇ । ਇਸ ਤਰ੍ਹਾਂ ਏਕਤਾ 


ਭ੍ਰਮਿਕਾ 6) 


ਵਿਚ ਹੀ ਅਨੇਕਤਾ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ । ਮੂਲ ਰੂਪ ਵਿਚ ਸਾਰੇ ਧਰਮ 
ਇਕੋ ਨੂਰ ਤੋਂ” ਪ੍ਰਕਾਸ਼ਮਾਨ ਹਨ । ਇਸ ਤੋ ਇਲਾਵਾ ਇਸਲਾਮ ਧਰਮ ਦੇ ਅਨੇਕ ਪੱਖਾਂ, 
ਹਿੰਦੂ ਧਰਮ ਦੀਆਂ ਰੀਤਾਂ, ਦੌਜ਼ਕ ਅਤੇ ਬਹਿਸ਼ਤ ਦੇ ਲੱਛਣਾਂ ਦਾ ਵੀ ਵਿਸ਼ਲੇਸ਼ਣ ਹੋਇਆ 
ਹੈ। ਫਲਸਰੂਪ ਇਸ ਗੌਸ਼ਟਿ ਦਾ ਵਰਣਿਤ ਵਿਸ਼ਾ ਉਸ ਵਕਤ ਦੇ ਦੋ ਪ੍ਰਮੁਖ ਧਰਮਾਂ--ਹਿੰਦੂ 
ਅਤੇ ਇਸਲਾਮ--ਦੇ ਰੂੜ੍ਹ ਰੂਪਾਂ ਅਤੇ ਪਰੇਪਰਾਵਾਂ ਨੂੰ ਨਾਕਾਰ ਕੇ ਸੱਚੇ ਅਤੇ ਸੁੱਚੇ ਧਰਮ ਦੀ 
ਸਥਾਪਨਾ ਉਤੇ ਬਲ ਦੇਣਾ ਹੈ । 

ਇਸ ਵਿਚ ਗੱਦ ਅਤੇ ਪੱਦ ਦੋਹਾਂ ਰੂਪਾਂ ਵਿਚ ਵਿਚਾਰ ਵਟਾਂਦਰਾ ਮਿਲਦਾ ਹੈ । 
ਗੱਦ ਭਾਗ ਨਾਲੋ” ਪੱਦ ਭਾਗ ਵੱਧ ਅਤੇ ਲਗਭਗ _ਚਾਰ-ਗੁਣਾ ਹੈ । ਪਰ ਇਸ ਵਿਚ ਜੋ 
ਵੀ ਵਾਰਤਕ ਲਿਖੀ ਮਿਲਦੀ ਹੈ, ਉਹ ਪੁਰਾਤਨ ਵਾਰਤਕ ਦਾ ਸੁੰਦਰ ਨਮੂਨਾ ਪੇਸ਼ ਕਰਦੀ 
ਹੈ । ਸ਼ੈਲੀ ਦੀ ਸਮੁੱਚੀ ਨੁਹਾਰ ਉਪਦੇਸ਼ਾਤਮਕ ਹੈ ਅਤੇ ਗੌਸ਼ਟਿ ਦਾ ਵਾਤਾਵਰਣ 
ਅਧਿਆਤਮੀ ਹੈ । ਇਸ ਦੇ ਵਾਕ ਨਿੱਕੇ ਨਿੱਕੇ ਅਤੇ ਚੁਸਤ ਹਨ । ਕਈ ਪ੍ਰਸੈਗ ਸ਼ਰਧਾ ਨਾਲ 
ਗੜੱਚੇ ਭਾਵੁਕਤਾ ਪ੍ਰਧਾਨ ਹਨ । ਮਿੱਥ ਨੂੰ ਸੋਹਣੇ ਢੈਗ ਨਾਲ ਚਿੱਤਰ ਕੇ ਗੁਰੂ ਨਾਨਕ ਦੀ 
ਪ੍ਰਭੂਤਾ ਨੂੰ ਵਧਾਇਆ ਗਿਆ ਹੈ । ਲਿਖਾਵਟ ਦਾ ਰੂਪ ਪੁਰਾਤਨ ਹੈ, ਵਾਧੂ ਲਗਾਂ-ਮਾਤ੍ਰਾਵਾ 
ਅਤੇ ਵਿਭਕਤੀਆਂ ਦੀ ਆਮ ਵਰਤੋਂ' ਹੋਈ ਹੈ । ਭਾਸ਼ਾ ਦਾ ਸਰੂਪ ਜਾਂ ਪਿੰਡਾ ਪੰਜਾਬੀ ਹੈ, 
ਪਰ ਦੋ ਗੱਲਾਂ ਵਿਸ਼ੇਸ਼ ਵੇਖਣਯੋਗ ਹਨ, ਇਕ ਇਹ ਕਿ ਇਸ ਰਚਨਾ ਦਾ ਸੈਬੈਧ ਚੂੰਕਿ 
ਸਾਮੀ ਸੈਸਕ੍ਰਿਤੀ ਨਾਲ ਹੈ, ਇਸ ਲਈ ਅਰਬੀ ਫ਼ਾਰਸੀ ਦੇ ਸ਼ਬਦਾਂ ਦੀ ਵਰਤੋ“ ਤਦਭਵ 
ਅਤੇ ਤਤਸਮ ਦੋਹਾਂ ਰੂਪਾਂ ਵਿਚ ਹੋਈ ਹੈ । ਕਿਤੇ ਕਿਤੇ ਪੂਰੇ ਪੂਰੇ ਵਾਕ ਫ਼ਾਰਸੀ ਦੇ ਵੀ 
ਲਿਖ ਦਿੱਤੇ ਗਏ ਹਨ । ਅਸਲੋਂ” ਮੁਸਲਮਾਨ ਪਾਤਰਾਂ ਵਲੋ" ਕਈਆਂ ਪ੍ਰਸੈਗ ਵਿਚ ਸੁਆਲ 
ਫ਼ਾਰਸੀ ਵਿਚ ਕਰਵਾਏ ਗਏ ਹਨ । ਦੂਜੀ ਇਹ ਕਿ ਇਸ ਵਿਚ ਪੰਜਾਬੀ ਦਾ ਲਹਿੰਦੀ 
ਉਪਭਾਖਾਈ ਰੂਪ ਅਧਿਕ ਉਭਰਿਆ ਹੈ ਅਤੇ ਇਸ ਦੇ ਨਾਲ ਨਾਲ ਹਿੰਦਵੀ ਦਾ ਰੋਗ ਵੀ 
ਚੜ੍ਹਿਆ ਹੈ ਜੋ ਉਸ ਕਾਲ ਦੀ ਸਾਹਿੱਤਿਕ ਵਿਸ਼ੇਸ਼ਤਾ ਰਹੀ ਹੈ । ਭਾਸ਼ਾ ਵਿਚ ਅਨੇਠ= 
ਰੂਪਤਾ ਵੀ ਹੈ । ਕਿਤੇ ਲਹਿੰਦੀ ਦੀ ਪ੍ਰਧਾਨਤਾ ਹੈ, ਕਿਤੇ ਅਰਬੀ ਫ਼ਾਰਸੀ ਦੀ, ਕਿਤੇ ਹਿੰਦਵੀ 
ਦੀ ਅਤੇ ਕਿਤੇ ਨਿਖਾਰੀ ਹੋਈ ਕੇ“ਦਰੀ ਪੰਜਾਬੀ ਅਤੇ ਕਈ ਵਾਰ ਇਸ ਦੇ ਵਿਪਰੀਤ ਖੜੀ 
ਬੋਲੀ ਦਿਿਸ਼ਟੀਗੋਚਰ ਹੁੰਦੀ ਹੈ । ਵਿਆਕਰਣ ਦੋ ਪੱਖ ਤੋ” ਵੀ ਕੋਈ ਸਾਵਾਂਪਨ ਨਹੀ” ਹੈ, 
ਭਾਂਤ ਭਾਂਤ ਦੇ ਪ੍ਰਯੋਗ ਹਨ, ਕੁਝ ਗ਼ਲਤ ਕੁਝ ਠੀਕ । ਉਚਿਤ ਸੋਪਾਦਨ ਦੀ ਘਾਟ ਨੇ ਵੀ 
ਕਈ ਭਾਸ਼ਾਈ ਦੋਸ਼ ਪੈਂਦਾ ਕਰ ਦਿੱਤੇ ਹਨ । 

ਉਪਰੋਕਤ ਤੱਥਾਂ ਦੇ ਪ੍ਰਕਾਸ਼ ਵਿਚ ਇਹ ਗੌਸ਼ਟਿ ਸਤਾਰ੍ਹਵੀ” ਸਦੀ ਵਿਚ ਰਚੇ ਗਏ 
ਸਾਹਿੱਤ ਦੀ ਇਕ ਮਹੱਤਵਪੂਰਨ ਉਪਲਬਧੀ ਹੈ । ਇਸ ਦੇ ਮਹੱਤਵ ਨੂੰ ਸਾਹਮਣੇ ਰਖਦੇ 
ਹੋਇਆਂ ਇਸ ਦਾ ਸੈਪਾਦਨ ਕਰਵਾਇਆ ਗਿਆ ਹੈ । ਸੈਪਾਦਨ ਦਾ ਕਾਰਜ ਡਾ. ਕੁਲਵੈਤ 
ਸਿੰਘ, ਖਾਲਸਾ ਕਾਲਜ, ਅੰਮ੍ਰਿਤਸਰ ਨੂੰ ਸੋਂਪਿਆ ਗਿਆ ਸੀ ਜਿਨ੍ਹਾਂ ਨੇ ਬੜੀ ਮਿਹਨਤ ਨਾਲ 
ਇਸ ਨੂੰ ਸੈਪੰਨ ਕੀਤਾ ਹੈ । ਇਸ ਨੂੰ ਯੂਨੀਵਰਸਿਟੀ ਪੱਧਰ ਤੇ ਪ੍ਰਕਾਸ਼ਿਤ ਕਰਨ ਦੀ 
ਵਿਸ਼ੇਸ਼ਗ ਰਾਇ ਡਾ. ਮਹਿੰਦਰ ਕੌਰ ਗਿਲ, ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ, ਨਵੀ ਦਿੱਲੀ 
ਤੋਂ ਲਈ ਗਈ ਹੈ, ਅਸੀ' ਇਨ੍ਹਾਂ ਦੋਹਾਂ ਵਿਦਵਾਨਾਂ ਦੇ ਰਿਣੀ ਹਾਂ । 


() ਮੱਕੇ ਮਦੀਨੇ ਦੀ ਗੋਸ਼ਟਿ 


ਮੈਨੂੰ ਵਿਸ਼ਵਾਸ ਹੈ ਕਿ ਪੁਰਾਤਨ ਪੰਜਾਬੀ ਸਾਹਿੱਤ ਅਤੇ ਵਿਸ਼ੇਸ਼ ਕਰ ਕੇ ਜਨਮਸਾਖੀ- 
ਗੋਸ਼ਟਿ ਸਾਹਿੱਤ ਵਿਚ ਰੁੱਚੀ ਰਖਣ ਵਾਲੇ ਪਾਠਕ ਇਸ ਪ੍ਰਕਾਸ਼ਨਾ ਤੋ ਲਾਭ ਉਠਾਉਣਗੇ । 


ਪੰਜਾਬੀ ਸਾਹਿੱਤ ਅਧਿਐਨ ਵਿਭ/ਗ ਰਤਨ ਸਿੰਘ ਜੱਗੀ 
ਪੰਜਾਬੀ ਯੂਨੀਵਰਸਿਟੀ, ਪਟਿਆਲ। ਪ੍ਰੋਫੈਜਰ ਅਤੇ ਮੁੱਖੀ 


ਵਿਸ਼ੈ-ਸੂਚੀ 


ਦੋ ਸ਼ਬਦ (ਵੀ.ਸੀ. ਸਾਹਿਬ ਵਲੋ) ੮ 
ਭੂਮਿਕਾ ੮0 
ਮੁੱਢਲੀ ਜਾਣ ਪਛਾਣ 1 


ਮੂਲ ਪਾਠ 


ਮੁੱਢਲੀ ਜਾਣ-ਪਛਾਣ 


ਸਾਲ 1968-69 ਵਿਚ ਐਮ. ਏ. (ਪੰਜਾਬੀ) ਕਰਦਿਆਂ ਮੈ” 'ਮੱਕੇ ਮਦੀਨੇ ਦੀ 
ਗੌਸ਼ਟਿ” ਦੇ ਸੈਪਾਦਨ ਕਾਰਜ ਨੂੰ ਇਕ ਪਰਚੇ ਦੇ ਇਮਤਿਹਾਨ ਵਾਸਤੇ ਆਧਾਰ ਵਜੋ” 
ਅਪਣਾਇਆ । ਤਜਰਬੇ ਦੀ ਕਚਿਆਈ ਅਤੇ ਸਮੇ ਦੀ ਪਾਬਦੀ ਕਾਰਣ ਇਸ ਪਹਾੜ ਜਿੱਡੇ 
ਕੌਮ ਨੂੰ ਨਿਸ਼ਚਿਤ ਸਮੇ ਵਿਚ ਸਿਰੇ ਚੜ੍ਹਾਉਣਾ ਮੈਨੂੰ ਕਠਿਨ ਲਗਿਆ । ਇਸ ਵਾਸਤੇ 
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਬੋਰਡ ਆਫ਼ ਸਟੱਡੀਜ਼ ਤੋ' ਇਸ ਗੋਸ਼ਟਿ ਦੇ 
ਕੇਵਲ ਇਕ ਭਾਗ 'ਮੱਕੇ ਦੀ ਗੋਸ਼ਟਿ” ਨੂੰ ਸੈਪਾਦਿਤ ਕਰਨ ਦੀ ਆਗਿਆ ਪ੍ਰਾਪਤ ਕਰਨੀ 
ਪਈ । ਸੈਪੂਰਨ ਗੋਸ਼ਟਿ ਦਾ ਉਤਾਰਾ ਆਧਾਰ ਪੁਸਤਕ ਤੋਂ” ਮੈ ਕਰ ਚੁੱਕਾ ਸਾਂ, ਸੋ ਬਾਕੀ 
ਦੇ ਕੈਮ ਨੂੰ ਕਿਸੇ ਆਸ ਤੇ ਭਵਿੱਖ ਵਾਸਤੇ ਛੱਡ ਦਿੱਤਾ । ਤਕਰੀਬਨ ਸੌਲ੍ਹਾਂ ਕੁ ਸਾਲ 
ਪਿਛੋ ਦੁਬਾਰਾ ਇਸ ਲਿਖਤ ਨੂੰ ਸੈਪਾਦਿਤ ਕਰਨ ਦਾ ਆਦੇਸ਼ ਮੁੱਖੀ ਪੰਜਾਬੀ ਸਾਹਿੱਤ 
ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ” ਪ੍ਰਾਪਤ ਹੋਇਆ । 
ਇਸ ਸਮੇ ਤਕ ਸਿੱਖ ਰੈਫਰੈੱਸ ਲਾਇਬ੍ਰੰਰੀ ਅੰਮ੍ਰਿਤਸਰ ਦੀਆਂ ਉਹ ਸਭ ਕੀਮਤੀ ਹੱਥੋ- 
ਲਿਖਤਾਂ ਜਿਨ੍ਹਾਂ ਨੂੰ ਇਸ ਗੋਸ਼ਟਿ ਦੇ ਸੈਪਾਦਨ ਕਾਰਜ ਦੋ ਆਧਾਰ ਅਤੇ ਸਹਿ-ਸਾਮੱਗਰੀ 
ਵਜੋ ਅਪਨਾਇਆ ਗਿਆ ਸੀ, ਨਸ਼ਟ ਹੋ ਚੁੱਕੀਆਂ ਸਨ । ਗੋਸ਼ਟਿ ਦੇ ਦੂਜੇ ਭਾਗ 'ਮਦੀਨੇ 
ਦੀ ਗੋਸ਼ਟਿ” ਨੂੰ ਸੋਪਾਦਿਤ ਕਰਨ ਹਿਤ ਨਵੇ' ਸਿਰਿਉ” ਸਾਮੱਗਰੀ ਦੀ ਭਾਲ ਕਰਨੀ ਪਈ । 
ਅਜਿਹੇ ਸੈਕਟ ਸਮੇ" ਲਾਇਬ੍ਰੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਹੱਥ 
ਲਿਖਤ ਸੈਕਸ਼ਨ ਮੇਰੇ ਵਾਸਤੇ ਸਹਾਇਕ ਸਾਬਿਤ ਹੋਇਆ । ਬਾਕੀ ਰਹਿੰਦੇ ਸੈਪਾਦਨ ਕਾਰਜ 
ਨੂੰ ਸਿਰੇ ਚੜ੍ਹਾਉਣ ਵਾਸਤੇ ਇਸ ਲਾਇਬ੍ਰਰੀ ਦੀਆਂ ਹੱਥ-ਲਿਖਤ ਪੁਸਤਕਾਂ ਤੋ ਲਾਭ 
ਉਠਾਇਆ ਗਿਆ । ਪਾਠ ਦੀ ਪ੍ਰਮਾਣਿਕਤਾ ਨਿਸ਼ਚਿਤ ਕਰਨ ਹਿੱਤ ਦੋ ਵੱਖ ਵੱਖ ਤਕਨੀਕੀ 
ਆਧਾਰ ਅਪਨਾਉਣੇ ਪਏ ਜਿਸ ਕਾਰਣ ਸੈਪਾਦਨ ਤਕਨੀਕ ਵਿਚ ਦੁਫਾੜ-ਵਿਤੀ ਪ੍ਰਵੇਸ਼ ਕਰ 
ਗਈ । ਆਲੌਚਕ ਵਰਗ ਨੂੰ ਇਹ ਪ੍ਰਭਾਵ ਹਮੇਸ਼ਾ ਖਟਕਦਾ ਰਹੇਗਾ । ਮੈ ਇਸ ਕਮਜ਼ੋਰੀ 
ਲਈ ਖਿਮਾਂ ਦਾ ਯਾਚਿਕ ਹਾਂ । 
ਗੌਸ਼ਟਿ ਸ਼ਬਦ ਅਰਥ ਤੇ ਪਰੇਪਰਾ 

ਗੋਸਟਿ ਸ਼ਬਦ ਦਾ ਮੂਲ ਧਾਤੂ ਸੈਸਕ੍ਰਿਤ ਦਾ ਸ਼ਬਦ 'ਗੋਸ਼ਠ' ਹੈ ।' ਵਿਉਹਾਰਕ 
ਧਾਰਣਾ ਵਿਚ ਇਸ ਦੇ ਅਰਥ ਕਿਸੇ ਬਹਿਸ ਜਾਂ ਚਰਚਾ ਤੋ“ ਲਏ ਜਾਂਦੇ ਹਨ । ਇਹ ਦੋ ਜਾਂ 
ਦੋ ਤੋ ਵੱਧ ਪੁਰਸ਼ਾਂ ਦਰਮਿਆਨ ਸੈਵਾਦਕ ਚਰਚਾ ਹੈ । ਸਾਧਾਰਣ ਬਾਤ ਚੀਤ ਨਾਲੋਂ ਇਸ 
ਦਾ ਭੇਦ ਹੈ । ਗੋਸ਼ਟਿ ਦਾ ਵਿਸ਼ਾ ਰਹੱਸਮਈ ਤੇ ਦਾਰਸ਼ਨਿਕ ਹੁੰਦਾ ਹੈ । ਦਲੀਲ ਤੇ ਤਰਕ 
ਦੁਆਰਾ ਜੀਵਨ ਦੇ ਗੁੰਝਲਮਈ ਭੇਦਾਂ ਨੂੰ ਸੁਲਝਾਇਆ ਗਿਆ ਹੁੰਦਾ ਹੈ । 


2 ਮੱਕੇ ਮਦੀਨੋ ਦ। ਗੋਸ਼ਟਿ 


ਸੈਸਾਰ ਭਰ ਦੇ ਸਾਹਿੱਤ ਦਾ ਸਰਵੇਖਣ ਕਰਨ ਤੇ ਪਤਾ ਲਗਦਾ ਹੈ ਕਿ ਪ੍ਰਾਚੀਨ 
ਕਾਲ ਤੋਂ ਜਨ ਸਾਧਾਰਣ ਆਪਣੇ ਸ਼ੋਕਿਆਂ ਦੀ ਨਵਿਰਤੀ ਹਿੱਤ ਸਾਹਿੱਤ ਦਾ ਪ੍ਰਕੋਗ ਕਰਦਾ 
ਆਇਆ ਹੈ । ਸਵਾਲ ਜਵਾਬ ਦੇ ਰੂਪ ਵਿਚ ਡੂੰਘੇਰੇ ਮਸਲਿਆਂ ਨੂੰ ਵਿਚਾਰਿਆ ਜਾਂਦਾ 
ਰਿਹਾ ਹੈ । ਸਿਧਾਂਤ ਵਿਵੇਚਨ ਤੇ ਸ਼ਿਸ਼-ਸਮਝਾਉਣੀ ਦਾ ਇਹ ਸਭ ਤੋ ਪੁਰਾਤਨ ਤੇ ਉੱਤਮ 
ਢੰਗ ਰਿਹਾ ਹੈ । ਇਸ ਵਾਸਤੇ ਗੋਸ਼ਟਾਂ ਦੀ ਪਰੰਪਰਾ ਪ੍ਰਾਚੀਨ ਹੈ । ਕਨਫਿਊਸ਼ਸ਼ ਤੇ 
ਜੋਰਾਸਟਰ ਧਰਮਾਂ ਦੋ ਮਹਾਂ ਪੁਰਸ਼ਾਂ ਨਾਲ ਅਨੇਕ ਭਾਂਤ ਦਾ ਗੋਸ਼ਟਿ ਸਾਹਿੱਤ ਜੁੜਿਆ 
ਹੋਇਆ ਮਿਲਦਾ ਹੈ । ਯੂਨਾਨ ਦੇ ਪਲੈਟੋ ਤੋਂ ਸੁਕਰਾਤ ਦਾ ਆਪਸੀ ਵਾਰਤਾਲਾਪ ਸੌਸਾਰ 
ਪ੍ਰਸਿੱਧ ਪੁਸਤਕ ਦਾ ਦਰਜਾ ਰਖਦਾ ਹੈ । 

ਡਾ. ਮੋਹਣ ਸਿੰਘ “ਦੀਵਾਨਾ” ਅਨੁਸਾਰ ਭਾਰਤ ਵਿਚ ਗੋਸ਼ਟਾਂ ਦੀ ਪਰੈਪਰਾ ਉਪ- 
ਨਿਸ਼ਦਾਂ ਤੋਂ ਆਰੈਭ ਹੁੰਦੀ ਹੈ 1? ਬੁੱਧ ਦੀਆਂ ਜਾਤਕਾਂ ਅਤੇ ਸ਼ੋਕਰਾਚਾਰੀਆਂ ਦੀਆਂ ਬੋਧੀ 
ਭਿਕਸ਼ੂਆਂ ਪ੍ਰਤਿ ਹੋਈਆਂ ਗੋਸ਼ਟਾਂ ਦੀ ਚਰਚਾ ਪ੍ਰਸਿੱਧ ਹੈ । ਇਸੇ ਪ੍ਰਕਾਰ “ਭਗਵਤ ਗੀਤ? 
ਗੋਸ਼ਟਿ ਚਰਚਾ ਦੀ ਪ੍ਰਸਿੱਧ ਰਚਨਾ ਹੈ । 
ਜਨਮਸਾਖੀ ਅਤੇ ਗੋਸ਼ਟਿ 


ਪੰਜਾਬੀ ਸਾਹਿੱਤ ਦੀ ਜਨਮਸਾਖੀ ਪਰੋਪਰਾ ਵਿਸ਼ੇਸ਼ ਗੁਣਾਂ ਦੀ ਧਾਰਣੀ ਹੈ । ਇਸ 
ਸਾਹਿੱਤ ਦਾ ਆਰੈਭ ਤੇ ਸੋਬੋਧ ਗੁਰੂ ਨਾਨਕ ਚਰਿੱਤਰ-ਚਿੱਤਰਣ ਨਾਲ ਹੈ । 'ਸਾਖੀ” ਸ਼ਬਦ 
ਦਾ ਸ਼ਾਬਦਿਕ ਅਰਥ “ਗਵਾਹੀ ਭਰਨਾ? ਹੈ ਪਰੋਤ੍ੂ ਪਰੌਪਰਾਗਤ ਰੂਪ ਵਿਚ ਇਸ ਦਾ ਅਰਥ 
ਗੁਰੂ ਨਾਨਕ ਦੋਵ ਦੇ ਜੀਵਨ ਨਾਲ ਸੋਥੋਧਿਤ ਸਾਖੀਆਂ ਨਾਲ ਜੁੜ ਚੁਕਿਆ ਹੈ । 

ਡਾ. ਹਿਊ ਮੈਕਲੋਡ ਨੇ ਜਨਮਸਾਖੀ ਸਾਹਿੱਤ ਦਾ ਵਿਸ਼ਲੋਸ਼ਣ ਕਰਦਿਆਂ ਜਨਮਸਾਖੀ 
ਸਾਹਿੱਤ ਤੇ ਸਰੂਪ ਦੀਆਂ ਦੋ ਪ੍ਰਮੁੱਖ ਵੈਨਗੀਆਂ ਦਾ ਵਰਨਣ ਕੀਤਾ ਹੈ । ਪਹਿਲਾ ਬਿਰਤਾਂਤਕ 
ਹਦਾਇਤ (01182 81000) ਅਤੇ ਦੂਜਾ ਬਿਰਤਾਂਤਕ ਪ੍ਰਵਚਨ _(99701196 
018600156) । ਪਹਿਲੋਂ ਰੂਪ ਵਿਚ ਬਿਰਤਾਂਤ ਪ੍ਰਧਾਨ ਹੁੰਦਾ ਹੈ । ਕੋਈ ਕਥਾ ਮੂਲ ਰੂਪ 
ਵਿਚ ਕਿਸੇ ਸਤਿ ਨੂੰ ਪੇਸ਼ ਕਰਨ ਨਾਲ ਜੂੜੀ ਹੁੰਦੀ ਹੈ । ਸ਼ੁਰੂ ਵਿਚ ਇਹ ਸੈਖੋਪ ਪਰ 
ਜਟਿੱਲ ਪੈਟਰਨ ਵਾਲੀ ਹੁੰਦੀ ਹੈ । ਹੋਲੀ ਹੌਲੀ ਇਸ ਵਿਚ ਪਿਛੋ” ਜਾ ਕੇ ਹੋਰ ਹਦਾਇਤ 
ਰੂਪੀ ਸਾਖੀਆਂ ਕਿਸੇ ਇਕੋ ਵਿਅਕਤੀ, ਵਿਸ਼ੇ ਅਤੇ ਸਮੇ ਸਥਾਨ ਨਾਲ ਬੱਝ ਕੇ ਸੈਬੋਧਿਤ 
ਹੁੰਦੀਆਂ ਸਮੂਹ ਰੂਪ ਵਿਚ ਇਕੱਤਰਤ ਹੋ ਜਾਂਦੀਆਂ ਹਨ । ਇਹ ਜਨਮਸਾਖੀ ਸਾਹਿੱਤ ਦਾ 
ਸ਼ੁੱਧ ਸਰੂਪ ਹੈ । ਬਿਰਤਾਂਤਕ ਪ੍ਰਵਚਨ ਵਿਚ ਸ਼ਬਦ, ਬਾਣੀ ਜਾਂ ਕੋਈ ਵਿਚਾਰ ਵਾਰਤਾਲਾਪੀ 
ਸਰੂਪ ਵਿਚ ਪ੍ਰਤੱਖ ਹੁੰਦਾ ਹੈ ਅਤੇ ਇਸ ਦਾ ਮੰਤਵ ਸਿਧਾਂਤ ਵਿਆਖਿਆ ਹੁੰਦਾ ਰੈ । ਗੋਸ਼ਟਿ 
ਸਾਹਿੱਤ ਦਾ ਇਸ ਵੈਨਗੀ ਨਾਲ ਮੈਬੇਧ ਹੈ । 

ਜਨਮਸਾਖੀ ਵਿਚ ਜੀਵਨ ਤੱਥ ਤੇ ਅਧਿਆਤਮਕ ਤੱਤ ਆਮ ਤੌਰ ਤੇ ਘੁਲ ਮਿਲੋ 
ਹੁੰਦੇ ਹਨ । ਕਈ ਵਾਰ ਜੀਵਨ ਤੱਥ ਨਾਲੋ" ਰਹੱਸਮਈ ਵਿਚਾਰਾਂ ਦੀ ਅਭਿਵਿਅਕਤੀ ਅਧਿਕ 
ਪ੍ਰਬਲ ਹੋ ਜਾਂਦੀ ਹੈ । ਵਿਚਾਰਾਤਮਕ ਆਸ਼ੇ ਹੇਠ ਜਨਮਸਾਖੀ ਵਿਚ ਗੋਸ਼ਟਿ ਸ਼ਾਮਲ ਹੋ 
ਜਾਂਦੀ ਹੈ ਜਿਵੇ ਕਿ ਮੇਹਰਬਾਨ ਵਾਲੀ ਜਨਮਸਾਖੀ ਆਦਿ ਵਿਚ । ਇਸ ਪ੍ਰਕਾਰ ਸਿੱਧਾਂਤ 
ਨਿਰੂਪਣ ਅਤੇ ਵਿਚਾਰ ਵਿਆਖਿਆ ਦੀ ਪ੍ਰਧਾਨਤਾ ਹੋ ਜਾਂਦੀ ਹੈ । ਭਾਵੇ" ਵਾਰਤਾਲਾਪੀ 


।0161/.7311370761/77.07। 


ਮੁੱਢਲ) ਜਾਣ-ਪਛਾਣ 3 


ਯੁਕਤੀ ਤੇ ਨਾਟਕੀ ਵਿਧੀ ਦੁਆਰਾ ਬਿਰਤਾਂਤਕ ਮਾਹੌਲ ਨੂੰ ਪ੍ਰਫੁੱਲਤ ਕਰਨ ਦਾ ਯਤਨ 
ਕੀਤਾ ਗਿਆ ਹੁੰਦਾ ਹੈ, ਫਿਰ ਵੀ ਚਿੰਨ੍ਹਾਂ ਤੇ ਰੂਪਕਾਂ ਦੀ ਭਰਮਾਰ ਕਾਰਣ ਬਿਰਤਾਂਤ 
ਸੁੰਗੜਿਆ ਹੋਇਆ ਅਤੇ ਨੀਰਸ ਹੀ ਰਹਿੰਦਾ ਹੈ । 

ਜਨਮਸਾਖੀ ਪਰੈਪਰਾ ਵਿਚ ਜਨਮਸਾਖੀਆਂ ਵਿਚ ਵੀ ਗੋਸ਼ਟਾਂ ਸ਼ਾਮਲ ਹਨ ਅਤੇ 
ਵੱਖਰੇ ਸਰੂਪ ਵਿਚ ਵੀ ਉਪਲਬਧ ਹੁੰਦੀਆਂ ਹਨ । 


ਪੰਜਾਬੀ ਪ੍ਰਾਚੀਨ ਗੋਸ਼ਟਾਂ 

ਪੁੰਜਾਬੀ ਸਾਹਿੱਤ ਵਿਚ ਗੌਸ਼ਟਿ ਰਚਨਾ ਦਾ ਆਰੈਭ ਮੂਲ ਰੂਪ ਵਿਚ ਸਿੱਧਾਂ, ਨਾਥਾਂ, 
ਜੋਹੀਆਂ ਅਤੇ ਭਗਤੀ ਲਹਿਰ ਦੇ ਮੌਢੀਆਂ ਤੋਂ” ਹੁੰਦਾ ਹੈ । ਇਸ ਕਾਲ ਦੀਆਂ ਗੋਸ਼ਟਾਂ 
ਨਿਤੋਲ ਪੰਜਾਬੀ ਨਹੀ“ ਪਰ ਫਿਰ ਭੀ ਵਿਕਾਸ ਪੜਾਅ ਦੀਆਂ ਮੁੱਢਲੀਆਂ ਮੰਜ਼ਲਾਂ ਜ਼ਰੂਰ 
ਹਨ । ਇਸ ਸਮੇ ਦੀਆਂ ਪ੍ਰਸਿੱਧ ਗੋਸ਼ਟਾਂ ਗੋਰਖ ਦੱਤ ਗੌਸ਼ਟਿ, ਮਾਛੇਦਰ ਗੋਸ਼ਟਿ, ਮਹਾਂਦੇਵ 
ਗੋਰਖ ਗੋਸ਼ਟਿ, ਗੋਰਖ ਗਣੇਸ਼ ਗੋਸ਼ਟਿ, ਸ੍ਰੀ ਅਬਨਾਸੀ ਰਾਮਾਨੰਦ ਦੀ ਗੋਸ਼ਟਿ ਆਦਿ ਪ੍ਰਸਿੱਧ 
ਰਚਨਾਵਾਂ ਹਨ । ਡਾ. ਬੜਥਵਾਲ ਨੇ 'ਗੌਰਖ ਵਾਣੀ” ਪੁਸਤਕ ਵਿਚ ਇਨ੍ਹਾਂ ਬਾਰੇ ਵੇਰਵੇ 
ਸਹਿਤ ਵਿਵਰਣ ਦਿੱਤਾ ਹੈ ।“ 

ਗੁਰੂ ਕਾਲ ਜਨਮਸਾਖੀਆਂ ਅਤੇ ਗੌਸ਼ਟਿ-ਰਚਨਾ ਵਾਸਤੇ ਉਤਕ੍ਰਿਸ਼ਟ ਸਮਾਂ ਸੀ । ਇਸ 
ਸਮੇਂ“ ਅਨੇਕ ਗੋਸ਼ਟਾਂ ਦੀ ਸਿਰਜਣਾ ਹੋਈ । ਸ੍ਰੀ ਗੁਰੂ ਨਾਨਕ ਦੇਵ ਦੀ ਪ੍ਰਸਿੱਧ ਰਚਨਾ 
'ਜਿੱਧ ਗੋਸ਼ਟਿ' ਇਸੇ ਸਮੇ ਦੀ ਲਿਖਤ ਹੈ । ਗੁਰੂ ਹਰਿਗੋਬਿੰਦ ਸਾਹਿਬ ਦੇ ਸਮੋ" ਗੋਸ਼ਟਾਂ 
ਲਿਖਣ ਵਲ ਅਧਿਕ ਧਿਆਨ ਦਿੱਤਾ ਗਿਆ । ਮੇਹਰਬਾਨ ਅਤੇ ਇਨ੍ਹਾਂ ਨਾਲ ਸੈਬੈਧਿਤ ਹੋਰ 
ਲੋਖਕਾਂ ਨੇ ਅਨੇਕਾਂ ਮੌਲਿਕ, ਅਨੁਵਾਦਿਕ ਗੋਸ਼ਟਾਂ ਲਿਖੀਆਂ ਤੋਂ ਲਿਖਵਾਈਆਂ । ਰਾਜਾਂ 
ਜਨਕ ਨਾਲ ਗੌਸ਼ਟਿ ਕਲਿਜੁਗ, ਕਾਰ, ਬੁਢਣ, ਬਾਬਾ ਲਾਲ, ਕਬੀਰ, ਨਾਮਦੇਵ, ਜਨਕ 
ਆਦਿ ਨਾਲ _ਸੈਬੈਧਿਤ ਗੌਸ਼ਟਾਂ ਇਸ ਸਮੇ' ਵਿਚ ਲਿਖੀਆਂ ਗਈਆਂ । ਇਸ ਸੈਪ੍ਰਦਾਇ 
ਵਲੋ ਪੌਰਾਣਿਕ ਤੇ ਉਪਨਿਸ਼ਦਾਂ ਵਿਚੋਂ ਅਨੇਕ ਵਿਸ਼ਿਆਂ ਨੂੰ ਗੋਸ਼ਟੀਆਂ ਦੇ ਸਰੂਪ ਵਿਚ 
ਅਨੁਵਾਦ ਕਰਕੇ ਪੈਸ਼ ਕੀਤਾ ਜਿਵੇ` ਸਾਰ ਗੀਤਾ, ਗਰਭ ਗੀਤਾ, ਰਮ ਗੀਤਾ, ਗੋਸ਼ਟਿ ਸ੍ਰੀ 
ਕ੍ਰਿਸ਼ਨ ਜੀ ਕੀ ਅਰ ਊਧੋ 5 
ਗੁਰੂ ਨਾਨਕ ਦੇਵ ਨਾਲ ਸੈਬੈਧਿਤ ਗੌਸ਼ਟਾਂ 

ਫ਼ਾਰਸੀ ਸਾਹਿੱਤ ਦੇ ਪ੍ਰਭਾਵ ਹੇਠ ਮਹਾਂਪੁਰਸ਼ਾਂ ਦੇ ਜੀਵਨ ਨਾਲ ਸੋਬਧਿਤ ਸਾਹਿੱਤ 
ਜਿਵੇ ਅਲਫੂਜਾਤ' ਅਤੇ “ਅਕਵਾਲ” ਆਦਿ ਦਾ ਪ੍ਰਭਾਵ ਪੰਜਾਬੀ ਸਾਹਿੱਤ ਵਿਚ ਪ੍ਰਵੇਸ਼ 
ਕਰਦਾ ਹੈ । ਇਸ ਅਸਰ ਅਧੀਨ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਉਨ੍ਹਾਂ ਦੀ ਬਾਣੀ ਤੇ 
ਬਚਨਾਂ ਆਦਿ ਨੂੰ ਸਾਖੀਆਂ ਅਤੇ ਗੌਸ਼ਟਾਂ ਦੇ ਰੂਪ ਵਿਚ ਸੈਭਾਲਿਆ ਗਿਆ । ਪੰਜਾਬੀ 
ਸਾਹਿੱਤ ਦੀ ਵਾਰਤਕ ਧਾਰਾ ਵਿਚ ਇਸ ਪ੍ਰਕਾਰ ਭਾਂਤ-ਭਾਂਤ ਦੀਆਂ ਜਨਮਸਾਖੀਆਂ ਅਤੇ 
ਗੋਸ਼ਟਾਂ ਉਪਸਥਿੱਤ ਹੋਈਆਂ । 

ਗੁਰੂ ਨਾਨਕ ਦੇਵ ਨਾਲ ਸੰਬੋਧਿਤ ਅਨੌਕਾਂ ਗੋਸ਼ਟਾਂ ਮਿਲਦੀਆਂ ਹਨ, ਇਨ੍ਹਾਂ ਵਿਚੋ” 
ਉਨ੍ਹਾਂ ਦੀ ਆਪਣੀ ਰਚਨਾ “ਸਿੱਧ ਗੋਸ਼ਟਿ'` ਜੋ ਆਦਿ ਗ੍ਰੰਥ ਵਿਚ ਸ਼ਾਮਿਲ ਹੈ । “ਪ੍ਰਾਣ 
ਸੈਗਲੀ” ਵਿਚ ਪੰਜ ਗੋਸ਼ਟਾਂ ਸ਼ਾਮਲ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਦੀ ਕਿਤ ਮੰਨਿਆ 


4 ਮੱਕੇ ਮਦੀਨੇ ਦੀ ਗੌਸ਼ਟਿ 
ਜਾਂਦਾ ਹੈ । 'ਪ੍ਰਾਣ ਸੈਗਲੀ' ਤੋਂ” ਇਲਾਵਾ ਪੁਰਾਤਨ ਜਨਮਸਾਖੀ, ਬੀ. 40 ਜਨਮਜਾਖੀ 
ਮੈਹਰਬਾਨ ਵਾਲੀ ਜਨਮਸਾਖੀ ਅਤੇ ਬਾਲੇ ਵਾਲੀ ਜਨਮਸਾਖੀ ਵਿਚ ਅਨੇਕਾਂ ਗੋਸ਼ਟਾਂ ਗੁਰੂ 
ਨਾਨਕ ਦੇਵ ਜੀ ਨਾਲ ਸੈਥੈਧਿਤ ਲਿਖੀਆਂ ਮਿਲਦੀਆਂ ਹਨ । ਇਨ੍ਹਾਂ ਵਿਚੋਂ" ਮੱਕੇ ਮਦੀਨੇ 
ਕੀ ਗੋਸ਼ਟਿ, ਰਾਜਾ ਜਨਕ ਨਾਲ ਗੋਸ਼ਟਿ, ਨਿਰੈਕਾਰ ਨਾਲ ਗੌਸ਼ਟਿ, ਅਜਿੱਤੇ ਰੈਧਾਵੇ 
ਨਾਲ ਗੋਸ਼ਟਿ, ਬਾਬਾ ਲਾਲ ਨਾਲ ਗੌਸ਼ਟਿ ਸੁਪ੍ਰਸਿੱਧ ਹਨ । ਇਨ੍ਹਾਂ ਵਿਚੋ“ ਕੁਝ ਬੀਜ ਰੂਪ 
ਵਿਚ ਜਨਮਸਾਖੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਸਵਤੈਤਰ ਰੂਪ ਵਿਚ ਬਾਅਦ ਵਿਚ 
ਵਿਸਤ੍ਰਿਤ ਆਕਾਰ ਵਿਚ ਲਿਖਿਆ ਤੇ ਸੈਵਾਰਿਆ ਗਿਆ । ਇਹ ਵੱਖ ਵੱਖ ਹੱਥ-ਲਿਖਤਾਂ 
ਵਿਚ ਸਵਤੌਤਰ ਲਿਖੀਆਂ ਮਿਲਦੀਆਂ ਹਨ । 

ਪ੍ਰਸਿੱਧ ਗੋਸ਼ਟਾਂ ਬਾਰੇ ਸੈਖੇਪ ਵੇਰਵਾ ਇਸ ਪ੍ਰਕਾਰ ਹੈ : 
ਰਾਗ ਰਾਮਕਲੀ ਸਿਧ ਗੋਸਟਿ 
ਇਹ ਗੁਰੂ ਨਾਨਕ ਦੇਵ ਦੀ ਆਪਣੀ ਮੌਲਿਕ ਰਚਨਾ ਹੈ ਜੋ ਆਦਿ ਗ੍ਰੰਥ” ਵਿਚ 
ਸ਼ਾਮਲ ਹੈ । ਇਹ ਇਕੋ ਇਕ ਐਸੀ ਲਿਖਤ ਹੈ ਜੋ ਪ੍ਰਮਾਣਿਕ ਮੰਨੀ ਜਾਂਦੀ ਹੈ । ਇਹ 
ਕਵਿਤਾ ਵਿਚ ਹੈ ਅਤੇ ਇਸ ਦਾ ਘਟਨਾ ਸਥੱਲ 'ਅਚਲ ਬਟਾਲੇ” ਦਾ ਪ੍ਰਸਿੱਧ ਸਥਾਨ 
ਮੰਨਿਆ ਜਾਂਦਾ ਹੈ ਜਿਥੇ ਗੁਰੂ ਸਾਹਿਬ ਨੇ ਸਿੱਧਾਂ ਨਾਲ ਗ੍ਰਹਿਸਤ ਤੇ ਸੈਨਿਆਸ ਦੇ ਮਜਲਿਆਂ 
ਨੂੰ ਗੰਭੀਰਤਾ ਨਾਲ ਵਿਚਾਰ ਕੇ ਗ੍ਰਹਿਸਤ ਮਾਰਗ ਦੀ ਮਹਿਮਾ ਦਰਸਾਈ ਹੈ । ਇਸੇ 
ਸਿਰਲੇਖ ਹੇਠ ਕੁਝ ਹੋਰ ਗੋਸ਼ਟਾਂ ਵੀ ਮਿਲਦੀਆਂ ਹਨ_ਜੋ “ਪ੍ਰਾਣ-ਸੈਗਲੀ” ਵਿਖੇ ਦਰਜ 
ਹਨ । ਇਹ ਗੋਸ਼ਟਾਂ ਆਪਣੀ ਮੂਲ ਲਿਖਤ _ਦੀ ਅਪ੍ਰਮਾਣਿਕਤਾ ਕਾਰਣ ਪ੍ਰਮਾਣਿਕ ਨਹੀ” 
ਮੰਨੀਆਂ ਜਾਂਦੀਆਂ । ਗਿਣਤੀ ਵਿਚ ਪੰਜ ਹਨ, ਵੇਰਵਾ ਇਸ ਪ੍ਰਕਾਰ ਹੈ” : 
1. ਰਾਗ ਆਸਾ ਮਹਲਾ ੧ ਸਿੱਧ ਗੋਸ਼ਟਿ ਜੋ ਸੈਗਲਾਦੀਪ ਵਿਖੇ ਰੋਈ । (ਕੁਲ 
93 ਸ਼ਬਦ ਸਲੋਕ) 
2. ਜੌਗ ਮਾਰਗ ਸਿੱਧ ਗੋਸਟਿ, ਰਾਗ ਰਾਮਕਲੀ ਮਹਲਾ ੧ ਜੋ ਸੈਤੁਬੈਧ ਰਾਮੇਸ਼ਵਰ 
ਦੇ ਸਥਾਨ ਉਤੇ ਹੋਈ (ਕੁਲ ਸ਼ਬਦ ਸਲੋਕ 212) 
3. _ਨਿਰਬਾਣ ਯੋਗ ਸਿੱਧ ਗੋਸ਼ਟਿ, ਰਾਗ ਰਾਮਕਲੀ ਮਹਲਾ ੧ (ਕੁਲ ਸ਼ਬਦ- 
ਸਲੋਕ 29) 
4- ਬ੍ਰਹਮ ਯੋਗ ਸਿੱਧ ਗੋਸ਼ਟਿ ਰਾਗ ਕਲਿਆਣ ਮਹਲਾ ੧ 
2- ਰਾਗ ਰਾਮਕਲੀ ਸਿੱਧ ਗੋਸ਼ਟਿ ਮਹਲਾ ੧ ਜੋ ਜੋਗੀ ਮਫੈਦਰ ਨਾਲ ਹੋਈ 
(ਕੁਲ ਸ਼ਬਦ ਸਲੋਕ 38)7 
ਇਹ ਸਭ ਕਵਿਤਾ ਵਿਚ ਹਨ ਅਤੇ ਗੁਰੂ ਨਾਨਕ ਦੇਵ ਜੀ ਦੀ ਮੌਲਿਕ ਰਚਨਾ ਨਹੀ” 
ਹਨ । 
ਨਿਰੈਕਾਰ ਨਾਲ ਗੋਸ਼ਟਿ 
ਇਸ ਗੋਸ਼ਟਿ ਦੀ ਪਿਠ-ਭੂਮੀ ਦਾਰਸ਼ਨਿਕ ਤੇ ਪੌਰਾਣਿਕ ਹੈ । ਭਗਤੀ ਭਾਵਨਾ 
ਅਧੀਨ ਗੁਰੂ ਨਾਨਕ ਦੇਵ ਨੂੰ ਨਿਰੈਕਾਰ ਪਾਸੋ" ਬ੍ਰਹਮ ਗਿਆਨ ਦੀ ਪ੍ਰਾਪਤੀ ਕਰਦਿਆਂ ਪੌਸ਼ 
ਕੀਤਾ ਹੈ । 


ਮੁੱਢਲ। ਜਾਣ=ਪਛਾਣ 5 


ਗੋਸ਼ਟਿ ਰਾਜੇ ਜਨਕ ਕੀ 

ਮੇਹਰਬਾਨ ਵਾਲੀ ਜਨਮਸਾਖੀ ਵਿਚ ਇਹ ਗੌਸ਼ਟਿ ਅੰਕਿਤ ਹੈ । ਇਸ ਵਿਚ ਗੁਰੂ 
ਨਾਨਕ ਦੇਵ ਜੀ ਨੂੰ ਰਾਜਾ ਜਨਕ ਦਾ ਅਵਤਾਰ ਦਸਿਆ ਗਿਆ ਹੈ ਅਤੇ ਪੌਰਾਣਿਕ ਸੈਦਰਭ 
ਵਿਚ ਅਵਤਾਰ ਸਿੱਧ ਕਰਨ ਦਾ ਯਤਨ ਪ੍ਰਬਲ ਹੈ । 


ਗੋਸ਼ਟਿ ਅਜਿਤੇ ਰੋਧਾਵੇ ਨਾਲ 

ਅਜਿਤਾ ਰੋਧਾਵਾ ਪਿੰਡ ਪਖੋਕੇ ਦਾ ਵਸਨੀਕ ਸੀ ਅਤੇ ਗੁਰੂ ਨਾਨਕ ਦੇਵ ਦੇ 
ਕਰਤਾਰਪੁਰ ਟਿਕਣ ਸਮੇ” ਉਨ੍ਹਾਂ ਦਾ ਅਨਿੰਨ ਭਗਤ ਸੀ । ਇਸ ਨਾਲ ਸੈਬੋਧਿਤ ਗੋਸਟਿ 
ਜਨਮਸਾਖੀ ਬੀ-40 ਵਿਚ ਆਈ ਹੈ ਅਤੇ ਵੱਖਰੀ ਵਿਸਥਾਰਮਈ ਸਰੂਪ ਵਿਚ ਵੀ ਮਿਲਦੀ ਹੈ। 
ਗੋਸ਼ਟਿ ਵਿਚ ਅਜਿਤੇ ਰੈਧਾਵੈ ਨੂੰ ਗੁਰੂ ਨਾਨਕ ਵਲੋਂ” ਉਪਦੇਸ਼ ਦਿੱਤਾ ਗਿਆ ਹੈ । ਉਪਰਾਮਤਾ 
ਤੇ ਅਪਸਾਰਵਾਦੀ ਰੁੱਚੀਆਂ ਗ੍ਰਹਿਣ ਕਰਨ ਵਾਸਤੇ ਉਪਦੇਸ਼ ਹੈ । ਉਸ ਦੇ ਮਨ ਵਿਚ ਸ਼ੈਕੇ 
ਉਤਪੰਨ ਹੁੰਦੇ ਹਨ ਅਤੇ ਗੁਰੂ ਨਾਨਕ ਉਨ੍ਹਾਂ ਦੀ ਨਵਿਰਤੀ ਕਰਦੇ ਹਨ । ਇਸ ਗੋਸ਼ਟਿ ਦਾ 
ਰਚਨਾ ਕਾਲ ਪ੍ਰਾਚੀਨ ਨਹੀ” ਮੰਨਿਆ ਜਾ ਸਕਦਾ ਕਿਉਕਿ ਇਸ ਵਿਚ ਨੌਵੇ' ਅਤੇ 
ਦਸਵੇ' ਗੁਰੂ ਸਾਹਿਬਾਨ ਵਲ ਸੈਕੇਤ ਸ਼ਾਮਲ ਹਨ । ਵਿਚਾਰਾਂ ਤੇ ਸਿਧਾਂਤਾਂ ਕਰਕੇ ਵੀ ਇਸ 
ਗੋਸ਼ਟਿ ਦਾ ਗੁਰਮਤਿ ਨਾਲ ਕਾਫ਼ੀ ਵਿਰੋਧ ਲਗਦਾ ਹੈ ।” 
ਗੋਸ਼ਟਿ ਬਾਬੇ ਲਾਲ ਨਾਲ 

ਇਸ ਗੋਸ਼ਟਿ ਦਾ ਸੈਬੋਧ ਬਾਬੇ ਲਾਲ ਨਾਲ ਹੈ ਜੋ ਕਿ ਪਿੰਡ ਕੋਟਲੀ ਧਿਆਨਪੁਰ 
ਬਟਾਲਾ ਦਾ ਰਹਿਣ ਵਾਲਾ ਬੈਰਾਗੀ ਸਾਧੂ ਸੀ । ਦਾਰਾ ਸ਼ਕੋਹ ਨਾਲ ਇਸ ਦਾ ਮੇਲ ਮਿਲਾਪ 
ਮੰਨਿਆ ਜਾਂਦਾ ਹੈ ਅਤੇ ਇਸ ਨੂੰ ਦਾਰਾ ਸ਼ਕੌਹ ਦਾ ਰੂਹਾਨੀ ਗੁਰੂ ਵੀ ਕਿਹਾ ਜਾਂਦਾ ਹੈ । 
ਇਸ ਗੋਸ਼ਟਿ ਵਿਚ ਬਾਬਾ ਲਾਲ ਪ੍ਰਸ਼ਨਾਂ ਦਾ ਉਤਰ ਦੇੱਦਾ ਹੈ ਪਰੇਤੂ ਪ੍ਰਸ਼ਨ ਕਰਤਾ ਬਾਰੇ 
ਸਪੱਸ਼ਟਤਾ ਨਹੀ” । ਕਈ ਲਿਖਤਾਂ ਵਿਚ ਇਸ ਦਾ ਸਿਰਲੇਖ ਗੁਰੂ ਨਾਨਕ ਦੇਵ ਨਾਲ 
ਜੁੜਿਆ ਹੋਣ ਕਾਰਣ ਇਸ ਦਾ ਸੋਬੋਧ ਗੁਰੂ ਨਾਨਕ ਦੇਵ ਤੇ ਬਾਬਾ ਲਾਲ ਦਰਮਿਆਨ 
ਹੋਈ ਗੋਸ਼ਟਿ ਪ੍ਰਵਾਨ ਕੀਤਾ ਜਾਂਦਾ ਹੈ । ਸ. ਸ਼ਮਸ਼ੇਰ ਸਿੰਘ ਅਸ਼ੋਕ ਨੇ ਇਸੇ ਕ੍ਰਾਂਤੀ ਦੇ ਆਧਾਰ 
ਤੇ ਬਾਬੇ ਲਾਲ ਦੀ ਉਮਰ 300 ਸਾਲ ਲੰਮੀ ਮੰਨ ਕੇ ਗੁਰੂ ਨਾਨਕ ਦਾ ਸਮਕਾਲੀ ਸਿੱਧ 
ਕਰਨ ਦਾ ਯਤਨ ਕੀਤਾ ਹੈ । ਇਸ ਗੋਸ਼ਟਿ ਦੀਆਂ ਦੋ _ਹੱਥ-ਲਿਖਤਾਂ ਸਿੱਖ ਰੈਫਰੈ'ਸ 
ਲਾਇਬ੍ਰੰਰੀ ਵਿਖੋ ਐ. ਨੰ. 1700 ਅਤੇ 6795 ਹੇਠ ਅੰਕਿਤ ਸਨ । ਇਸ ਵਿਚ 
'ਫ਼ਕੀਰ” ਤੇ “ਫ਼ਕੀਰੀ” ਦੇ ਲੱਛਣਾਂ ਬਾਰੇ ਚਰਚਾ ਹੈ । ਅਜਿਹੇ ਸਵਾਲ ਮੱਕੇ ਦੀ ਗੌਸ਼ਟਿ 
ਦੇ ਆਰੈਭ ਵਿਚ ਸ਼ਾਮਲ ਸ਼ੇਖ ਸ਼ਤਫ ਨਾਲ. ਗੋਸ਼ਟਿ ਵਿਚ ਫ਼ਾਰਸੀ ਸ਼ਬਦਾਂ ਵਿਚ ਕਰਵਾਏ 
ਗਏ ਹਨ । 
ਕਾਰੂ ਨਾਲ ਗੋਸ਼ਟਿ 

ਇਹ ਗੋਸ਼ਟਿ ਕਾਰੂੰ ਹਮੀਦ ਨਾਲ ਹੋਈ ਦਸੀ ਹੈ । ਇਹ ਹਜ਼ਰਤ ਮੂਸਾ ਦੇ ਸਮੇ” 
ਨਾਲੋ” ਕੋਈ ਹੋਰ ਵੱਖਰਾ ਕਾਰੂੰ_ਮੈਨਿਆ ਹੈ । ਮੱਕੇ ਮਦੀਨੇ ਦੀ ਗੋਸਟਿ ਵਿਚ ਵੀ ਇਹ 
ਗੋਸ਼ਟਿ ਸ਼ਾਮਲ ਕੀਤੀ ਮਿਲਦੀ ਹੈ ਅਤੇ ਬਾਲੇ ਵਾਲੀ ਜਨਮਸਾਖੀ ਵਿਚ ਵੀ ਸ਼ਾਮਲ ਹੈ । 


6 ਮੱਕੇ ਮਟੀਨੇ ਦੀ ਗੋਸਟਿ 
ਗੋਸ਼ਟਿ ਮੱਕੇ ਮਦੀਨੋ ਕੀ 

ਇਹ ਗੋਸ਼ਟਿ ਸਾਡੇ ਸੈਪਾਦਨ ਦਾ ਵਿਸ਼ਾ ਹੈ ਇਸ ਵਾਸਤੇ ਇਸ ਬਾਰੇ ਵਿਸਥਾਰ 
ਵਿਚ ਚਰਚਾ ਕੀਤੀ ਜਾਵੇਗੀ । 

ਗੁਰੂ ਨਾਨਕ ਦੇਵ ਨਾਲ ਸੰਬੋਧਿਤ ਗੋਸ਼ਟਾਂ ਵਿਚੋ“ ਇਹ ਗੋਸ਼ਟਿ ਸੁਤੋਤਰ ਰੂਪ ਵਿਚ 
ਉਪਲਬਧ ਪ੍ਰਤਿਨਿਧ ਗੋਸ਼ਟਿ ਹੈ । ਇਸ ਗੋਸ਼ਟਿ ਨੂੰ 'ਪਾਕਨਾਮਾ” ਵੀ ਕਿਹਾ ਜਾਂਦਾ ਹੈ । 
ਇਹ ਦੌ ਹਿੱਸਿਆਂ ਵਿਚ ਪ੍ਰਾਪਤ ਹੈ ਜਿਸ ਵਿਚ ਗੁਰੂ ਨਾਨਕ ਦੇਵ ਦੀ ਅਰਬ ਦੇਸ਼ ਦੀ 
ਯਾਤਰਾ ਅਤੇ ਮੱਕੇ ਅਤੇ ਮਦੀਨੇ ਦਾ ਹਾਲ ਅੰਕਿਤ ਹੈ । ਪਹਿਲੇ ਹਿੱਸੇ (ਮੱਕੇ ਦੀ ਗੋਸ਼ਟਿ) 
ਦਾ ਸੈਥੈਧ ਮੱਕੇ ਨਾਲ ਹੈ ਜਿਸ ਵਿਚ ਮੱਕੇ ਦੀ ਯਾਤਰਾ ਕਰਨ ਸਮੇ ਦੀਆਂ ਘਟਨਾਵਾਂ 
ਅਤੇ ਕਾਜ਼ੀਆਂ-ਹਾਜੀਆਂ ਨਾਲ ਬਹਿਸ ਮੁਬਾਹਿਸੇ ਨੂੰ ਕਲਮਬਧ ਕੀਤਾ ਗਿਆ ਹੈ । ਦੂਜੇ 
ਹਿੱਸੇ (ਮਦੀਨੇ ਦੀ ਗੋਸ਼ਟਿ) ਵਿਚ ਮਦੀਨੇ ਦੀ ਯਾਤਰਾ ਸ਼ਾਮਲ ਹੈ ਜਿਸ ਵਿਚ 'ਨਸੀਹਤ 
ਨਾਮਾ” ਉਚਾਰੇ ਜਾਣ ਦੀ ਘਟਨਾ ਦਰਸਾਈ ਗਈ ਹੈ । ਇਹ ਦੋਵੇ” ਗੋਸ਼ਟਾਂ ਇਕ ਦੂਜੇ 
ਦੀਆਂ ਪੂਰਕ ਹਨ । 

ਸੱਕੇ ਦੀ ਗੋਸ਼ਟਿ` ਵਿਚਲੀ ਘਟਨਾ ਇਸ ਪ੍ਰਕਾਰ ਆਰੋਭ ਹੁੰਦੀ ਹੈ ਕਿ ਮੱਕੇ ਵਿਖੇ 
ਜਾ ਕੇ ਗੁਰੂ ਨਾਨਕ ਦੋਵ ਮੁਸਲਮਾਨਾਂ ਦੇ ਪਵਿੱਤਰ ਸਥਾਨ ਕਾਬੇ ਵੱਲ ਪੈਰ ਕਰਕੇ ਸੌ” 
ਜਾਂਦੇ ਹਨ । ਜੀਵਨ ਕਾਜ਼ੀ ਜੋ ਉਸ ਸਮੇ” ਮਸੀਤ ਵਿਚ ਮੁਜ਼ਾਵਰ ਸੀ. ਨੇ ਵੇਖ ਕੇ ਗੁੱਸਾ 
ਖਾਧਾ ਅਤੇ ਗੁਰੂ ਨਾਨਕ ਦੇਵ ਦੇ ਪੈਰ ਘਸੀਟ ਕੇ ਦੂਜੇ ਰੁਖ ਕਰ ਦਿੱਤੇ । ਮੱਕੇ ਦਾ ਰੁਖ 
ਵੀ ਉਸੇ ਦਿਸ਼ਾ ਵਲ ਘੁੰਮ ਗਿਆ । ਇਸ ਕ੍੍‌੍‌ਸ਼ਮੇ ਨੂੰ ਵੇਖ ਕੌ ਮੁਲਾਂ ਜੀਵਨ ਗੁਰੂ ਨਾਨਕ 
ਦੇਵ ਦੇ ਚਰਨੀ' ਲਗਾ । ਕਾਜ਼ੀ ਰੁਕਨਦੀਨ ਜੋ ਵਧੇਰੇ ਮੰਤਕੀ ਖਿਆਲਾਂ ਦਾ ਸੀ, ਉਸ ਨੇ 
ਅਨੇਕਾਂ ਸਵਾਲ ਗੁਰੂ ਨਾਨਕ ਦੇਵ ਤੇ ਕਰਨੇ ਸ਼ੁਰੂ ਕਰ ਦਿੱਤੇ । ਇਹ ਸਾਰੀ ਚਰਚਾ ਇਸ 
ਗੋਸ਼ਟਿ ਵਿਚ ਸ਼ਾਮਲ ਹੈ । ਇਸ ਗੋਸ਼ਟਿ ਵਿਚ ਹਿੱਸਾ ਲੈਣ ਵਾਲੇ ਪਾਤਰ ਇਸ ਪ੍ਰਕਾਰ 
ਹਨ : ਮੁਲਾਂ ਜੀਵਨ, ਇਮਾਮ ਕਰੀਮ ਦੀਨ (ਸਾਦਾਤ), ਪੀਰ ਬਹਾਉਦੀ ਗਉਸ, ਪੀਰ 
ਜਲਾਲਦੀਨ ਬਗਦਾਦੀ ਤੇ ਕੁਝ ਹੋਰ ਕਾਜ਼ੀ-ਹਾਜੀ ਆਦਿ । ਇਸ ਗੋਸਟਿ ਅਨੁਸਾਰ 
ਗੁਰੂ ਨਾਨਕ ਮੱਕੇ ਵਿਖੇ ਇਕ ਸਾਲ ਠਹਿਰ ਕੇ ਮਦੀਨੇ ਵਲ ਰਵਾਨਾ ਹੁੰਦੇ ਹਨ । ਮੱਕੇ 
ਦੀ ਗੋਸ਼ਟਿ ਵਾਂਗ ਮਰਦਾਨਾ ਇਸ ਗੋਸ਼ਟਿ ਵਿਚ ਵੀ ਨਾਲ ਸ਼ਾਮਲ ਹੁੰਦਾ ਹੈ । ਮਦੀਨੇ 
ਪਹੁੰਚ ਕੇ ਗੁਰੂ ਨਾਨਕ ਦੇਵ ਪਹਿਲਾਂ ਕਾਰੂੰ ਹਮੀਦ ਨੂੰ ਮਿਲਦੇ ਹਨ ਅਤੇ ਨਸੀਹਤ ਨਾਮਾ 
ਉਚਾਰਦੇ ਹਨ, ਉਪਰੈਤ ਚਾਰ ਇਮਾਮ ਗਉਸ-ਉਲ- -ਆਲਮ ਜਾਂ ਗਉਸਦੀਨ, ਇਮਾਮ 
ਕਦਬਦੀਨ, ਇਮਾਮ ਕਮਾਲਦੀਨ ਅਤੇ ਇਮਾਮ ਸੱਯਦ ਜਮਾਲਦੀਨ ਨਾਲ ਬਹਿਸ ਹੁੰਦੀ 
ਹੈ । ਇਨ੍ਹਾਂ ਇਮਾਮਾਂ ਦੇ ਨਾਲ ਪੀਰ ਬਹਾਉਦੀਨ ਤੇ ਕਾਜ਼ੀ ਰੁਕਨਦੀਨ ਵੀ ਸ਼ਾਮਲ ਹੁੰਦੇ ਹਨ 
ਜੋ ਮੱਕੇ ਤੋਂ ਮਦੀਨੇ ਆ ਪਹੁੰਚਦੇ ਹਨ ! 

ਇਹ ਗੋਸ਼ਟਿ ਪ੍ਰਮੁਖ ਜਨਮਸਾਖੀਆਂ ਵਿਚ ਸ਼ਾਮਲ ਨਹੀ'_ਹੈ ਸਗੋ” ਵੱਖਰੇ ਸਰੂਪ 
ਵਿਚ ਵੱਖ ਵੱਖ ਹੱਥ ਲਿਖਤਾਂ ਵਿਚ ਪ੍ਰਾਪਤ ਹੈ । ਕੇਵਲ ਬਾਲੇ ਵਾਲੀ ਜਨਮਸਾਖੀ ਦੀਆਂ 
ਕੁਝ ਪਰਵਰਤੀ ਸ਼ਾਖ਼ਾਵਾਂ ਵਿਚ ਸੰਪੂਰਣ ਰੂਪ ਵਿਚ ਸ਼ਾਮਲ ਕੀਤੀ ਮਿਲਦੀ ਹੈ । ਭਾਈ 
ਮਨੀ ਸਿੰਘ ਵਾਲੀ ਜਨਮਸਾਖੀ ਵਿਚ ਇਸ ਦੇ ਸਵਤੈਤਰ ਹੋਣ ਬਾਰੇ ਸੈਕੇਤ ਦਿੱਤਾ 


ਮੁੱਢਲ ਜਾਣ-ਪਛਾਣ 7 


ਗਿਆ ਹੈ । 
ਮੱਕੇ ਦੀ ਸਾਖੀ ਦਾ ਸ੍ਰ ਤ ਤੇ ਵਿਕਾਸ 

ਮੱਕੇ ਮਦੀਨੇ ਦੀ ਗੋਸ਼ਟਿ ਦੀ ਆਧਾਰ ਭੂਮੀ ਇਸ ਘਟਨਾ ਨਾਲ ਸੈਬੈਧਿਤ ਪੂਰਵ- 
ਵਰਤੀ ਪਰੈਪਰਾਵਾਂ ਉਪਰ ਆਧਾਰਿਤ ਹੈ ਅਤੇ ਉਨ੍ਹਾਂ ਪਰੋਪਰਾਵਾਂ ਵਿਚ ਇਸ ਸਾਖੀ ਦਾ 
ਵਿਕਾਸ ਕਿਸ ਪ੍ਰਕਾਰ ਪ੍ਰਾਚੀਨ ਸਰੂਪ ਤੋਂ ਵਿਕਸਤ ਹੁੰਦਾ ਅਤੇ ਇਸ ਗੋਸ਼ਟਿ ਦੇ ਬਿਰਤਾਂਤ 
ਨੂੰ ਪ੍ਰਭਾਵਿਤ ਕਰਦਾ ਹੈ ਵੇਖਣਾ ਉਚਿਤ ਰਹੇਗਾ । 

ਗੁਰੂ ਨਾਨਕ ਦੇਵ ਦੀ ਅਰਬ ਦੇਸ਼ਾਂ ਦੀ ਯਾਤਰਾ ਬਾਰੇ ਪ੍ਰਾਚੀਨਤਮ ਸ੍ਰੰਤ ਭਾਈ 
ਗਰਦਾਸ ਦੀ ਪਹਿਲੀ ਵਾਰ ਦੀ ਪੌੜੀ 32 ਤੱ 37 ਤਕ ਦੇ ਵੇਰਵੇ ਵਿਚ ਪ੍ਰਾਪਤ ਹੈ । 
ਪਉੜੀ 32 ਤੋ 34 ਵਿਚ ਗੁਰੂ ਨਾਨਕ ਦੇਵ ਦਾ ਨੀਲਾ ਪਹਿਰਾਵਾ ਪਹਿਨ ਕੇ ਫਕੀਰੀ 
ਲਿਬਾਸ ਵਿਚ ਮੱਕੇ ਪਹੁੰਚਣ ਦਾ ਜ਼ਿਕਰ ਹੈ । ਰਾਤ ਮਹਿਰਾਬ ਵਲ ਪੈਰ ਕਰਕੇ ਸੌ" ਜਾਣ 
ਤੇ ਜੀਵਨ ਕਾਜ਼ੀ ਵਲੋ ਲੱਤ ਮਾਰ ਕੇ ਜਗਾਉਣ ਦੀ ਘਟਨਾ, ਫਿਰ ਲੱਤੋ' ਪਕੜ ਘਸੀਟਣਾ 
ਅਤੇ ਮੱਕੇ ਦੇ ਘੁੰਮਣ ਦੀ ਘਟਨਾ ਅੰਕਿਤ ਹੈ । ਇਥੇ ਹਾਜੀਆਂ ਨਾਲ ਚਰਚਾ ਕਰਵਾ ਕੇ 
ਗੁਰੂ ਨਾਨਕ ਦੀ ਵਿਜੈ ਕਰਵਾਈ ਹੈ । ਇਸ ਦੇ ਸਿੱਟੇ ਵਜੋ' ਗੁਰੂ ਨਾਨਕ ਦੀ ਖੜਾਂਵ ਪੂਜਾ 
ਦੇ ਤੌਰ ਤੇ ਨਿਸ਼ਾਨੀ ਵਜੋ ਮੱਕੇ ਵਿਕੋਂ ਟਿਕਾਈ ਦੱਸੀ ਗਈ ਹੈ । ਪਉੜੀ 35-36 ਵਿਚ 
ਬਗਦਾਦ ਦੀ ਯਾਤਰਾ ਸ਼ਾਮਲ ਹੈ । ਇਸ ਵਿਚ ਮਰਦਾਨਾ ਨਾਲ ਸ਼ਾਮਲ ਹੈ । ਗੁਰੂ ਨਾਨਕ 
ਦੇ ਵਿਲੱਖਣ ਵਿਉਹਾਰ ਤੇ ਬਗਦਾਦ ਦੇ ਸਾਰੇ ਪੀਰ ਹੈਰਾਨ ਹੁੰਦੇ ਹਨ ਅਤੇ ਗੁਰੂ ਨਾਨਕ ਨੂੰ 
ਪਹੁੰਚਿਆ ਹੋਇਆ ਫਕੀਰ ਸਮਝਦੇ ਹਨ । ਗੁਰੂ ਨਾਨਕ ਇਥੇ ਹੀ ਪੀਰ ਦੇ ਬੇਟੇ ਨੂੰ ਨਾਲ 
ਲੈ ਕੇ ਲੱਖਾਂ ਆਕਾਸ਼ਾਂ ਤੇ ਪਾਤਾਲਾਂ ਦੀ ਸੈਰ ਕਰਵਾਉ'ਦੇ ਹਨ । ਕਰਾਮਾਤੀ ਕ੍ਰਿਸ਼ਮੇ ਨਾਲ 
ਧੁਰ ਦਰਗਾਹੋਂ ` ਕਚਕੋਲ ਪ੍ਰਸ਼ਾਦ ਲਿਆ ਕੇ ਵੰਡਦੇ ਹਨ । ਪਉੜੀ 37 ਵਿਚ ਗੁਰੂ ਨਾਨਕ 
ਦੇ ਦਿਗ ਵਿਜਈ ਹੋਣ ਦਾ ਵੇਰਵਾ ਦਿੱਤਾ ਹੈ । 
ਜਨਮਸਾਖੀਆਂ ਦੇ ਬਿਰਤਾਂਤ ਵਿਚ ਮੱਕੇ ਦੀ ਕਥਾ 

ਮੌਖਿਕ ਪਰੰਪਰਾ ਤੇ ਭਾਈ ਗੁਰਦਾਸ ਦੇ ਲਿਖਤੀ ਵਿਵਰਣ ਦਾ ਪ੍ਰਭਾਵ ਜਨਮਸਾਖੀਆਂ 
ਦੇ ਬਿਰਤਾਂਤ ਨੂੰ ਪ੍ਰਭਾਵਿਤ ਕਰਦਾ ਹੈ । ਵੱਖ ਵੱਖ _ਜਨਮਸਾਖੀਆਂ ਵਿਚ ਮੱਕੇ ਮਦੀਨੇ ਨਾਲ 
ਸੈਬਧਿਤ ਸਾਖੀ-ਬਿਰਤਾਂਤ ਵਿਕਾਸ-ਕ੍ਰਮ ਵਿਚੋ” ਦੀ ਗੁਜ਼ਰਦਾ ਹੋਇਆ ਫੈਲਦਾ ਹੈ । ਡਾ. 
ਹਿਊ ਮੈਕਲੌਡ ਅਨੁਸਾਰ ਮੱਕੇ ਦੀ ਸਾਥੀ ਦੇ ਬਿਰਤਾਂਤ ਵਿਚ ਤਿੰਨ ਮੋਟਿਫਾਂ! (40੦੦00੧੦5) 
ਕਾਰਜਵੰਤ ਹੁੰਦੇ ਹਨ । ਪਹਿਲਾ ਬਾਬੇ ਦਾ ਹਿੰਦੂ ਵਿਵਰਜਤ ਪੁਰਸ਼ ਵਜੋਂ' ਮੱਕੇ ਵਿਖੇ ਪ੍ਰਵੇਸ਼ 
ਕਰਨਾ । ਦੂਜਾ ਮਹਿਰਾਬ ਦਾ ਘੁੰਮਣਾ ਅਤੇ ਬਾਬੇ ਦੇ ਦੈਵੀ ਪੁਰਸ਼ ਹੋਣ ਦੀ ਪ੍ਰਵਾਨਗੀ 
ਕਰਵਾਉਣਾ । ਤੀਜਾ ਰੁਕਨਦੀਨ ਨਾਲ ਮੁਬਾਹਿਸਾ ਕਰਵਾ ਕੇ ਨਾਨਕ ਪੰਥ ਦੀ ਵਿਸ਼ੋਸ਼ਤਾ 
ਦਰਸਾਉਣੀ । ਇਹ ਤਿੰਨੇ ਵੱਖ ਵੱਖ ਮੋਟਿਫ ਪਹਿਲਾਂ ਵਿਕੋਲਿਤਰੇ ਸਰੂਪ ਵਿਚ ਅਲੱਗ 
ਅਲੱਗ ਸਾਖੀਆਂ ਵਿਚ ਲਿਖੋ ਮਿਲਦੇ ਹਨ ਮੁੜ ਇਕ ਸਾਖੀ ਵਿਚ ਇਕੱਠੇ ਹੋ ਜਾਂਦੇ ਹਨ । 
ਤਾ. ਮੈਕਲੋਂਡ ਬੀ-40 ਜਨਮਸਾਖੀ ਨੂੰ ਆਧਾਰ ਬਣਾ ਕੇ ਆਪਣੇ ਇਸ ਮਤ ਦੀ ਪੁਸ਼ਟੀ 
ਕਰਦਾ ਹੈ ।' ਜਨਮਸਾਖੀ ਬੀ-40 ਨੂੰ ਉਹ ਇਕ ਐਸੀ _ਪਰੈਪਰਾ ਵਜੋ ਸਵੀਕਾਰ ਕਰਦਾ 
ਹੈ ਜਿਸ ਵਿਚ ਕੁਝ ਸਾਖੀਆਂ ਦੇ ਮੂਲ ਤੇ ਪ੍ਰਾਚੀਨਤਮ ਸਰੂਪ ਦੋ ਦਰਸ਼ਨ ਹੁੰਦੇ ਹਨ । ਇਹ 


ਮੱਕੇ ਮਦੀਨੇ ਦ) ਗੋਸ਼ਟਿ 


ਜਨਮਸਾਖੀ ਇਸ ਗੱਲ ਦੀ ਗਵਾਹੀ ਦੋ'ਦੀ ਹੈ ਕਿ ਵਿਸ਼ੇਸ਼ ਜਨਮਸਾਖੀਆਂ ਨੂੰ ਜਨਮ ਦੇਣ 
ਵਾਲੀਆਂ ਮੂਲ ਮੌਖਿਕ ਤੇ ਲਿਖਤੀ ਵੱਖ-ਵੱਖ ਪ੍ਰਾਚੀਨ ਪਰੈਪਰਾਵਾਂ ਪੂਰਵ ਰੂਪ ਵਿਚ 
ਕਾਇਮ ਸਨ, ` ਜਿਨ੍ਹਾਂ ਨੂੰ ਗ੍ਰਹਿਣ ਕਰਕੇ ਵੱਖ ਵੱਖ ਜਨਮਸਾਖੀ ਸ਼ਾਖ਼ਾਵਾਂ ਹੋਂਦ ਵਿਚ 
ਆਈਆਂ । 
ਮੱਕੇ ਦੀ ਸਾਖੀ ਬਾਰੇ 

ਬੀ-40 ਵਿਚ ਤਿੰਨ ਸਾਖੀਆਂ, ਸਾਖੀ _ਨੈਬਰ 14, 15 ਅਤੇ 31 ਸ਼ਾਮਲ ਹਨ । 
ਸਾਖੀ ਨੰਬਰ 14 ਵਿਚ ਬਾਬੇ ਨਾਨਕ ਦਾ ਮੱਕੇ ਦੀ ਮਸੀਤ ਵਿਖੇ ਪੈਰ ਮਿਹਰਾਬ ਵਲ 
ਕਰਕੇ ਸੌਣ ਅਤੇ ਮਜਾਵਰ ਵਲੋ' ਘਸੀਟਣ, ਅਤੇ ਮਿਹਰਾਬ ਦੇ ਘੁੰਮਣ ਦਾ ਵੇਰਵਾ ਆੰਕਿਤ 
ਹੈ । ਸਾਖੀ 15 ਵਿਚ ਰੁਕਨਦੀਨ ਨਾਲ ਗੋਸ਼ਟਿ ਦੱਸੀ ਹੈ ਅਤੇ 'ਤੀਹ ਸੁਪਾਰੇ” (ਸੀਹਰਫੀ) 
ਉਚਾਰੇ ਜਾਣ ਦਾ ਵਿਵਰਣ ਹੈ । ਸਾਖੀ ਨੰਬਰ 31 ਵਿਚ ਬਾਬੇ ਨਾਨਕ ਵਲੋ” ਮੱਕੇ ਦੀ 
ਯਾਤਰਾ ਕਰਨ ਦਾ ਵੇਰਵਾ ਦੁਬਾਰਾ ਦਸਿਆ ਹੈ । ਮੱਕੇ ਦੇ ਰਸਤੇ ਜਾਂਦਿਆਂ ਫਕੀਰਾਂ ਨਾਲ 
ਮੇਲ ਅਤੇ ਉਨ੍ਹਾਂ ਵਲੋ ਬਾਬੇ ਨਾਨਕ ਨੂੰ ਹਿੰਦੂ ਹੋਣ ਤੇ ਰੋਕਣਾ ਅਤੇ ਕਹਿਣਾ ਕਿ ਹਿੰਦੂ ਨੂੰ 
ਮੱਕੇ ਜਾਣ ਦੀ ਮਨਾਹੀ ਹੈ ਲੋਕ ਮਾਰ ਸੁਟਦੇ ਹਨ । ਬਾਬੇ ਦਾ ਕਰਾਮਾਤੀ ਢੋਗ ਨਾਲ ਮੱਕੇ 
ਪਹਿਲਾਂ ਜਾ ਪਹੁੰਚਣਾ ਅਤੇ ਫਕੀਰਾਂ ਦਾ ਹੈਰਾਨ ਹੋਣਾ ਇਕ ਸਾਲ ਮੱਕੇ ਰਹਿ ਕੇ ਵਾਪਸ 
ਪਰਤਣ ਦਾ ਵੇਰਵਾ ਦਿੱਤਾ ਗਿਆ ਹੈ । 

ਆਦਿ ਸਾਖੀਆਂ ਵਿਚਲੀ ਸਾਖੀ 15, ਬੀ-40 ਦੀ ਸਾਖੀ 31 ਦੇ ਵੇਰਵੇ ਨੂੰ 
ਅਪਣਾਉਦੀ ਹੈ । ਡਾ. ਮੈਕਲੌਡ ਅਨੁਸਾਰ ਦੋਵੇ' ਜਨਮਸਾਖੀਆਂ ਕਿਸੇ ਇਕੋ ਮੂਲ ਪਰੈਪਰਾ 
ਤੋ ਨਕਲ ਕੀਤੀਆਂ ਹੋਈਆਂ ਲਗਦੀਆਂ ਹਨ । 

ਉਪਰੋਕਤ ਤਿੰਨੇ ਸਾਖੀਆਂ ਖਿਲਰੇ ਹੋਏ ਸਰੂਪ ਵਿਚ ਤਰਤੀਬ ਰਹਿਤ ਪੋਸ਼ ਹੁੰਦੀਆਂ 
ਹਨ । ਪੁਰਾਤਨ ਜਨਮਸਾਖੀ ਨਾਲ ਇਸ ਦਾ ਮੁਕਾਬਲਾ ਕਰਨ ਤੇ ਪਤਾ ਲਗਦਾ ਹੈ ਕਿ 
ਪੁਰਾਤਨ ਜਨਮਸਾਖੀ ਵਿਚ ਉਪਰੋਕਤ ਤਿੰਨੇ ਮੋਟਿਫ ਜੋ ਬੀ-40 ਵਿਚ ਖਿਲਰੇ ਸਰੂਪ ਵਿਚ 
ਉਪਸਥਿਤ ਹਨ ਇਕ ਤਰਤੀਬ ਵਿਚ ਇਕੋ ਸਾਖੀ ਨੰਬਰ 51 ਵਿਚ ਆ ਟਿਕੇ ਹਨ । ਇਸੇ 
ਵਿਚ ਥੋਹੜਾ ਬਹੁਤਾ ਵੇਰਵੇ ਦਾ ਅੰਤਰ ਹੈ । ਮੱਕੇ ਦੀ ਸਾਖੀ ਪੁਰਾਤਨ ਜਨਮ ਸਾਖੀਕਾਰ ਨੇ 
ਚੌਥੀ ਉਦਾਸੀ ਵਿਖੇ ਹੋਈ ਦਸੀ ਹੈ ।'“ ਪੁਰਾਤਨ ਜਨਮਸਾਖੀ ਵਿਚ ਗੁਰੂ ਨਾਨਕ ਫ਼ਕੀਰੀ 
ਲਿਬਾਸ ਵਿਚ (ਭਾਈ ਗੁਰਦਾਸ ਦੇ ਵੇਰਵੇ ਅਨੁਸਾਰ) ਮੱਕੇ ਦੀ ਯਾਤਰਾ ਕਰਦੇ ਹਨ । 
ਰਸਤੇ _ਵਿਚ ਫਕੀਰਾਂ ਨਾਲ ਮੇਲ ਤੋ ਪੁੱਛਣ ਤੇ ਹਿੰਦੂ ਹੈ” ਕਿ ਮੁਸਲਮਾਨ ਉਤਰ ਵਿਚ 
ਗੁਰੂ ਨਾਨਕ ਦੇਵ ਬਾਣੀ ਦੇ ਸ਼ਬਦ ਉਚਾਰਦੇ ਹਨ । ਮੱਕੇ ਦੇ ਰਸਤੇ ਜਾਂਦਿਆਂ ਬਦਲੀ ਦਾ 
ਦਿਰ ਤੇ ਛਾਂ ਕਰਨਾ, ਮੱਕੇ ਦੇ ਖੂਹਾਂ ਦੇ ਪਾਣੀ ਸੁਕਣ ਦਾ ਸੌਕੇਤਕ ਹਵਾਲਾ, ਮੱਕੇ ਜਾ ਕੇ 
ਪੈਰ ਕਾਬੇ ਵਲ ਕਰਕੇ ਸੌਣਾ, ਰੁਕਨਦੀਨ ਦਾ ਪੈਰਾਂ ਤੋਂ ਪਕੜ _ਕੇ ਘਸੀਟਣਾ, ਮਿਹਰਾਬ ਦਾ 
ਘੁੰਮਣਾ, ਪੀਰ ਪਤਲੀਏ ਦਾ ਚਰਚਾ ਵਿਚ ਰੁਕਨਦੀਨ ਨਾਲ ਸ਼ਾਮਿਲ ਹੋਣਾ ਤੇ ਸਵਾਲ ਜਵਾਬ 
ਕਰਨੇ, “ਤੀਹ ਸਪਾਰੇ” ਦਾ ਉਚਾਰੇ ਜਾਣਾ, 'ਆਦਿ ਗ੍ਰੰਥ ਅਤੇ ਉਸ ਤੋ ਬਾਹਰਲੀ ਬਾਣੀ 
ਦੇ ਉਚਾਰਣ ਦਾ ਵੇਰਵਾ ਅੰਕਿਤ ਹੈ । ਡਾ. ਮੈਕਲੋਡ ਅਨੁਸਾਰ ਇਸ ਜਨਮਸਾਖੀ ਵਿਚ 
ਤਰਤੀਬਮਈ ਯੁਕਤੀ ਜਨਮ ਸਾਖੀਕਾਰ ਵਲੋ“ ਅਪਨਾਈ ਗਈ ਹੈ, ਜਿਸ ਵਿਚ ਥੋਹੜੇ ਬਹੁਤੇ 


ਤੇ 
ਨੂੰ 


ਮੁੱਢਲੀ ਜਾਣ-ਪਛਾਣ 2 


ਅੰਤਰ ਨਾਲ ਉਪਰੋਕਤ ਤਿੰਨੇ ਵੱਖ ਵੱਖ ਮੌਟਿਫ ਇਕ ਥਾਂ ਪਹਿਲੀ ਵਾਰ ਉਪਸਥਿਤ 
ਹੋਏ ਹਨ । 

ਮਿਹਰਬਾਨ ਵਾਲੀ ਜਨਮਸਾਖੀ ਵਿਚ ਬੀ-40 ਦੇ ਵੇਰਵੇ ਨੂੰ ਦੋ ਸਾਖੀਆਂ ਵਿਚ ਵੈਡ 
ਲਿਆ ਗਿਆ ਹੈ । ਪਹਿਲੀ ਸਾਖੀ ਜੋ ਮੱਕੇ ਦੇ ਰਸਤੇ ਜਾਂਦਿਆਂ ਮੁਲਾਣਿਆਂ ਦੇ ਕਿਸੇ ਪਿੰਡ 
ਵਿਖੇ ਦਰਸਾਈ ਗਈ ਹੈ । ਗੁਰੂ ਨਾਨਕ ਜੁੱਤੀ ਸਮੇਤ ਪੈਰ ਕਾਬੇ ਦੀ ਮਹਿਰਾਬ ਵਲ ਕਰ ਕੇ 
ਸੋ ਜਾਂਦੇ ਹਨ । ਇਥੇ ਕਾਜ਼ੀ ਨਾਲ ਚਰਚਾ ਹੈ ਪਰੋਤੂ ਮਹਿਰਾਬ ਦੋ ਘੁੰਮਣ ਦਾ ਵੇਰਵਾ ਨਹੀ” 
ਬਹਿਸ ਮੁਬਾਹਿਸੇ ਤੇ ਅਧਿਕ ਬੱਲ ਹੈ । ਗੁਰੂ ਨਾਨਕ ਦਾ ਮੁਸਲਮਾਨੀ ਖਾਣਾ ਨਾ ਖਾਣ ਤੇ 
ਰੋਜ਼ੇ ਵਿਚ ਰਹਿਣ ਦਾ ਹਵਾਲਾ ਹੈ । “ਹੱਕ” 'ਅਨਹੱਕ” ਬਾਰੇ ਚਰਚਾ ਹੈ । ਦੂਜੀ ਸਾਖੀ 
ਵਿਚ ਬੀ-40 ਦੀ ਸਾਥੀ ਹੈ । ਸਾਥੀ 31 ਵਾਲਾ ਵੇਰਵਾ ਹੈ । ਮੱਕੇ ਕਰਾਮਾਤੀ ਵਿਧੀ 
ਨਾਲ ਹਾਜੀਆਂ ਨਾਲੋ” ਪਹਿਲਾਂ ਪਹੁੰਚਣ ਦਾ ਵੇਰਵਾ ਹੈ ਅਤੇ ਚਰਚ! ਸਮੇ ਗੁਰਬਾਣੀ ਦੇ 
ਸ਼ਬਦ ਦਾ ਪਰਮਾਰਥ ਸ਼ਾਮਲ ਹੈ । ਇਸ ਜਨਮਸਾਖੀ ਵਿਚ ਘਟਨਾ ਪ੍ਰਸੈਗ ਨਾਲੋ ਚਰਚਾ ਨੂੰ 
ਅਧਿਕ ਮਹਾਨਤਾ ਦਿੱਤੀ ਗਈ ਹੈ । 

ਬਾਲੇ ਵਾਲੀ ਜਨਮਸਾਖੀ ਵਿਚ ਮਰਦਾਨਾ ਪਹਿਲੀ ਵਾਰ ਮੱਕੇ ਦੀ ਯਾਤਰਾ ਵਿਚ 
ਸ਼ਾਮਿਲ ਹੁੰਦਾ ਹੈ । ਮਰਦਾਨੇ ਵਲੋ" ਜ਼ਿੱਦ ਕਰਨ ਤੇ ਗੁਰੂ ਨਾਨਕ ਮੱਕੇ ਦੀ ਯਾਤਰਾ ਕਰਦੇ 
ਹਨ । ਇਸ ਤੋਂ ਪਹਿਲਾਂ ਹੋਰ ਕਿਸੇ ਜਨਮਸਾਖੀ ਵਿਚ ਮਰਦਾਨੇ ਦੇ ਨਾਲ ਹੋਣ ਦਾ ਵਰਨਣ 
ਨਹੀ” ਹੈ। ਇਸ ਜਨਮਸਾਖੀ ਵਿਚ ਪੁਰਾਤਨ ਜਨਮਸਾਖੀ ਵਿਚਲੇ ਸੈਕੇਤ ਮੱਕੇ ਦੇ ਖੂਹਾਂ 
ਵਿਚੋਂ ਪਾਣੀ ਦਾ ਸੁਕਣਾ, ਅਤੇ ਲਿਬਾਸ ਵਰਨਣ, ਆਦਿ ਨੂੰ ਉਸੇ ਰੂਪ ਵਿਚ ਹੀ ਅਪਨਾਇਆ 
ਹੈ ਪਰੈਤੂ ਘਟਨਾ ਪ੍ਰਸਤੱਤੀ ਵਿਚ ਕੁਝ ਹੋਰ ਵਾਧੇ ਸ਼ਾਮਲ ਕਰ ਲਏ ਹਨ ਜਿਵੇ” ਮੱਕੇ ਵਿਖੋ 
ਅੰਦਰ ਦਾਖਲ ਨਾ ਹੋਣ ਦੇਣ ਤੇ ਹਾਜੀਆਂ ਦਾ ਅਨ੍ਹਿਆਂ ਹੋਣਾ, ਉਪਰੇਤ ਮਰਦਾਨੇ ਦਾ ਕਾਬੇ 
ਅੰਦਰ ਦਰਸ਼ਨ ਕਰਨਾ, ਕਾਬੇ ਅੰਦਰ ਰਖੇ ਗਏ ਪੱਥਰ ਨੂੰ ਵੇਖ ਕੇ ਹਿੰਦੂ ਬੁੱਤ-ਪੂਜਾ 
ਸਮਝਣਾ ਅਤੇ ਗੁਰੂ ਨਾਨਕ ਵਲੋ” ਇਸ ਨੂੰ ਮਹਾਂ ਦੇਵ ਦਾ ਲਿੰਗ ਕਹਿਣਾ ।” 

ਗਿਆਨ ਰਤਨਾਵਲੀ ਵਿਚ ਬਾਲੇਂ ਵਾਲੀ ਜਨਮਸਾਖੀ ਵਿਚਲਾ ਸਰੂਪ ਅੰਕਿਤ ਹੈ । 

ਇਸ ਪ੍ਰਕਾਰ ਭਾਈ ਗੁਰਦਾਸ ਦੀ ਵਾਰ ਵਿਚਲੇ ਵੇਰਵੇ ਨਾਲੋ ਵਿਭਿੰਨ ਜਨਮ 
ਸਾਥੀਆਂ ਵਿਚਲਾ ਬਿਰਤਾਂਤ ਅਨੌਂਕ ਪ੍ਰਕਾਰ ਦੀਆਂ ਰੂੜ੍ਹੀਆਂ ਅਤੇ ਘਟਨਾ ਵੇਰਵਿਆਂ ਨਾਲ 
ਸਮਰਿੱਧ ਹੁੰਦਾ ਹੋਇਆ ਮੱਕੇ ਦੀ ਸਾਖੀ ਦੇ ਰੂਪ ਵਿਚ ਰੂਪਾਂਤਰਿਤ ਹੁੰਦਾ ਹੈ । ਸਮੁੱਚੇ 
ਪ੍ਰਭਾਵ ਵਿਚ ਭਾਈ ਗੁਰਦਾਸ ਦੁਆਰਾ ਵਰਣਿਤ-ਵਿਸ਼ਾ ਸਮੁੱਚੇ ਜਨਮ ਸਾਖੀਆਂ ਦੇ ਬਿਰਤਾਂਤ 
ਵਿਚ ਅਨ੍ਪ੍ਰਾਣਿਤ ਹੋਇਆ ਹੈ । 
ਮੱਕੇ ਮਦੀਨੇਂ ਦੀ ਗੋਸ਼ਟਿ ਉਪਰ ਪ੍ਰਭਾਵ 

ਗੋਸ਼ਟਿਕਾਰ ਪੂਰਵ ਪਰੈਪਰਾਵਾਂ ਤੋਂ” ਪੂਰੀ ਤਰ੍ਹਾਂ ਪ੍ਰਭਾਵਿਤ ਹੈ, ਇਸ ਗੱਲ ਦੀ ਪੁਸ਼ਟੀ 
ਗੋਸ਼ਟਿ ਦੇ ਬਿਰਤਾਂਤ ਤੇ ਸ਼ੈਲੀ ਦੇ ਤੁਲਨਾਤਮਿਕ ਅਧਿਐਨ ਤੋ” ਭਲੀ ਪ੍ਰਕਾਰ ਰੋ ਜਾਂਦੀ ਹੈ । 
ਭਾਈ ਗੁਰਦਾਸ ਦੀ ਬਾਣੀ ਗੋਸ਼ਟਿ ਕਰਤਾ ਦੇ ਸਨਮੁਖ ਪ੍ਰੋਰਣਾ ਵਜੋ ਕਾਇਮ ਹੈ । ਗੋਸ਼ਟਿ ਦਾ 
ਪਹਿਲਾ ਅੰਗ 'ਮੱਕੇ ਦੀ ਗੋਸ਼ਟਿ' ਭਾਈ ਗੁਰਦਾਸ ਦੀ ਪਹਿਲੀ ਵਾਰ ਦਾ ਸਮੁੱਚਾ ਪੈਟਰਨ 
ਅਪਨਾ ਕੇ ਚਲਦੀ ਹੈ । ਬਗਦਾਦ ਵਾਲੀ ਘਟਨਾ ਨੂੰ ਵੀ ਇਸ ਗੋਸ਼ਟਿ ਦੇ ਲੇਖਕ ਨੇ ਪਹਿਲੇ 


10 ਸੱਕੇ ਮਦੀਨੇ ਦੀ ਗੋਸ਼ਟਿ 


ਭਾਗ ਦੇ ਅੰਤ ਵਿਚ ਜਲਾਲਦੀਨ ਨਾਲ ਚਰਚਾ ਸਮੇ ਘਟਨਾ ਵੇਰਵੇ ਨੂੰ ਮੌਕੇ ਦੇ ਸਥਾਨ 
ਨਾਲ ਢੁਕਾ ਕੇ ਪ੍ਰਸਤੁਤ ਕਰ ਦਿੱਤਾ ਹੈ । 
ਇਸੇ ਪ੍ਰਕਾਰ ਜਨਮਸਾਖੀ ਸਾਹਿੱਤ ਦੂਜਾ ਪ੍ਰਮੁੱਖ ਸ੍ਰੋਤ ਹੈ । ਜਨਮਸਾਖੀਆਂ ਵਿਚੋ” 
ਘਟਨਾ.ਪ੍ਰਸੰਗਾਂ, ਬਿਰਤਾਂਤ ਵੇਰਵਿਆਂ, ਲੌ ਤ-ਰੂੜੀਆਂ ਆਦਿ ਦੀ ਵਿਧੀਗਤ ਮਨੋਰਥਾਂ ਅਧੀਨ 
ਭਰਤੀ ਗੌਸ਼ਟਿ ਦੇ ਵਿਸੋ ਪ੍ਰਤਿਪਾਦਨ ਉਪਰ ਹਾਵੀ ਹੈ । ਗੋਸ਼ਟਿ ਦਾ ਸੈਰਚਨਾਤਮਕ ਪੈਟਰਨ 
ਜਨਮਸਾਖੀਆਂ ਵਿਚੋ' ਹੀ ਉਗਮਦਾ ਤੇ ਵਿਕਸਿਤ ਹੁੰਦਾ ਪ੍ਰਤੀਤ ਹੁੰਦਾ ਹੈ । ਡਾ. ਰਤਨ ਸਿੰਘ 
ਜੱਗੀ ਇਸ ਗੋਸ਼ਟਿ ਦਾ ਸੋਬੋਧ ਪੁਰਾਤਨ ਜਨਮਸਾਖੀ ਨਾਲ ਜੋੜਦਿਆਂ ਲਿਖਦਾ ਹੈ : 
ਗੁਰੂ ਨਾਨਕ ਦੇਵ ਜੀ_ਦੀ ਮੱਕੇ ਜਾਣ ਦੀ ਘਟਨਾ ਦਾ ਸਭ ਤੌ" ਪੁਰਾਤਨ 
ਵਿਵਰਣ ਪੁਰਾਤਨ ਜਨਮਸਾਖੀ ਵਿਚ ਮਿਲਦਾ ਹੈ ਅਤੇ ਗੁਰੂ ਸਾਹਬ ਦੀਆਂ 
ਗੋਸ਼ਟਾਂ ਵੀ ਸਭ ਤੋ" ਪਹਿਲੀ ਵਾਰ ਉਸੇ ਜਨਮਸਾਖੀ ਵਿਚ ਵੇਖਣ ਨੂੰ ਮਿਲ- 
ਦੀਆਂ ਹਨ ਜਿਨਾਂ ਨਾਲ ਤੁਲਨਾ ਕੀਤਿਆਂ ਇਹ ਗੋਸ਼ਟਿ ਉਸ ਜਨਮਸਾਖੀ 
ਦੀ ਕੇਵਲ ਪਰਵਰਤੀ ਹੀ_ਸਿੱਧ ਨਹੀ” ਹੁੰਦੀ ਸਗੋ” ਪੁਰਾਤਨ ਜਨਮਸਾਖੀ 
ਦੀਆਂ ਇਸ ਪਰਥਾਇ ਲਿਖੀਆਂ ਗੋਸ਼ਟਾਂ ਹੀ ਵਿਕਸਤ ਹੋ ਕੇ ਵਿਚਾਰਧੀਨ 
ਗੋਸ਼ਟਿ ਦੇ ਰੂਪ ਵਿਚ ਪੇਸ਼ ਹੋਈਆਂ ਹਨ ।$ 
ਉਪਰੋਕਤ ਕਥਨ ਨੂੰ ਵਿਉਹਾਰਕ ਪੱਧਰ ਤੇ ਵਿਸਤਰਿਤ ਅਧਿਐਨ ਦੁਆਰਾ ਵਿਸ਼ਲੇਸ਼ਿਤ 
ਕਰਨ ਦੀ ਲੋੜ ਹੈ । 
ਪੱਕੇ ਦੀ ਗੋਸ਼ਟਿ` ਦੇ ਆਰੈਭ ਵਿਚ ਸੇਖ ਸ਼ਰਫ ਨਾਲ਼ ਵਾਰਤਾ ਸ਼ਾਮਲ ਹੈ । ਇਸ 
ਗੋਸ਼ਟਿ ਦੀਆਂ ਕੁਝ ਹੱਥ-ਲਿਖਤਾਂ ਵਿਚ ਭਾਵੇ ਇਸ ਦਾ ਅਭਾਵ ਹੈ ਫਿਰ ਵੀ ਇਸ ਸਾਖੀ 
ਦਾ ਵਿਕਸਤ ਸਰੂਪ ਆਪਣੇ ਮੂਲ ਸ੍ਰੰਤ ਪੁਰਾਤਨ ਜਨਮਸਾਖੀ ਵਾਲੀ ਸਾਖੀ 14 ਦੀ ਗਵਾਹੀ 
ਭੁਰਦਾ ਹੈ । ਉਸੇ ਮੂਲ ਸਾਖੀ ਨੂੰ ਵਿਸਥਾਰ ਦਿੱਤਾ ਗਿਆ ਹੈ । ਫ਼ਾਰਸੀਨੁਮਾ ਤੇ ਹਿੰਦਵੀ 
ਰੋਗਣ ਵਾਲੀ ਪ੍ਰਸ਼ਨਾਵਲੀ ਮੂਲ ਰੂਪ ਵਿਚ ਪੁਰਾਤਨ ਜਨਮਸਾਖੀ ਦੀ ਹੀ ਸ਼ੈਲੀ ਹੈ । 
ਇਸੇ ਗੋਸ਼ਟਿ ਦੇ ਆਰੋਭ ਵਿਚ ਵਾਰਤਕ ਵਿਚ ਦੂਜੀ ਸਾਖੀ ਸ਼ਾਮਲ ਹੈ । ਜੋ ਗੁਰੂ 
ਨਾਨਕ ਦੇਵ ਅਤੇ ਸ਼ੇਖ ਸ਼ਰਫ ਦੇ ਚਰਚਾ ਉਪਰੈਤ ਗੁਰੂ ਨਾਨਕ ਦੇ ਮੱਕੇ ਦੇ ਰਸਤੇ ਜਾਂਦਿਆਂ 
ਹਾਜੀਆਂ ਨਾਲ ਵਾਪਰੀ ਘਟਨਾ ਦਸੀ ਹੈ । ਇਸ ਦਾ ਘਟਨਾ ਸਥੱਲ ਅਤੇ ਵੇਰਵਾ ਲਗ- 
ਭੁਗ ਬੀ-40 ਜਨਮਸਾਖੀ ਦੀ ਸਾਖੀ 31 ਅਤੇ ਪੁਰਾਤਨ ਜਨਮਸਾਖੀ ਦੀ ਸ਼ੇਖ ਸ਼ਰਫ ਵਾਲੀ 
ਸਾਖੀ ਦੇ ਵੇਰਵੇ ਦੀ ਮਿਲਾਵਟ ਹੈ । ਗੁਰੂ ਨਾਨਕ ਦੇਵ ਦਾ “ਕਰਾਮਾਤੀ ਵਿਧੀ ਨਾਲ ਮੱਕੇ 
ਪਹੁੰਚਣਾ” ਤਕਰੀਬਨ ਦੂਜੀਆਂ ਜਨਮਸਾਖੀਆਂ ਵਾਲਾ ਹੀ ਹੈ । ਰੁਕਨਦੀਨ ਦੀ ਥਾਂ ਇਸ ਗੋਸ਼ਟਿ 
ਵਿਚ ਜੀਵਨ ਕਾਜ਼ੀ ਦੇ ਲੱਤਾਂ ਤੋਂ ਪਕੜ ਕੇ ਘਸੀਟਣ ਦਾ ਹਵਾਲਾ ਹੈ, ਸ਼ਾਇਦ ਗੋਸ਼ਟਿਕਾਰ 
ਭਾਈ ਗੁਰਦਾਸ ਦੇ ਵੇਰਵੇ ਤੋ“ ਸੁਚੇਤ ਹੈ । ਇਸ ਸਾਖੀ ਦਾ ਵਾਰਤਾਲਾਪ ਅਤੇ ਸ਼ੈਲੀ 
ਮੇਹਰਬਾਨ ਵਾਲੀ ਜਨਮਸਾਖੀ ਵਿਚਲੀ ਮੱਕੇ ਨਾਲ ਮੈਬੋਧਿਤ ਦੂਜੀ ਸਾਖੀ ਦੇ ਕਾਫੀ ਨੇੜੇ ਹੈ । 
ਗੁਰੂ ਨਾਨਕ ਦਾ ਮੱਕੇਂ ਦੇ ਰਸਤੇ ਜਾਂਦਿਆਂ ਮੁਸਲਮਾਨੀ ਭੋਜਨ ਪ੍ਰਵਾਨ ਕਰਨ ਦੀ ਥਾਂ ਰੋਜ਼ੇ 
ਵਿਚ ਰਹਿਣਾ ਦਸਣਾ ਇਸ ਗੋਸ਼ਟਿ ਨਾਲ ਮਿਲਦਾ ਜੁਲਦਾ ਵਿਵਰਣ ਹੈ । ਇਸ ਤੋ” 
ਇਲਾਵਾ ਮੇਹਰਬਾਨ ਵਾਲੀ ਜਨਮਸਾਖੀ ਵਿਚ ਇਸ ਦੂਜੀ ਸਾਖੀ ਦੇ ਅੰਤ ਵਿਚ 'ਆਦਿ ਗ੍ਰੰਥ” 


ਮੁੱਢਲੀ ਜਾਣ-ਪਛਾਣ 11 


ਵਿਚੋ “ਰਾਗ ਬਸੈਤ ਹਿੰਡੋਲ ਮਹਲਾ ੧” ਦੇ ਸ਼ਬਦ--“ਨਉ ਸਤਿ ਚਉਦਹ...... .:. ਦਾ 
ਪਰਮਾਰਥ ਦਿੱਤਾ ਗਿਆ ਹੈ । ਇਸ ਸ਼ਬਦ ਦਾ ਪ੍ਰਸੈਗ ਮੇਹਰਬਾਨ ਵਾਲੀ ਜਨਮਸਾਖੀ ਵਿਚ਼ 
ਪਰਮਾਤਮਾ ਨਾਲ ਵਾਰਤਾਲਾਪੀ ਰੂਪ ਢੁਕਾਇਆ ਹੋਇਆ ਹੈ ਜਦ ਕਿ ਇਸੇ ਸ਼ਬਦ ਦਾ 
ਪਰਮਾਰਥ ਮੱਕੇ ਮਦੀਨੇ ਦੀ ਗੋਸ਼ਟਿ ਵਿਚ ਵੀ ਪੇਸ਼ ਕੀਤਾ ਗਿਆ ਹੈ ਪਰਤ ਇਸ ਵਿਚ 
ਗੁਰੂ ਨਾਨਕ ਦੇਵ ਕਿਸੇ ਹਾਜੀ ਨਾਲ ਚਰਚਾ ਕਰਦੇ ਹਨ ਅਤੇ ਪਰਮਾਰਥ ਦਾ ਵਿਵਰਣ 
ਇਸਲਾਮ ਦੀ ਨਿਖੇਧੀ ਕਰਕੇ ਕਲਿਯੁਗ ਵਿਚ ਗੁਰੂ ਨਾਨਕ ਦੇ ਅਵਤਰਣ ਨੂੰ ਮਹਾਨ 
ਦਰਸਾਉਣ ਵਿਚ ਹੈ । 36 ਰਾਗਾਂ ਵਿਚ ਗ੍ਰੰਥ ਸਿਰਜਣ ਅਤੇ ਗੁਰੂ ਪਰੰਪਰਾ ਕਾਇਮ ਕਰਨ 
ਦਾ ਪੂਰਵ ਸੈਕਲਪ ਜੋੜਿਆ ਗਿਆ ਹੈ । 

ਬਾਲੇ ਵਾਲੀ ਜਨਮਸਾਖੀ ਨਾਲ ਵੀ ਇਸ ਗੌਸ਼ਟਿ ਦੇ ਬਹੁਤ ਸਾਰੇ ਕਥਾ ਵੇਰਵੇ 
ਸਾਂਝੇ ਹਨ ਅਤੇ ਕੁਝ ਵਿਲੱਖਣਤਾ ਵੀ ਹੈ । ਮੱਕੇ ਦੀ ਯਾਤਰਾ ਮਰਦਾਨੇ ਦੀ ਸ਼ਿਫਾਰਸ਼ ਤੇ 


ਕੀਤੀ ਜਾਣੀ, ਕਾਬੇ ਵਿਖੇ ਰਖੇ ਹੋਏ ਪੂਜਯ ਪੱਥਰ ਨੂੰ ਮਹਾਂ ਦੇਵ ਦਾ ਲਿੰਗ ਦਸਣਾ ਬਾਲੇ 
ਵਾਲੀ ਜਨਮਸਾਖੀ ਨਾਲ ਮੋਲ ਖਾਂਦੇ ਹਨ ਪਰੰਤੂ ਮਜਾਵਰਾਂ ਦੇ ਅੰਨ੍ਹੇ ਹੋਣ ਦੀ ਘਟਨਾ ਇਸ 
ਗੋਸ਼ਟਿ ਵਿਚ ਨਹੀ” ਹੈ ਅਤੇ ਸ਼ੈਲੀ ਪੱਖ ਤੋ” ਵੀ ਦੋਹਾਂ ਦਾ ਅੰਤਰ ਹੈ । ਮਰਦਾਨੇ ਦੀ 
ਸਿਫਾਰਸ਼ ਬਾਲੇ ਵਾਲੀ ਜਨਮਸਾਖੀ ਵਿਚ ਤਾਅਨਾ ਜਿਹਾ ਲਗਦਾ ਹੈ ਜਦ ਕਿ ਇਸ ਗੋਸ਼ਟਿ 
ਵਿਚ ਨਿਮਰਤਾ ਭਾਵ ਅਤੇ ਬੇਨਤੀ ਸਰੂਪ ਹੈ । 'ਮਦੀਨੇ ਦੀ ਗੋਸ਼ਟਿ” ਵਿਚ ਕਾਰੂੰ ਹਮੀਦ 
ਨਾਲ ਗੋਸ਼ਟਿ ਕੇਵਲ ਬਾਲੇ ਵਾਲੀ ਜਨਮਸਾਖੀ ਵਿਚ ਹੀ ਉਪਲਬਧ ਹੈ, ਬਾਕੀ ਜਨਮਸਾਖੀਆਂ 
ਵਿਚ ਇਸ ਦਾ ਵਰਨਣ ਨਹੀ” ਮਿਲਦਾ । ਵਰਣਿਤ ਸਾਮੱਗਰੀ ਵਿਚ ਬਹੁਤ ਸਾਰੀਆਂ 
ਅਪ੍ਰਮਾਣਿਕ ਬਾਣੀਆਂ _ਜਨਮਸਾਖੀਆਂ ਵਿਚੋ” ਚੁਣੀਆਂ ਗਈਆਂ ਹਨ ਜਿਵੇ ਬੀ-40 
ਜਨਮਸਾਖੀ ਵਿਚ ਸਾਖੀ 6 ਵਿਚ ਪਾਕਨਾਮਾ ਉਚਾਰਿਆ ਗਿਆ ਹੈ ਜੋ ਇਸ ਗੋਸ਼ਟਿ ਦਾ 
ਦੂਜਾ ਨਾਮ 'ਪਾਕਨਾਮਾ” ਵੀ ਪ੍ਰਚੱਲਿਤ ਹੈ ਅਤੇ ਇਸ ਜਨਮਸਾਖੀ ਵਿਚ ਅੰਕਿਤ ਇਹ 
ਨਾਮਾ ਮੱਕੇ ਮਦੀਨੇ ਦੀ ਗੋਸ਼ਟਿ ਦੇ ਮੂਲ ਪਾਠ ਦੇ ਪਤਰਾ 372 ਉਪਰ ਦਰਜ ਹੈ । 

ਇਸੇ ਪ੍ਰਕਾਰ “ਹਾਜਰਨਾਮਾ” ਜੋ ਬੀ-40 ਦੀ ਸਾਖੀ 16 ਅਤੇ ਪੁਰਾਤਨ ਜਨਮਸਾਖੀ 
ਦੀ ਸਾਖੀ 36 ਵਿਚ ਸ਼ਾਮਲ ਹੈ ਇਸ ਗੋਸ਼ਟਿ ਦੀ ਆਰੈਭਕ ਸਾਖੀ ਸ਼ੇਖ ਸ਼ਰਫ ਵਿਚ ਮੂਲ 
ਪਾਠ ਦੇ ਪਤਰਾ 24 ਉਤੇ ਸ਼ਾਮਲ ਹੈ । ਬੀ-50 ਜਨਮਸਾਖੀ ਵਿਚਲੀ ਸਾਖੀ 15 ਅਤੇ 
ਪੁਰਾਤਨ ਜਨਮਸਾਖੀ ਦੀ ਸਾਖੀ 51 ਵਿਚਲੀ “ਤੀਹ ਸੁਪਾਰੇ` (ਸੀਹਰਫੀ) ਇਸ ਗੋਸ਼ਟਿ 
ਦੇ ਕਾਵਿ ਹਿੱਸੇ ਵਿਚ ਮੂਲ ਪਾਠ ਦੇ ਪਤਰਾ 368 ਤੋਤੇ ਸ਼ਾਮਲ ਕੀਤੀ ਗਈ ਹੈ । 

ਬੀ-40 ਜਨਮਸਾਖੀ ਦੀ ਸਾਖੀ 9 ਅਬਦੁਲ ਰਹਿਮਾਨ ਵਾਲੀ ਸਾਖੀ ਵਿਚ 'ਚੌਦਾਂ 
ਤਬਕਾਂ” ਦਾ ਵਿਵਰਣ ਹੈ । ਇਸ ਗੋਸ਼ਟਿ ਵਿਚ ਅਨੇਕ ਥਾਵਾਂ ਉਪਰ ਚੌਦਾਂ ਤਬਕਾਂ ਦਾ 
ਵਿਵਰਣ ਉਪਸਥਿਤ ਹੈ । 

ਇਸ ਗੋਸ਼ਟਿ ਦੇ ਮੂਲ ਸਰੂਪ ਦੀ ਬੀਜ ਰੂਪ ਵਿਚ ਝਲਕ ਪੁਰਾਤਨ ਜਨਮਸ'ਖੀ 
ਵਿਚੋਂ ਲਭਦੀ ਹੈ । ਗੋਸ਼ਟਿ ਦੇ ਕਾਵਿ-ਅੰਕ ਦਾ ਮੂਲ ਮੁਹਾਂਦਰਾ ਪੁਰਾਤਨ ਜਨਮਸਾਖੀ 
ਦੀ ਸਾਖੀ 'ਮੀਆਂ ਮਿਠਾ” 36 ਵਿਚ ਪ੍ਰਸਤੁੱਤ ਕੀਤਾ ਲਭਦਾ ਹੈ ਜਿਵੇ' : ਗੋਸ਼ਟਿ ਮਹਲਾ 
੧॥ ਤਬ ਮੀਆਂ ਮਿਠਾ ਬੋਲਿਆ । / 


12 ਮੱਕੋ ਮਦੀਨੇ ਦ। ਗੋਸ਼ਟਿ 


ਸਲੋਕ : ਅਵਲ ਨਾਉ ਖੁਦਾਇ ਕਾ ਦੂਜਾ ਨਬੀ ਰਸੂਲ । ਨਾਨਕ ਕਲਮਾ ਜੋ 
ਪੜਹਿ ਤਾਂ ਦਰਗਹ ਪਵਹਿ ਕਬੂਲ । ਤਬ ਬਾਬੇ ਜਵਾਬ ਦਿੱਤਾ । 
ਅਵਲਿ ਨਾਉ ਖੁਦਾਇ ਕਾ ਕਰਿ ਦਰਵਾਨ ਰਸੂਲ । ਸੇਖਾ ਨੀਅਤਿ ਰਾਸਿ 
ਕਰਿ ਤਾਂ ਦਰਗਹ ਪਵਹਿ ਕਬੂਲ ।'! 
ਪੁਰਾਤਨ ਜਨਮਸਾਖੀ ਦੀ ਮੱਕੇ ਵਾਲੀ ਸਾਖੀ 51 ਵਿਚ ਰੁਕਨਦੀਨ ਨਾਲ ਚਰਚਾ 
ਸਮੇ ਸੀਹਰਫੀ ਉਚਾਰੇ ਜਾਣ ਉਪਰੇਤ ਜਿਹੜੇ ਸਵਾਲ ਜਵਾਬ ਕੀਤੇ ਜਾਂਦੇ ਹਨ ਉਨ੍ਹਾਂ ਦਾ 
ਮੂਲ ਭਾਵ ਇਸ ਗੋਸ਼ਟਿ ਦੇ ਕਾਵਿ ਅੰਗ ਦਾ ਵਿਸ਼ਾ ਹੈ ਜਿਵੇ' ਜੋ ਲੋਕ ਵੇਦ ਕਤੇਬ ਨਹੀ” 
ਪੜ੍ਹਦੇ, ਰੋਜ਼ਾ ਨਿਮਾਜ਼ ਨਹੀ” ਰਖਦੇ, ਬੋਜਾ, ਭੰਗ, ਸ਼ਰਾਏ ਆਦਿ ਪੀ'ਦੇ ਹਨ, ਉਨ੍ਹਾਂ ਦੀ ਕੀ 
ਦਸ਼ਾ ਹੋਵੇਗੀ । ਮੱਕੇ ਦੀ _ਗੋਸ਼ਟਿ ਦੇ ਕਾਵਿ ਅੰਗ ਦੇ ਆਰੋਭ ਵਿਚ ਹੀ ਅਜਿਹੇ ਸਵਾਲ 
ਜਵਾਬ ਚਲ ਪੈਦੇ ਹਨ । ਵਿਸੇਸ਼ ਤੁਲਨਾ ਹਿਤ ਵੇਖੋ : 
ਤਬ ਕਾਜੀ ਰੁਕਨਦੀਨ ਆਖਿਆ ਜੋ ਜੀ ਦੇਹੁ ਭੀ ਨਾਹੀ ਪੜਦੇ, ਅਤੇ 
ਬਦ ਅਮਲ ਕਮਾਂਵਦੇ ਹੈਨਿ । ਕਦੇ ਰੋਜਾ ਨਿਮਾਜ਼ ਭੀ ਨਾਹੀ ਕਰਦੇ, ਅਤੇ 
ਸ਼ਰਾਬ ਪੀ'ਦੇ ਹੈਨਿ, ਭੋਗ ਬੋਜਾ ਪੀਂਦੇ ਹੈਨਿ, ਇਨ੍ਹਾਂ ਦਾ ਰੋਜ ਕਿਆਮਤ 
ਕਉ ਕਿਆ ਹਵਾਲੁ ਹੋਵੇਗਾ ?” 
(ਪੁਰਾਤਨ ਜਨਮਸਾਖੀ, ਸਾਖੀ 51) 
ਮੱਕੇ ਦੀ ਗੋਸ਼ਟਿ ਵਿਚ ਪ੍ਰਸ਼ਨਾਵਲੀ ਦਾ ਸਰੂਪ : 
ਰੁਕਨਲੁ ਆਖੇ ਨਾਨਕਾ ਸਚਾ ਦੇਹੁ ਜਵਾਬ । ਦਰਗਹਿ ਤਿਨਾ ਕਉਣ ਹਾਲ 
ਜੋ ਪੀ'ਦੇ ਭੇਗ ਸ਼ਰਾਬ । ਪੀਵਨ ਪਿਆਲੇ ਬਦ ਅਮਲ ਖਾਵਨ ਨਾਲਿ ਕਬਾਬੁ । 
ਭੋਗੀ ਬਗਣੀ ਪੋਸਤੀ ਛਿਕਨ ਚਿਲਮ ਨਪਾਕ ।... 
(ਮੱਕੇ ਦੀ ਗੋਸ਼ਟਿ, ਬੈਦ 82) 
ਪੁਰਾਤਨ ਜਨਮਸਾਖੀ ਵਿਚ ਕਾਜ਼ੀ ਰੁਕਨਦੀਨ ਦੇ ਪ੍ਰਸ਼ਨ ਦੇ ਉਤਰ ਵਿਚ 17 
ਲਾਈਨਾਂ ਦੀ ਕਾਵਿ ਟੁਕੜੀ ਪੇਸ਼ ਕੀਤੀ ਹੈ । ਉਹ ਥੋਹੜੇ ਬਹੁਤੇ ਅੰਤਰ ਨਾਲ ਮੱਕੇ ਮਦੀਨੋ 
ਦੀ ਗੌਸ਼ਟਿ ਦਾ ਹੀ ਅੰਗ ਹੈ : 
ਹਜ਼ਰਤ ਜੋ ਫੁਰਮਾਇਆ ਫਤਵਾ ਮੰਝਿ ਕਤੇਬੁ । ਬੇ-ਨਿਮਾਜਾ ਤੇ ਸਗ ਭਲੇ 
ਜੇ ਰਾਤੀ ਰਹਨਿ ਸੁਜਾਗ । ਦਿਤੀ ਬਾਂਗ ਨ ਜਾਗਨੀ ਸੁਤੇ ਰਹੇ ਨਿਭਾਗ... 
ਤਲਬਾ ਪਉਸਨਿ ਆਕੀਆਂ ਕੀਤੋ ਜਿਨਾ ਗੁਨਾਹ । ਦੋਜਿਕ ਬੈਧ ਚਲਾਈਅਹਿ 
ਗਲਿ ਤਬਕ ਮੁਹ ਸਿਆਹ । ਅਮਲਾ ਵਾਲੇ ਤਿਤ ਦਿਨ ਰੋਸਨ ਬੇ-ਪਰਵਾਹੁ । 
ਸੇਈ ਛੁਟੇ ਨਾਨਕਾ ਹਜਰਤਿ ਜਿਨਾ ਪਨਾਹ । 
ਭਾਈ ਵੀਰ ਸਿੰਘ ਨੇ ਇਸ ਨੂੰ ਗੁਰਬਾਣੀ ਦੇ ਸ਼ਬਦ “ਤਲਬਾਂ ਪਉਸਨਿ...” ਦਾ ਪਰਿ” 
ਵਰਤਨ ਰੂਪ ਜਾਣ ਕੇ ਪੁਰਾਤਨ ਜਨਮਸਾਖੀ ਵਿਚੋ“ ਕਢ ਦਿੱਤਾ ਹੈ ਪਰੇਤੂ ਡਾ. ਰਤਨ ਸਿੰਘ 
ਜੱਗੀ ਨੇ ਪੁਰਾਤਨ ਜਨਮਸਾਖੀ ਦੀ ਸੈਪਾਦਨਾ ਸਮੇ” ਇਸ ਨੂੰ ਮੂਲ ਰੂਪ ਵਿਚ ਕਾਇਮ ਰਖਿਆ 
ਹੈ [20 
ਇਸ ਤੁਲਨਾਤਮਿਕ ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਰਾਤਨ ਜਨਮਸਾਖੀ ਦੇ 


ਮੁੱਢਲ। ਜਾਣ-ਪਛਾਣ 13 


ਨਾਲ ਨਾਲ ਹੀ ਇਸ ਗੋਸ਼ਟਿ ਨੇ ਆਪਣਾ ਮੂੰਹ ਮੁਹਾਂਦਰਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ 
ਸੀ ਜਿਸ ਦਾ ਪਿਛੋਂ” ਜਾ ਕੇ ਸੈਪੂਰਣ ਵਿਸਥਾਰ ਹੋਇਆ । ਰ੍ 
ਲੌਕ ਧਾਰਾਂ ਦਾ ਪ੍ਰਭਾਵ 

ਜਿਸ ਪ੍ਰਕਾਰ ਲੋਕ ਧਾਰਾ ਨੇ ਜਨਮਸਾਖੀ ਸਾਹਿਤ ਦੇ ਵਿਕਾਸ ਉਪਰ ਆਪਣਾ ਅਮਿਟ 
ਪ੍ਰਭਾਵ ਪਾਇਆ ਹੈ ਉਸੇ ਪ੍ਰਕਾਰ ਇਹ ਗੌਸ਼ਟਿ ਵੀ ਲੋਕ ਧਾਰਾ ਦੀ _ਕਾਫ਼ੀ ਰਿਣੀ ਹੈ । 
'ਆਦਿ ਗ੍ਰੰਥ' ਦੀ ਬਾਣੀ ਲੌਕ-ਚਿੰਤਨ ਨੂੰ ਪ੍ਰਭਾਵਿਤ ਕਰਦੀ ਹੈ । ਗੋਸ਼ਟਿਕਾਰ ਆਦਿ ਗ੍ਰੰਥ 
ਨੂੰ ਸਿੱਖ ਸੈਪ੍ਰਦਾਇ ਦੀ ਵਿਸ਼ਵਾਸ਼ ਪਰੰਪਰਾ ਦਾ ਅੰਗ ਸਮਝ ਕੇ ਗ੍ਰਹਿਣ ਕਰਦਾ ਹੈ ਅਤੇ 
ਢੁਕਵੇ' ਪ੍ਰਸੰਗਾਂ ਵਿਚ ਗੁਰਬਾਣੀ ਦੇ ਸ਼ਬਦਾਂ ਨੂੰ ਗਵਾਹੀ ਵਜੋ ਪੇਸ਼ ਕਰਦਾ ਹੈ । ਵਿਸ਼ੇਸ਼ 
ਕਰਕੇ ਇਸਲਾਮ ਨਾਲ ਸੈਬੈਧਿਤ ਸ਼ਬਦਾਂ ਨੂੰ ਗੋਸ਼ਟਿ ਵਿਚ ਅਧਿ3 ਵਰਤੋ ਵਿਚ ਲਿਆਂਦਾ 
ਹੈ । ਗੌਸ਼ਟਿਕਾਰ ਦੀ ਸ਼ੈਲੀ ਉਪਰ 'ਆਦਿ ਗ੍ਰੰਥ” ਦੀ ਸ਼ੈਲੀ ਦਾ ਸਮੁੱਚਾ ਪ੍ਰਭਾਵ ਫੈਲਿਆ 
ਹੋਇਆ ਹੈ । “ਕੱਚੀ ਬਾਣੀ” ਦੇ ਸਿਰਜੇ ਜਾਣ ਪਿਛੋ ਲੋਕ ਧਰਾ ਤੇ ਲੋਕ-ਚਿੰਤਨ ਦੀ ਛੁਪੀ 
ਹੋਈ ਤ੍ਰਿਸ਼ਨਾ ਅਭਿਆਸਸ਼ੀਲ ਸੀ, ਗੋਸ਼ਟਿਕਰਤਾ ਅਨੇਕਾਂ ਅਜਿਹੇ ਲੋਕ-ਸਮੂਹ ਦੁਆਰਾ 
ਰਚੇ ਗਏ ਸ਼ਬਦ ਅਤੇ ਪਦੇ ਵਰਤੋ ਵਿਚ ਲਿਆਉ'ਦਾ ਹੈ । ਡਾ. ਮੈਕਲੌਡ ਅਨੁਸਾਰ 17ਵੀ” 
ਅਤੇ 18ਵੀ” ਸਦੀ ਦੇ ਪੰਜਾਬ ਵਿਚ ਸੂਫ਼ੀ ਫਕੀਰਾਂ ਨਾਲ ਸੈਥੋਧਿਤ ਸ਼ਬਦ, ਸਾਖੀਆਂ, ਬਾਣੀ 
ਤੇ ਬਚਨ ਆਦਿ ਲੌਕ ਧਾਰਾ ਦੀ ਭਾਵਨਾ ਹੇਠ ਇਸ ਗੌਸ਼ਟਿ ਵਿਚ ਸ਼ਾਮਲ ਹੋਏ ਹਨ ਜਿਵੇ 
ਸੂਫੀ ਪੀਰ ਅਬਦਅਲ-ਕਾਦਿਰ ਜਲਾਨੀ, ਸ਼ਮਸ਼ ਅਲਦੀਨ _ਤਬਰੇਜ਼ੀ, ਫਨੀਦ ਅਲ ਦੀਨ 
ਮਸੂਦ ਗੈਜਿ-ਸ਼ਕਰ, ਬਹਾਉਅਲਦੀਨ ਜ਼ਕਰੀਆ ਮੁਲਤਾਨੀ, ਰੁਕਨਅਲ ਦੀਨ ਅਤੇ ਸ਼ੇਖ 
ਸ਼ਰਫ ਅਲਦੀਨ ਪਾਣੀਪਤ ਆਦਿ _।! “ਤੀਹ ਸਪਾਰੇ” _(ਸੀਹਰਫ਼ੀ) ਹਾਜਰਨਾਮਾ” 
'ਪਾਕਨਾਮਾ` “ਨਸੀਹਤਨਾਮਾ” ਆਦਿ ਬਾਣੀ ਤੇ ਬਚਨ ਇਨ੍ਹਾਂ ਪੀਰਾਂ ਫਤੀਰਾਂ ਨਾਲ ਜੁੜਿਆ 
ਹੋਇਆ ਸਾਹਿਤ ਹੈ ਜੋ ਇਸ ਗੋਸ਼ਟਿ ਵਿਚ ਗੁਰੂ ਨਾਨਕ ਦੇ ਨਾਂ ਨਾਲ ਜੁੜ ਗਿਆ ਹੈ । ਇਸੇ 
ਪ੍ਰਕਾਰ ਨਾਥ ਸੰਪ੍ਰਦਾਇ ਨਾਲ ਸੈਬੰਧਿਤ ਬਾਣੀ ਵਿਚੋ ਅਨੇਕਾਂ ਸ਼ਬਦ 'ਮਦੀਨੇ ਦੀ ਗੋਸ਼ਟਿ” 
ਵਿਚ ਗੁਰੂ ਨਾਨਕ ਨਾਮ ਉਤੇ ਆੰਕਿਤ ਕੀਤੇ ਗਏ ਮਿਲਦੇ ਹਨ । ਸਮੇ” ਸਮੇ“ ਹੋਰ ਵਾਧੂ 
“ਕਚੀ ਬਾਣੀ' ਜਿਹੜੀ ਗੁਰੂ ਨਾਨਕ ਨਾਮ ਦੇ ਨਾਲ ਸੰਬੋਧਿਤ ਕਰਕੇ ਲਿਖੀ ਜਾਂਦੀ ਰਹੀ 
ਗੋਸ਼ਟਿਕਾਰ ਉਸ ਨੂੰ ਸ਼ਾਮਲ ਕਰਦਾ ਹੈ । 'ਜਿਤ ਦਰ ਲਖ ਮੁਹੈਮਦਾ', 'ਤਿਲੰਗ ਦੀ ਵਾਰ”, 
“ਰਾਗਮਾਲਾ” ਦੇ ਕੁਝ ਅੰਸ਼ ਲੋਕ ਸਾਹਿਤ ਦੇ ਪ੍ਰਭਾਵ ਵਜੋ” ਪ੍ਰਤੀਕਮਾਨ ਹੁੰਦੇ ਹੋਏ ਇਸ 
ਗੋਸ਼ਟਿ ਵਿਚ ਉਪਸਥਿਤ ਹਨ । 
ਨਿਰੈਤਰ ਵਿਕਾਸ ਪ੍ਰਵਾਹ 

ਇਸ ਗੌਸ਼ਟਿ ਦਾ ਵਿਕਾਸ ਪ੍ਰਵਾਹ ਕਿਸੇ ਇਕ ਮੰਜ਼ਿਲ ਤੈ ਨਹੀਂ ਰੁਕ ਸਕਿਆ । 
ਹਰ ਨਕਲਕਾਰ ਨੇ ਇਸ ਦੇ ਆਕਾਰ ਵਿਚ ਨਵੇ ਵਾਧੇ ਕਰਨ ਦੀ ਚੇਸ਼ਟਾ ਕਾਇਮ ਰਖੀ 
ਹੈ। ਜਿਵੇ” ਸ਼ੇਖ ਸ਼ਰਫ ਵਾਲੀ ਸਾਖੀ ਬਦੌਬਦੀ ਇਸ ਦਾ ਅੰਗ ਬਣ ਰਈ ਹੈ ਇਸੇ ਪ੍ਰਕਾਰ 
'ਤਿਲੰਗ ਦੀ ਵਾਰ” ਜੋ ਮੋਹਰਬਾਨ ਸੰਸਥਾ ਵਲੋ ਲਿਖੀ ਗਈ ਰਚਨਾ ਹੈ, ਇਸ ਵਿਚ ਆਣ 
ਸ਼ਾਮਲ ਹੋਈ ਹੈ । ਸਮੇ ਸਮੇ" ਸਾਮਿਅਕ ਪਰਿਸਥਿਤੀਆਂ ਤੇ ਮੈਪ੍ਰਦਾਇਕ ਤਨਾਵਾਂ ਅਧੀਨ 
ਅਨੈਕ ਵਿਵਾਦ ਪੈਦਾ ਹੁੰਦੇ ਆਏ ਜਿਨ੍ਹਾਂ ਦਾ ਸਾਹਮਣਾ ਸਿੱਖ ਮੈਪ੍ਰਦਾਇ ਨੂੰ ਕਰਨਾ ਪੈੱਦਾ 


14 ਮੱਕੇ ਮਦੀਨੇ ਦੀ ਗੌਸ਼ਟਿ 


ਰਿਹਾ, ਉਹ ਪ੍ਰਸ਼ਨ ਇਸ ਗੌਸ਼ਟਿ ਵਿਚ ਸ਼ਾਮਲ ਹੁੰਦੇ ਆਏ ਹਨ । ਵਿਸ਼ੇਸ਼ ਕਰਕੇ ਮਦੀਨੇ 
ਵਾਲੀ ਗੋਸ਼ਟਿ ਵਿਚ ਅਜਿਹੀਆਂ ਪਰਵਿਰਤੀਆਂ ਦੀ ਅਧਿਕ ਅਭਿਵਿਅਕਤੀ ਕੀਤੀ ਮਿਲਦੀ 
ਹੈ । ਹਰ ਨਵੀ ਹੱਥ-ਲਿਖਤ ਵਿਚ ਨਵੇ ਵਾਧੇ ਸ਼ਾਮਲ ਹਨ । ਉਦਾਹਰਣ ਲਈ ਵੇਖੋ ਗੁਰੂ 
ਨਾਨਕ ਦੇਵ ਯੂਨੀਵਰਸਿਟੀ ਦੀ ਹੱਥ-ਲਿਖਤ ਨੰਬਰ 782 । 


ਰਚਨਾ ਕਾਲ 
ਇਸ ਗੌਸ਼ਟਿ ਦੀ ਕੋਈ ਐਸੀ ਪ੍ਰਮਾਣਿਕ ਹੱਥ-ਲਿਖਤ ਨਹੀ" ਮਿਲਦੀ ਜਿਸ ਦੇ 
ਆਧਾਰ ਤੇ ਇਸ ਦੇ ਰਚਨਾ ਕਾਲ ਅਤੇ ਕਰਤਾ ਬਾਰੇ ਕਿਸੇ ਠੀਕ ਨਤੀਜੇ ਤੇ ਪੁਜਿਆ ਜਾਂ 
ਸਕਦਾ ਹੋਵੇ । ਅੰਦਰਲੀ/ਬਾਹਰਲੀ ਗਵਾਹੀ ਦਾ _ਅਭਾਵ ਹੋਣ ਕਾਰਣ ਇਸ ਦੇ ਰਚਨਾ 
ਕਾਲ ਬਾਰੇ ਠੀਕ ਨਿਰਣਾ ਕਰਨਾ ਕਠਿਨ ਹੈ । ਸਭ ਤੋ” ਪ੍ਰਾਚੀਨ ਅਤੇ ਸੈਮਤ ਵਾਲੀਆਂ ਜੌ 
ਹੱਥ-ਲਿਖਤਾਂ ਪ੍ਰਾਪਤ ਹਨ, ਉਨ੍ਹਾਂ ਵਿਚੋ” ਇਕ ਹੱਥ-ਲਿਖਤ ਪ੍ਰ. ਪ੍ਰੀਤਮ ਸਿੰਘ ਪਾਸ ਹੈ ਜਿਸ 
ਦਾ ਮੈਮਤ 1785 ਬਿ. ਹੈ ਪਰ ਇਹ ਮ਼ੂਲ-ਲਿਖਤ ਨਾ ਹੋਣ ਕਾਰਣ ਅਪ੍ਰਮਾਣਿਕ ਮਿਤੀ 
ਹੈ। ਇਸੇ ਪ੍ਰਕਾਰ ਭਾਸ਼ਾ ਵਿਭਾਗ ਪਟਿਆਲਾ ਵਿਖੇ ਹੱਥ-ਲਿਖਤ ਨੰਬਰ 6 ਜੋ ਕਿ ਸੈਮਤ 
1788 ਬਿ. ਦੀ ਲਿਖਤ ਹੈ, ਇਹ ਵੀ ਆਧਾਰਿਤ ਰਚਨਾ ਹੋਣ ਕਾਰਣ ਅਪ੍ਰਮਾਣਿਕ ਮਿਤੀ 
ਵਾਲੀ ਲਿਖਤ ਸਾਬਤ ਹੁੰਦੀ ਹੈ । ਇਨ੍ਹਾਂ ਹੱਥ-ਲਿਖਤਾਂ ਤੋਂ ਇਲਾਵਾ ਲਾਇਬ੍ਰਰੀਆਂ ਤੇ 
ਨਿੱਜੀ ਸੈਗ੍ਰਹਾਲਯ ਵਿਚ ਕਈ _ਮਿਤੀ-ਰਹਿਤ ਹੱਥ-ਲਿਖਤਾਂ ਪ੍ਰਾਪਤ ਹਨ ਪਰ ਉਹ ਸਾਰੀਆਂ 
ਹੀ ਲਗਭਗ _ਪਿਛਲੋਰੇ ਸਮੋ” ਦੀਆਂ ਲਿਖਤਾਂ ਸਾਬਤ ਹੁੰਦੀਆਂ ਹਨ । ਸਰਦਾਰ ਜੀ.ਬੀ. 
ਸਿੰਘ ਅਨੁਸਾਰ ਇਸ ਗੋਸ਼ਟਿ ਦੀ ਰਚਨਾ ਗੁਰੂ ਅਰਜਨ ਦੇਵ ਦੇ ਸਮੇ ਤਕ ਰੋ ਚੁੱਕੀ ਸੀ : 
ਰੌਰ ਕਿਤਨੇ ਹੀ ਫੁਟਕਲ ਸਲੋਕਾਂ ਸ਼ਬਦਾਂ ਤੌ ਇਲਾਵਾ ਦੋ ਵੱਡੇ ਆਕਾਰ 
ਦੀਆਂ ਰਚਨਾਵਾਂ ਗੁਰੂ ਅਰਜਨ ਦੇਵ ਜੀ ਦੇ ਵੇਲੇ ਤਕ ਬਣ ਚੁੱਕੀਆਂ ਸਨ । 
ਇਕ ਸੀ_'ਮੱਕੇ ਦੀ ਗੋਸ਼ਟਿ” ਅਤੇ ਦੂਜੀ 'ਪ੍ਰਾਣ-ਸੈਗਲੀ” ਦਾ ਕੁਝ ਹਿੱਸਾ 
ਹੋਰ ਨਾਵਾਂ ਹੇਠ । ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ 'ਜੁਗਾਵਲੀ” ਲਿਖੀ 
ਗਈ, ਅਤੇ ਉਸ ਤੋ" ਪਿਛੋ” ਅਜਿਤੇ ਰੋਧਾਵੇ ਦੀ ਗੋਸ਼ਟਿ 'ਗਿਆਨ ਸਰੋਦਯ” 
ਆਦਿ ।...... ਕੇ 
ਸਰਦਾਰ ਜੀ. ਬੀ. ਸਿੰਘ ਅਨੁਸਾਰ ਗੁਰੂ ਅਰਜਨ ਦੇਵ ਅਤੇ ਗੁਰੂ ਹਰਿਗੋਬਿੰਦ ਸਾਹਿਬ 
ਤਕ ਬਹੁਤ ਸਾਰੀਆਂ ਵਾਧੂ ਬਾਣੀਆਂ ਰਚੀਆਂ ਜਾ ਚੁੱਕੀਆਂ ਸਨ ਜਿਨ੍ਹਾਂ ਵਿਚੋ ਕੁਝ ਇਕ ਦਾ 
ਵੇਰਵਾ ਉਪਰ ਦਿੱਤਾ ਹੈ । ਮੱਕੇ ਦੀ ਗੋਸ਼ਟਿ" ਵੀ ਹੋੱਦ ਵਿਚ ਆ ਚੁੱਕੀ ਸੀ । ਜੀ. ਬੀ. 


ਸਿੰਘ ਦੇ ਵਿਚਾਰਾਂ ਨੂੰ ਅਧਿਕ ਸਪੱਸ਼ਟ ਕਰਨ ਹਿਤ ਵਿਚਾਰ ਕਰਨ ਦੀ ਲੋੜ ਹੈ । ਇਹ 
ਅਟਾ-ਸਟਾ ਤੋ ਅਨੁਮਾਨਿਤ ਨਿਰਣੇ ਹੈ । 

ਇਸ ਗੋਸ਼ਟਿ ਵਿਚ ਗੁਰਬਾਣੀ ਦੀ ਵਰਤੋ ਵੀ ਕੀਤੀ ਮਿਲਦੀ ਹੈ । ਵਿਚਾਰਾਂ ਦੀ 
ਆਧਾਰ ਭੂਮੀ ਅਧਿਕ ਗੁਰਬਾਣੀ ਹੀ ਹੈ । ਆਦਿ ਗ੍ਰੰਥ” ਦੇ ਮੈਕਲਨ ਵਿਚ ਵਰਤੀ ਵਿਧੀ 
ਅਨੁਸਾਰ ਗੋਸ਼ਟਿ ਕਰਤਾ ਗੌਸ਼ਟਿ ਦੇ ਆਰੈਭ ਵਿਚ ਸਿਰਲੇਖ ਦੇਣ ਸਮੇ ਰਾਗਾਂ ਦੇ ਨਾਲ 
ਹਲਾ” ਸ਼ਬਦ ਦੀ ਵਰਤੋਂ ਕਰਦਾ ਹੈ । 'ਆਦਿ ਗ੍ਰੰਥ” ਵਾਂਗ ਹੀ ਇਸ ਗੋਸ਼ਟਿ ਨੂੰ ਵਿਸ਼ੇਸ਼ 
ਧੁਨੀ ਉਪਰ ਗਾਉਣ ਦਾ ਆਦੇਸ਼ ਕਰਦਾ ਹੈ । ਆਦਿ ਗ੍ਰੰਥ ਵਿਚ ਸ਼ਾਮਲ ਬਾਬਾ ਫ਼ਰੀਦ 


ਮੁੱਢਲੀ ਜਾਣ-ਪਛਾਣ 15 


ਦੀ ਬਾਣੀ ਨੂੰ ਹਵਾਲੇ ਰੂਪ ਵਿਚ ਵਰਤਦਾ ਹੈ । ਗੁਰਬਾਣੀ ਦੀ ਸ਼ੈਲੀ, ਸ਼ਬਦਾਵਲੀ ਅਤੇ 
ਸ਼ਬਦਾਂ ਦੇ ਪ੍ਰਯੋਗ ਤੋ ਵੀ ਸਪੱਸ਼ਟ ਹੈ ਕਿ ਗੋਸ਼ਟਿਕਾਰ ਆਦਿ ਗ੍ਰੰਥ” ਤੋਂ ਪੂਰੀ ਤਰ੍ਹਾਂ 
ਪ੍ਰਭਾਵਿਤ ਹੈ । ਇਸ ਪ੍ਰਕਾਰ ਗੌਸ਼ਟਿ ਦਾ ਰਚਨਾ-ਕਾਲ 'ਆਦਿ ਗ੍ਰੰਥ” ਦੇ ਸੈਕਲਨ (1604- 
ਈ.) ਦੇ ਪਿਛੋ' ਦਾ ਬਣਦਾ ਹੈ। 'ਆਦਿ ਗ੍ਰੰਥ' ਵਿਚ ਵਾਧੂ ਬਾਣੀਆਂ “ਹਕੀਕਤ ਰਾਹ 
ਮੁਕਾਮ ਰਾਜੇ ਸ਼ਿਵਨਾਭ ਕੀ”, 'ਜਿਤ ਦਰਿ ਲਖ ਮੁਹੈਮਦਾ”, “ਰਤਨ ਮਾਲਾ”, “ਰਾਗ ਮਾਲਾ”, 
“'ਬਾਇ ਆਤਸਿ ਆਬਿ”, “ਨਸੀਹਤ ਨਾਮਾ”, ਅਤੇ “ਹਾਜਰ ਨਾਮਾ” ਆਦਿ ਬਾਣੀਆਂ ਸ਼ਾਮਲ 
ਕੀਤੇ ਜਾਣ ਦਾ ਸਮਾਂ ਤਕਰੀਬਨ ਸਤਾਰ੍ਹਵੀ' ਸਦੀ ਦਾ ਪਿਛਲੇਰਾ ਅੱਧ ਮੰਨਿਆ ਜਾਂਦਾ 
ਹੈ 1% ਇਨ੍ਹਾਂ ਰਚਨਾਵਾਂ ਵਿਚੋ “ਨਸੀਹਤ ਨਾਮਾ”, “ਹਾਜਰ ਨਾਮਾ”, “ਰਾਗ ਮਾਲਾ” ਅਤੇ 
“ਜਿਤ ਦਰਿ ਲਖ ਮ੍ਹੈਮਦਾ” ਬਾਣੀਆਂ ਇਸ ਗੌਸ਼ਟਿ ਵਿਚ ਵੀ ਸ਼ਾਮਲ ਹਨ । ਇਸ ਤੋ” ਵੀ 
ਸਾਡੇ ਉਪਰੋਕਤ ਮਤ ਦੀ ਪੁਸ਼ਟੀ ਹੁੰਦੀ ਹੈ ਅਤੇ ਗੋਸ਼ਟਿ ਦਾ ਰਚਨਾ-ਕਾਲ 1607? ਈ. 
ਦੇ ਪਿਛੋ' ਦਾ ਹੈ । ਇਹ ਰਚਨਾਵਾਂ ਆਦਿ ਗ੍ਰੰਥ” ਵਿਚ ਸ਼ਾਮਲ ਹੋਣ ਤੋ” ਪਹਿਲਾਂ ਹੋਂਦ 
ਵਿਚ ਆ ਚੁੱਕੀਆਂ ਸਨ ਅਤੇ ਵੱਖ ਵੱਖ ਰਚਨਾਵਾਂ ਵਿਚ ਸ਼ਾਮਲ ਕੀਤੀਆਂ ਜਾ ਰਹੀਆਂ 
ਸਨ । 

ਜਿਵੇਂ ਕਿ ਅਸੀ“ ਪਹਿਲੇ ਵਿਚਾਰ ਕਰ ਆਏ ਹਾਂ ਕਿ ਇਹ ਗੋਸ਼ਟਿ ਭਾਈ ਗੁਰਦਾਸ 
ਦੀ ਪਹਿਲੀ ਵਾਰ ਦੇ ਪ੍ਰਭਾਵ ਨੂੰ ਕਬੂਲਦੀ ਹੈ । ਭਾਈ ਗੁਰਦਾਸ ਦੀ ਇਹ ਵਾਰ ਗੁਰੂ 
ਹਰਿਗੋਬਿੰਦ ਸਾਹਿਬ ਦੇ 1606 ਈ. ਵਿਚ ਗੱਦੀ ਉਪਰ ਬਿਰਾਜਮਾਨ ਹੋਣ ਤੋ” ਪਿਛੋ ਲਿਖੀ 
ਗਈ ਹੈ ।“ ਗੋਸ਼ਟਿਕਾਰ ਨੇ ਇਸ ਰਚਨਾ ਨੂੰ ਆਵੱਸ਼ਕ ਹੀ ਇਸ ਮਿਤੀ ਤੋਂ ਪਿਛੋ” 
ਪੜ੍ਹ ਕੇ ਗੋਸ਼ਟਿ ਰਚਨਾ ਦੇ ਆਧਾਰ ਵਜੋ” ਅਪਨਾਇਆ ਹੋਵੇਗਾ । 

ਗੋਸ਼ਟਿ ਦੇ ਮੂਲ ਸ੍ਰੰਤਾਂ ਬਾਰੇ ਚਰਚਾ ਕਰਦਿਆਂ ਅਸੀ” ਸਿੱਧ ਕਰ ਆਏ ਹਾਂ 
ਕਿ ਇਹ ਗੋਸ਼ਟਿ ਪੁਰਾਤਨ ਜਨਮਸਾਖੀ, ਦੀ ਪਰਵਰਤੀ ਟਚਨਾ ਹੈ । ਡਾ. ਰਤਨ ਸਿੰਘ 
ਜੱਗੀ ਅਨੁਸਾਰ ਪੁਰਾਤਨ ਜਨਮਸਾਖੀ ਦਾ ਰਚਨਾ ਕਾਲ 1588 ਈ. ਦੇ ਨੇੜੇ ਤੇੜੇ 
ਬਣਦਾ ਹੈ ।£ ਮੇਹਰਬਾਨ ਦੁਆਰਾ ਰਚਿਤ ਜਨਮਸ!ਖੀ ਦਾ ਪ੍ਰਭਾਵ ਵੀ ਇਸ ਗੋਸ਼ਟਿ ਉਪਰ 
ਅਸਰਦਾਇਕ ਹੈ, ਇਸ ਲਈ ਇਹ ਗੋਸ਼ਟਿ ਇਸ ਜਨਮਸਾਖੀ ਦੀ ਵੀ ਪਰਵਰਤੀ ਸਿੱਧ 
ਹੁੰਦੀ ਹੈ । ਬਾਲੇ ਵਾਲੀ ਜਨਮਸਾਖੀ ਵਿਚਲੇ ਕੁਝ ਤੱਥ ਤੇ ਘਟਨ'ਵਾਂ ਇਸ ਗੋਸ਼ਟਿ ਨਾਲ 
ਮੈਲ ਖਾਂਦੇ ਹਨ ਜਿਵੇ ਮਰਦਾਨੇ ਦਾ ਪਹਿਲੀ ਵਾਰ ਮੱਕੇ ਦੀ ਯਾਤਰਾ ਵਿਚ ਸਾਥ ਹੋਣਾ, 
ਕਾਅਬੇ ਵਿਚ ਰਖੇ ਪੱਥਰ ਨੂੰ ਸ਼ਿਵ ਦਾ ਲਿੰਗ ਦਸਣ ਆਦਿ । ਸ਼ੈਲੀ ਦੋਹਾਂ ਦੀ ਵੱਖ-ਵੱਖ 
ਹੈ । ਇਸ ਤੋ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਦੋਵੇ" ਕਿਰਤਾਂ ਸਮਕਾਲੀ 
ਹਨ ਜੋ ਇਕ ਦੂਜੇ ਨੂੰ ਪ੍ਰਭਾਵਿਤ ਕਰਦੀਆਂ ਹਨ । ਜੇਤਰ ਡਾ. ਸੁਰਿੰਦਰ ਸਿੰਘ ਕੋਹਲੀ 
ਦੁਆਰਾ ਸੰਪਾਦਿਤ 'ਜਨਮਸਾਖੀ ਭਾਈ ਬਾਲਾ” ਨੂੰ ਪ੍ਰਮਾਣਿਕ ਮੰਨ ਲਿਆ ਜਾਵੇ ਤਾਂ ਮੱਕੇ 
ਦੀ ਗੋਸ਼ਟਿ ਬਾਲੇ ਵਾਲੀ ਜਨਮਸਾਖੀ ਦੀ ਪੂਰਵਵਰਤੀ ਸਿੱਧ ਹੁੰਦੀ ਹੈ । ਉਸ ਵਿਚ ਮੱਕੇ 
ਦੀ ਗੋਸ਼ਟਿ ਦੇ ਸਵਤੇਤਰ ਹੋਣ ਬਾਰੇ ਸੈਕੇਤ ਹੈ : 

--.ਮੈੱਕੇ ਦੀ ਗੋਸ਼ਟਿ ਸਭ ਭਿੰਨ ਲਿਖੀ ਰੋਈ ਹੈ । ਹੋਰ ਸਭ ਹਕੀਕਤ ਗੋਸ਼ਟ 
ਦੀ ਉਸ ਵਿਚ ਹੈ। ਤਾਂ ਗੁਰੂ ਨਾਨਕ ਜੀ ਕਹਿਆ । ਮਰਦਾਨਿਆ ਹੁਣ 


ਮੱਕੇ ਮਦੀਲੇ ਦੀ ਗੌਸ਼ਟਿ 


ਕਿਧਰ ਨੂੰ ਚਲਦਾ ਹੈ ।£ 
ਇਸੇ ਪ੍ਰਕਾਰ ਦਾ ਸੈਕੇਤ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਉਪਲਬਧ ਹੈ : 
.-ਔਰ ਹੋਰ ਰੁਕਨਦੀਨ ਦੀ ਗੁਫਤ ਸੁਨੀਦ ਮਕ ਦੀ ਗੌਸ਼ਟਿ ਵਿਚ ਲਿਖੀ 

ਹੈ ਜੋ ਇਸ ਵਾਸਤੇ ਇਥੇ ਵਿਸਥਾਰ ਨਹੀ” ਕੀਤਾ 12 

ਭਾਈ ਮਨੀ ਸਿੰਘ ਦੀ ਜਨਮਸਾਖੀ ਜਿਸ ਦਾ ਪ੍ਰਸਿੱਧ ਨਾਂ “ਗਿਆਨ ਰਤਨਾਵਲੀ” 
ਹੈ, ਸਿੱਖ ਜਗਤ ਵਿਚ ਵਿਸ਼ੇਸ਼ ਮਹੱਤਤਾ ਰਖਦੀ ਹੈ । ਭਾਈ ਸਾਹਿਬ ਦੀ ਇਹ ਅੰਤਲੇ ਸਮੇ 
ਦੀ ਕਿਰਤ ਮੰਨੀ ਜਾਂਦੀ ਹੈ, ਜਦੋ" ਕਿ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੋ ਆ 
ਚੁੱਕੇ ਸਨ । ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਸਮਾਂ ਸੈਮਤ 1794 ਬਿ. (1737-38 
ਈ.) ਮੰਨਿਆ ਜਾਂਦਾ ਹੈ । ਇਸ ਸਮੇ” ਤੋ“ ਪਹਿਲਾਂ ਇਹ ਜਨਮਸਾਖੀ ਲਿਖੀ ਜਾ ਚੁੱ:) 
ਸੀ । ਇਸ ਜਨਮਸਾਖੀ ਵਿਚਲਾ ਇਹ ਹਵਾਲਾ ਵੀ ਇਸ ਗੋਸ਼ਟਿ ਨੂੰ ਭਾਈ ਮਨੀ ਸਿੰਘ 
ਵਾਲੀ ਜਨਮਸਾਖੀ ਦਾ ਪੂਰਵਵਰਤੀ ਬਣਾਉ'ਦਾ ਹੈ । 

ਸੋ ਉਪਰੋਕਤ ਵਿਚਾਰਾਂ ਤੋ ਇਹ ਸਿੱਟਾ ਨਿਕਲਦਾ ਹੈ ਕਿ ਇਸ ਗੋਸ਼ਟਿ ਦਾ ਰਚਨਾ 
ਕਾਲ ਸਤਾਰਵੀ” ਸਦੀ ਦਾ ਪਿਛਲੋਰਾ ਅੱਧ ਹੈ ਅਤੇ ਇਹ ਹਰ ਹਾਲਤ ਵਿਚ ਭਾਈ ਮਨੀ 
ਸਿੰਘ ਵਾਲੀ ਜਨਮਸਾਖੀ ਤੋ“ ਪਹਿਲਾਂ ਹੋਂਦ ਵਿਚ ਆ ਚੁੱਕੀ ਸੀ । 
ਕਰਤ੍ਿਰਿਤਵ 

ਕੌਈ ਪ੍ਰਮਾਣਿਕ ਸਬੂਤ ਨ ਮਿਲਣ ਕਾਰਣ ਕੇਵਲ ਬੋਲੀ, ਸ਼ੈਲੀ, ਸ਼ਬਦਾਵਲੀ 
ਅਤੇ ਬਾਹਰਲੀਆਂ ਪ੍ਰਾਪਤ ਗਵਾਹੀਆਂ ਦੇ ਆਧਾਰ ਤੇ ਇਸ ਦੇ ਕਰਤਾ ਬਾਰੇ ਕੋਈ ਅਨੁਮਾਨ 
ਲਗਾਇਆ ਜਾ ਸਕਦਾ ਹੈ । 

'ਗੋਸ਼ਟਿ ਮੱਕੇ ਮਦੀਨੇ ਕੀ” ਵੀ ਬਾਕੀ ਗੋਸਟਾਂ ਵਾਂਗ ਸ੍ਰੀ ਗੁਰੂ ਨਾਨਕ ਦੇਵ ਦੇ ਨਾਂ 
ਨਾਲ ਸੰਬੋਧਿਤ ਕੱਚੀ ਬਾਣੀ ਦੀ ਦੇਣ ਹੈ। ਇਸ ਦੇ ਕਰਤਿ੍‌ਤਵ ਦਾ ਸੈਥੋਧ ਗੁਰੂ ਨਾਨਕ 
ਦੇਵ ਨਾਲ ਜੋੜਿਆ ਜਾਂਦਾ ਹੈ, ਪਰੋਤ੍ਰ ਇਹ ਗੱਲ ਦਰੁਸਤ ਨਹੀ” ਹੈ। ਇਸ ਦੀ ਪੁਸ਼ਟੀ 
ਅਹਾਨ ਕੋਸ਼' ਵਿਚ ਇਸ ਗੋਸ਼ਟਿ ਪ੍ਰਤੀ ਦਰਜ ਹਵਾਲੇ ਤੋ ਭਲੀ ਪ੍ਰਕਾਰ ਹੋ ਜਾਂਦੀ ਹੈ । 
ਅਹਾਨ ਕੋਸ਼” ਵਿਚ ਇਸ ਗੌਸ਼ਟਿ ਬਾਰੇ ਹਵਾਲਾ ਇਸ ਪ੍ਰਕਾਰ ਹੈ : 

“ਇਹ ਗੋਸ਼ਟਿ ਜਿਸ ਦਾ ਨਾਮ 'ਪਾਕਨਾਮਾ” ਭੀ ਹੈ, ਕਿਸੇ ਸਿੱਖ ਨੇ ਆਲਮ ਕਵੀ 
ਦੀ ਰਾਗਮਾਲਾ ਬਣਨ ਤੋਂ ਪਿਛੋਂ ਰਚੀ ਹੈ, ਕਿਉ'ਕਿ ਇਸ ਵਿਚ ਹੋਰ ਸੰਗੀਤਾਂ ਨਾਲ਼ੋਂ 
ਭਿੰਨ ਆਲਮ ਦੇ ਕ੍ਰਮ ਅਨੁਸਾਰ ਛੀ ਰਾਗਨੀਆਂ ਲਿਖੀਆਂ _ਹਨ । ਇਸ ਦਾ ਕਰਤਾ 
ਇਸਲਾਮ-ਮਤ ਦਾ ਭੀ ਕੁਝ ਗਯਾਤਾ ਪ੍ਰਤੀਤ ਹੁੰਦਾ ਹੈ, ਕਿਉ'ਕਿ ਉਸ ਨੇ ਸ਼ੈਤਾਨ ਦਾ 
ਅਗਨਿ ਤਤ ਤੋ ਬਣਨਾ, ਫਰਿਸ਼ਤੇ ਦੀ ਤੁਰ੍ਹੀ ਸੁਣਨਾ ਤੇ ਕਬਰਾਂ ਵਿਚੋ ਮੁਰਦਿਆਂ ਦਾ 
ਉਠਣਾ, ਅਰ ਆਖਰੀ ਦਿਨ ਦਾ ਖੁਦਾਈ ਫੈਸਲਾ ਹੋਣਾ ਆਦਿ ਪ੍ਰਸੈਗ ਲਿਖੋ ਹਨ । 

ਇਸ ਗ੍ਰੰਥ ਦੇ ਕਵੀ ਨੇ ਕਲਪਿਤ ਕਹਾਣੀਆਂ ਭੀ ਘੜੀਆਂ ਹਨ, ਜਿਵੇ“ ਮੁਸਲਮਾਨ 
ਸੂਰ ਇਸ ਲਈ ਨਹੀ” ਖਾਂਦੇ ਕਿ ਭਗਵਾਨ ਨੇ ਵਰਾਹ ਰੂਪ ਧਾਰਿਆ ਸੀ, ਮੱਕਾ ਸ਼ਿਵਲਿੰਗ 
ਮੰਦਿਰ ਹੈ । ਰਾਜਾ ਸਾਲਿਵਾਹਨ ਨੇ ਸਿਆਲਕੋਟ ਰਚਨ ਵੇਲੇ ਇਕ ਤੁਰਕ ਕਿਲੇ ਦੀ ਨਿਉ” 
ਹੇਠ ਦਿੱਤਾ ਸੀ, ਇਸ ਕਰਕੇ ਭਾਰਤ ਪਰ ਮੁਸਲਮਾਨਾਂ ਨੇ ਹਮਲੇ ਕੀਤੇ ਆਦਿਕ | 


ਮੁੱਢਲੀ ਜਾਣ-ਪਛਾਣ 17 


ਇਸ ਦੀ ਰਚਨਾ ਸਤਿਗੁਰੂ ਨਾਨਕ ਦੇਵ ਦੀ ਬਾਣੀ ਨਾਲ ਨਹੀ" ਮਿਲਦੀ ।£੧ 
ਘਹਾਨ ਕੋਸ਼ ਅਨੁਸਾਰ ਇਹ ਗੌਸ਼ਟਿ ਗੁਰੂ ਕਿਰਤ ਨਹੀਂ” ਅਤੇ ਕਿਸੇ ਸਿੱਖ ਦੀ 
ਰਚਨਾ ਹੈ, ਜੋ ਇਸਲਾਮਕ ਮਤ ਦਾ ਚੰਗਾ ਜਾਣੂ ਸੀ । 'ਮਹਾਨ ਕੋਸ਼” ਵਿਚਲੇ ਇਨ੍ਹਾਂ 
ਵਿਚਾਰਾਂ ਦੀ ਪ੍ਰੋੜ੍ਹਤਾ ਅਤੇ ਸਪੱਸ਼ਟਤਾ ਵਾਸਤੇ ਇਸ ਗੋਸ਼ਟਿ ਦੇ ਡ੍ਰੰਘ ਅਧਿਐਨ ਵਿਚ 
ਉਤਰਨ ਦੀ ਲੋੜ ਹੈ । 
ਗੁਰਬਾਣੀ ਵਿਚ ਰਲਾ ਪੈਣਾ ਗੁਰੂ ਸਾਹਿਬਾਂ ਦੇ ਸਮੈ” ਤੋ ਹੀ ਪ੍ਰਚੱਲਿਤ ਹੋ ਚੁੱਕਾ 
ਸੀ । ਨਾਨਕ” ਛਾਪ ਤੇ ਕੱਚੀ ਬਾਣੀ ਰਚੀ ਜਾਣੀ ਆਰੋਭ ਹੋ_ ਚੁੱਕੀ ਸੀ । ਇਸੇ ਵਾਸਤੇ 
ਗੁਰੂ ਅਮਰਦਾਸ ਜੀ ਨੂੰ ਅਨੰਦੁ ਸਾਹਿਬ” ਵਿਚ ਸੂਚਨਾ ਵਜੋਂ” ਸਿੱਖਾਂ ਨੂੰ ਤਾੜਨਾ ਕਰਨੀ 
ਪਈ ।% ਗੁਰੂ ਅਰਜਨ ਦੋਵ ਦੇ ਸਮੇ ਤਕ ਕੱਚੀ ਰਚਨਾ ਇਨੀ ਮਾਤਰਾ ਵਿਚ ਹੋ ਚੁਕੀ 
ਸੀ ਕਿ ਅਸਲ ਤੇ ਨਕਲ ਵਿਚਕਾਰ ਨਿਖੇੜਾ ਕਰਨਾ ਔਖਾ ਹੋ ਗਿਆ ਸੀ । ਜੀ.ਬੀ. ਸਿੰਘ 
ਅਨੁਸਾਰ : 
“ਗੁਰੂ ਬਾਣੀ ਦੇ ਨਾਮ ਪੁਰ ਬਾਣੀ ਰਚਨੀ ਤਾਂ ਸਾਧਾਂ ਫਕੀਰਾਂ ਨੇ ਉਹਨਾਂ ਦੇ 
ਵੇਲੇ ਹੀ, ਸ਼ੁਰੂ ਕਰ ਦਿੱਤੀ ਸੀ_ਅਤੇ ਗੁਰੂ ਅਰਜਨ ਦੇਵ ਜੀ ਦੇ ਵੇਲੇ 
ਤੱਕ, ਪੌਣੀ ਸਦੀ ਹੋਰ ਏਸੇ ਠੱਗੀ ਵਿਚ ਲੰਘ ਚੁੱਕੀ ਸੀ । ਜੇਕਰ 'ਗੋਸ਼ਟਾਂ', 
ਸਾਖੀਆਂ ਆਦਿ ਤੋ ਜਾਂਚ ਕਰੀਏ, ਤਦ ਇਹ ਨਕਲੀ ਬਾਣੀ ਲਗਭਗ 
ਉਤਨੀ ਕੁ ਹੀ ਬਣ ਚੁੱਕੀ ਸੀ ਜਿੰਨੀ ਕੁ ਕਿ ਖੁਦ ਗੁਰੂ ਸਾਹਿਬ ਦੀ ਆਪਣੀ 
ਰਚੀ “ਅਸਲੀ ਬਾਣੀ? ।2 
ਇਸ ਤੋਂ' ਸਪੱਸ਼ਟ ਹੈ ਕਿ ਗੁਰੂ ਅਰਜਨ ਦੇਵ ਦੇ ਸਮੇ" ਗੋਸ਼ਟਾਂ ਆਦਿ ਲਿਖਣ ਦੀ ਪ੍ਰਥਾ 
ਕਾਇਮ ਹੋ ਚੁੱਕੀ ਸੀ । 
ਗੁਰੂ ਇਤਿਹਾਸ ਵਿਚ ਪ੍ਰਿਥੀ ਚੈਦ ਦੀ ਵਿਰੋਂਧਤਾ ਪ੍ਰਸਿੱਧ ਹੈ । ਗੁਰੂ ਰਾਮਦਾਸ ਸਾਹਿਬ 
ਵਲੋ" ਇਸ ਨੂੰ “ਜਣਾ?” ਸ਼ਬਦ ਨਾਲ ਸੈਬੋਧਨ ਕਰਨਾ ਇਸ _ਦੀ ਹੀਣਤਾ ਭਰੀ ਤੇ ਵਿਰੋਧੀ 
ਕੁਟਿਲ ਨੀਤੀਆਂ ਦਾ ਪ੍ਰਤੀਕ ਹੈ । ਗੁਰਗੱਦੀ ਹਾਸਲ ਕਰਨ ਵਾਸਤੇ ਵਿਰੋਧਤਾ ਕਰਨੀ ਅਤੇ 
ਆਪਣਾ ਹਲਵਾ ਮੰਡਾ ਚਲਾਉਣ ਖਾਤਰ ਇਸ ਸੰਪ੍ਰਦਾਇ ਦੇ ਵਿਦਵਾਨਾਂ ਨੇ ਨਕਲੀ ਬਾਣੀ 
ਲਿਖਣੀ ਸ਼ੁਰੂ ਕੀਤੀ । ਇਸ ਕਾਰਜ ਵਿਚ ਪ੍ਰਿਥੀ ਚੈਦ ਦਾ ਪੁੱਤਰ ਮਿਹਰਬਾਨ ਜੌ ਇਕ 
ਚੰਗਾ ਸਾਹਿੱਤਕਾਰ ਸੀ, ਨੇ ਕਾਫੀ ਹਿੱਸਾ ਲਿਆ । “ਨਾਨਕ” ਛਾਪ ਤੇ ਇਸ ਨੇ ਬਹੁਤ ਸਾਰੀ 
ਕੱਚੀ ਬਾਣੀ ਲਿਖੀ । ਮਿਹਰਬਾਨ ਨੇ ਹੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਦੀ ਗੋਸ਼ਟਿ 
ਰੂਪ ਜਨਮਸਾਖੀ ਲਿਖੀ । ਇਸ ਜਨਮਸਾਖੀ ਵਿਚ ਗੋਸ਼ਟਾਂ ਦੇ ਅਖੀਰ ਵਿਚ ਬਾਣੀ ਦੀਆਂ 
ਤੁਕਾਂ ਵੀ ਆਉਦੀਆਂ ਹਨ ਜਿਨ੍ਹਾਂ ਵਿਚ 'ਨਾਨਕ” ਛਾਪ ਦੀ ਵਰਤੋ” ਕੀਤੀ ਗਈ ਹੈ । 
ਮਿਹਰਬਾਨ ਤੋ ਬਾਅਦ ਇਸ ਦੇ ਪੁੱਤਰ ਹਰਿ ਜੀ ਨੇ ਇਸ ਪ੍ਰਥਾ ਨੂੰ ਜਾਰੀ ਰਖਿਆ । 
ਇਨ੍ਹਾਂ ਦੋਹਾਂ ਪਿਉ ਪੁੱਤਰਾਂ ਨੇ ਬਹੁਤ ਸਾਰਾ ਸਾਹਿੱਤ ਲਿਖਿਆ ਤੇ ਲਿਖਵਾਇਆ । ਮਹਲਾ 
7 ਅਤੇ ਮਹਲਾ 8 ਦੇ ਸਿਰਲੇਖ ਹੇਠਾਂ ਬਹੁਤ ਸਾਰੀ ਨਕਲੀ ਬਾਣੀ ਰਚੀ । ਹਰਿ ਜੀ ਦੀ 
ਰਚਨਾ 'ਗੌਸਟਾਂ ਗੁਰੂ ਮਿਹਰਬਾਨ ਜੀ ਕੀਆਂ” ਪ੍ਰਸਿੱਧ ਹਨ । ਇਸ ਤੋ ਇਲਾਵਾ ਇਸ 
ਸੈਪ੍ਰਦਾਇ ਵਲੋਂ” ਬਹੁਤ ਸਾਰਾ ਸਾਹਿੱਤ ਲਿਖਿਆ ਮਿਲਦਾ ਹੈ । ਗੋਸ਼ਟਾਂ ਅਤੇ ਪਰਮਾਰਥ 


18 ਮੱਕੇ ਮਦੀਨੇ ਦੀ ਗੋਸਟਿ 
ਲਿਖਣ ਦੀ ਪਹਿਲ ਵੀ ਇਨ੍ਹਾਂ ਵਲੋ ਹੋਈ । ਡਾ. ਰਤਨ ਸਿੰਘ ਜੱਗੀ ਨੇ ਸੋਢੀ ਮਿਹਰਬਾਨ 
ਅਤੇ ਹਰਿ ਜੀ ਦੀਆਂ ਰਚਨਾਵਾਂ ਬਾਰੇ ਵਰਣਨ ਕਰਦਿਆਂ ਜਨਮਸਾਖੀ_ਤੋ ਇਲਾਵਾ ਹੌਰ 
ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਹੈ : 

“ਇਨ੍ਹਾਂ ਦੋਹਾਂ ਦੇ ਨਾਂ ਨਾਲ ਪ੍ਰਚੱਲਿਤ ਕੁਝ ਸਾਹਿੱਤ ਇਹ ਹੈ : ਸੁਖਮਨੀ, ਸਹੰਜੁਨਾਮਾ, 

ਗੋਸ਼ਟਾਂ ਮਿਹਰਬਾਨ ਦੀਆਂ, ਜਪੁ-ਪਰਮਾਰਥ, ਰਾਮਕਲੀ ਓਅੰਕਾਰ ਵੱਡਾ, ਆਦਿ 

ਰਮਾਇਣ, ਮਹਾਂਭਾਰਤ, ਵਾਰ ਤਿਲੌਗ ਕੀ, ਗੋਸ਼ਟਿ ਮੱਕੇ ਦੀ, ਵਾਰ ਪੀਰਾਂ ਦੀ, ਵਾਰ 

ਸੋਰਠਿ ਕੀ ਆਦਿ ।”3 

ਇਨ੍ਹਾਂ ਰਚਨਾਵਾਂ ਵਿਚੋ“ 'ਤਿਲੰਗ ਦੀ ਵਾਰ”, 'ਘੀਰਾਂ ਦੀ ਵਾਰ, ਮਾਲ ਕੌੱਸ ਦੀ 
ਵਾਰ”, ਰਚਨਾਵਾਂ ਵੱਖਰੇ ਰੂਪ ਵਿਚ ਮਹਲਾ 7 ਤੇ 8 ਦੇ ਸਿਰਲੇਖ ਵਿਚ ਲਿਖੀਆਂ ਮਿਲ= 
ਦੀਆਂ ਹਨ । ਇਹ ਰਚਨਾਵਾਂ ਪ੍ਰਾਣ ਸੈਗਲੀ ਦੇ ਪਿਛਲੇ ਹਿੱਸੇ ਵਿਚ ਵੀ ਸ਼ਾਮਿਲ ਕੀਤੀਆਂ 
ਮਿਲਦੀਆਂ ਹਨ ।? ਮੱਕੇ ਮਦੀਨੇ ਦੀ ਗੋਸ਼ਟਿ ਵਿਚ ਵੀ ਤਿਲੰਗ ਦੀ ਵਾਰ ਸ਼ਾਮਿਲ ਕੀਤੀ 
ਗਈ ਹੈ । ਇਸ ਤੋ ਸਿੱਟਾ ਨਿਕਲਦਾ ਹੈ ਕਿ ਇਸ ਸੰਪ੍ਰਦਾਇ ਵਲੋਂ' ਪ੍ਰਾਣ ਸੈਗਲੀ ਅਤੇ 
ਮੱਕੇ ਮਦੀਨੇ ਦੀ ਗੋਸ਼ਟਿ ਨੂੰ ਆਵੱਸ਼ਕ ਹੀ ਸੋਧਿਆ ਜਾਂ ਸੈਵਾਰਿਆ ਜਾਂ ਲਿਖਿਆ ਹੈ । 

ਡਾ. ਪਿਆਰ ਸਿੰਘ ਨੇ ਆਦਿ ਸਾਖੀਆਂ ਜਨਮ ਸਾਖੀ ਦੀ ਭੂਮਿਕਾ ਵਿਚ ਹਰਿ ਜੀ 
ਰਚਿਤ 'ਗੌਸ਼ਟਿ ਸ੍ਰੀ ਸਤਿਗੁਰੂ ਮਿਹਰਬਾਨ ਜੀ ਕੀ” ਹੱਥ-ਲਿਖਤ ਦਾ ਵਿਸਥਾਰ ਪੂਰਵਕ 
ਹਵਾਲਾ ਦੇ ਕੇ ਸਿੱਧ ਕੀਤਾ ਹੈ ਕਿ ਪ੍ਰਿਥੀ ਚੈਦ ਸੰਪ੍ਰਦਾਇ ਵਲੋਂ ਗੋਸ਼ਟੀਆਂ ਪੜ੍ਹਨ, ਲਿਖਣ 
ਤੇ ਲਿਖਵਾਉਣ, ਪ੍ਰਾਚੀਨ ਗੋਸ਼ਟਾਂ ਨੂੰ ਸੋਧਣ ਤੇ ਸੈਵਾਰਨ ਦਾ ਕਾਰਜ ਵਿਸ਼ੇਸ਼ ਰੂਪ ਵਿਚ ਪ੍ਰਿਥੀ 
ਚੈਦ ਦੇ ਸਮੇ” ਤੋਂ ਹੀ ਆਰੋਭ ਹੋ ਚੁੱਕਾ ਸੀ, ਅਤੇ ਇਹ ਕਾਰਜ ਮਿਹਰਬਾਨ ਤੇ ਹਰਿ ਜੀ 
ਦੇ ਸਮੇ" ਤੋਂ ਬਾਅਦ ਤਕ ਦਲਦਾ ਰਿਹਾ ।% 'ਗੋਸ਼ਟਿ ਮੱਕੇ ਮਦੀਨੇ ਕੀ” ਦੇ ਰਚਨਾ ਕਾਲ 
ਬਾਰੇ ਚਰਚਾ ਕਰਦਿਆਂ ਅਸੀ" ਇਸ ਦਾ ਰਚਨਾ-ਕਾਲ ਸਤਾਰ੍ਹਵੀ" ਸਦੀ ਦਾ ਪਿਛਲੇਰਾ 
ਅੱਧ ਮੰਨਿਆ ਹੈ । ਇਹ ਸਮਾਂ ਮਿਹਰਬਾਨ ਤੇ ਹਰਿ ਜੀ ਦੇ ਸਮੇ ਨਾਲ ਮੇਲ ਖਾਂਦਾ ਹੈ । 
ਨਿਸ਼ਚੇ ਹੀ ਇਹ ਸਪੱਸ਼ਟ ਹੁੰਦਾ ਹੈ ਕਿ ਇਸ ਗੋਸ਼ਟਿ ਦੇ ਕਰਤਿ੍‌ਤਵ ਦਾ ਸੈਥੋਧ ਕਿਸੇ ਨਾ 
ਕਿਸੇ ਰੂਪ ਵਿਚ ਇਸ ਸੋਪ੍ਰਦਾਇ ਦੇ ਕਿਸੇ ਵਿਅਕਤੀ ਨਾਲ ਹੈ । 

ਭਾਸ਼ਾ, ਸ਼ੈਲੀ ਅਤੇ ਵਸਤ੍ਰ-ਵਿਧਾਨ ਦੀ ਤਕਨੀਕ ਤੋ ਵੀ ਇਹ ਰਚਨਾ ਮਿਹਰਬਾਨ 
ਟਕਸਾਲ ਦੀ ਸਿਰਜੀ ਹੋਈ ਲਗਦੀ ਹੈ । ਤੁਰ-ਬੈਦੀ ਅਤੇ “ਨਾਨਕ” ਛਾਪ ਹੇਠ ਜੋ ਬਾਣੀ 
ਇਸ ਗੌਸ਼ਟਿ ਵਿਚ ਰਚੀ ਗਈ ਹੈ, ਉਸ ਦਾ ਮੇਲ ਮਿਹਰਬਾਨ ਅਤੇ ਸੰਪ੍ਰਦਾਇ ਵਲੋ ਲਿਖੀਆਂ 
ਰਚਨਾਵਾਂ ਵਿਚ ਮਿਲਦੇ ਅਤੇ ਗੁਰੂ ਨਾਨਕ ਦੇ ਨਾਂ ਨਾਲ ਪ੍ਰਸਿੱਧ ਕੀਤੇ ਅਪ੍ਰਮਾਣਿਕ ਬਾਣੀ 
ਦੇ ਅਵਤਰਣਾਂ ਨਾਲ ਦੂਰ ਤਕ ਦੀ ਸਮਾਨਤਾ ਹੈ ।” ਗੋਸ਼ਟਿ ਵਿਚ ਵਾਰਤਕ ਅੰਜ਼ ਵਿਚ 
ਦਿੱਤੀ ਸਾਖੀ ਵਿਚ ਮਿਹਰਬਾਨ ਵਾਂਗ ਗੁਰਬਾਣੀ ਦੇ ਸ਼ਬਦ ਦਾ ਪਰਮਾਰਥ ਪੇਸ਼ ਕੀਤਾ ਗਿਆ 
ਹੈ । ਇਹ ਸਭ ਗੱਲਾਂ ਮਿਲ ਕੇ ਇਸ ਗੋਸ਼ਟਿ ਨੂੰ ਮਿਹਰਬਾਨ ਸੰਪ੍ਰਦਾਇ ਦੀ ਕਿਰਤ ਸਿੱਧ 
ਕਰਦੀਆਂ ਹਨ । 


ਗੋਸ਼ਟਿ ਦਾ ਇਤਿਹਾਸਕ ਪੱਖ 
ਇਤਿਹਾਸਕ ਪੱਖ ਤੋਂ ਇਸ ਗੋਸ਼ਟਿ ਵਿਚਲੇ ਵਿਵਰਣ ਨੂੰ ਪ੍ਰਮਾਣਿਕ ਨਹੀਂ ਮੰਨਿਆ 


ਮੁੱਢਲੀ ਜਾਣ-ਪਛਾਣ 19 


ਜਾ ਸਕਦਾ । ਅਹਾਨ ਕੌਸ਼` ਵਿਚ ਦਰਜ ਹਵਾਲੇ ਅਨੁਸਾਰ ਇਸ ਵਿਚ ਵਧੇਰੇ ਮਨੋ-ਕਲਪਿਤ 
ਖਿਆਲਾਂ ਦੀ ਭਰਤੀ ਹੈ । ਕਈ ਇਤਿਹਾਸਕ ਅਤੇ ਪੌਰਾਣਿਕ ਕਥਾਵਾਂ ਨੂੰ ਜਾਣ ਬੁਝ ਕੇ 
ਤਰੌੜ ਮਰੋੜ ਕੇ ਪ੍ਰਸਤੁਤ ਕੀਤਾ ਹੈ । 

ਜਨਮਸਾਖੀਆਂ ਅਤੇ ਗੋਸ਼ਟਾਂ ਆਦਿ ਦੇ ਬਿਰਤਾਂਤ ਦੀ ਕਲਪਨਾ ਹੇਠ ਕੋਈ ਡੂੰਘਾ 
ਸਾਮਿਅਕ ਸਿੱਧਾਂਤ ਕਾਰਜਵੌਤ ਹੋ ਕੇ ਵਿਚਰਦਾ ਰਿਹਾ ਹੈ । ਇਹ ਸਾਹਿੱਤ ਆਪਣੀ ਤੱਤ- 
ਕਾਲੀਨ ਵਾਸਤਵਿਕਤਾ ਨਾਲ ਅਪ੍ਰੋਖ ਰੂਪ ਵਿਚ ਜੂਝਦਾ ਹੈ । ਸਾਮਿਅਕ ਸਮਾਜਿਕ ਤੇ 
ਸੈਪ੍ਰਦਾਇਕ ਤਣ'ਉ ਅਧਿਆਤਮਕਤਾ ਦੇ ਪਰਦੇ ਹੇਠ ਇਸ ਦੇ ਯਥਾਰਥ ਵਿਚ ਸਿਰ ਲੁਕਾਈ 
ਬੈਠੇ ਹਨ । 

ਗੋਸਟਿ ਵਿਚ 17ਵੀ' ਸਦੀ ਦੇ ਸਿੱਖ ਸਮਾਜ ਦੇ ਵਿਸ਼ਵਾਸ ਨਾਲ ਸੈਬੈਧਿਤ ਪ੍ਰਬਲ 
ਭਾਵਨਾਵਾਂ ਦਾ ਇਤਿਹਾਸ ਹੈ । ਗੁਰੂ ਨਾਨਕ ਨਾਂ ਨਾਲ ਮਿਥ ਸਿਰਜੀ ਗਈ ਹੈ । ਇਸ 
ਮਿਥ ਦਾ ਕੇ'ਦਰੀ ਨੁਕਤਾ “ਨਾਨਕ ਪੰਥ ਦੀ ਇਸਲਾਮ ਉਪਰ ਦਿਗ-ਵਿਜੈ” ਹੈ । ਹਰ ਨਵੇ” 
ਧਰਮ ਦੀ ਫਿਤਰਤ ਹੈ ਕਿ ਉਹ ਸਮਕਾਲੀਨ ਧਰਮਾਂ ਨੂੰ ਨਿਕਾਰੇ ਬਿਨਾ ਆਪਣੀ ਹੋ'ਦ 
ਸਥਾਪਿਤ ਕਰਨ ਤੋਂ' ਅਸਮਰਥ ਹੁੰਦਾ ਹੈ। ਇਸ ਪ੍ਰਕਾਰ ਇਸ ਗੋਸ਼ਟਿ ਵਿਚ ਇਸਲਾਮ ਤੇ 
ਹਿੰਦੂ ਧਰਮ ਦਾ ਖੰਡਨ ਕੀੜਾ ਗਿਆ ਹੈ । ਹਿੰਦੂ ਧਰਮ ਤੇ ਇਸਲਾਮ ਦੇ ਅਨੁਆਈਆਂ ਦੇ 
ਆਪਸੀ ਟਕਰਾਓ ਤੋ ਪੈਦਾ ਹੋਈ ਸਮਾਜਿਕ ਖਿਚੋਤਾਣ ਦੇ ਮੁਕਾਬਲੇ “ਨਾਨਕ ਪੰਥ 
“ਤੀਸਰ ਪੰਥ! ਦੀ ਮਹਿਮਾ ਗਾਈ ਹੈ । ਇਹ ਗੋਸ਼ਟਿ ਆਪਣੇ ਸਮਕਾਲੀ ਸਮੇ ਦਾ ਜਿਉ'ਦਾ 
ਜਾਗਦਾ ਲੌਕ-ਇਤਿਹਾਸ ਹੈ । ਜਿਸ ਵਿਚ ਸਾਮਿਅਕ ਪਰਿਸਥਿਤੀਆਂ ਦਾ ਟਕਰਾਓ-ਮੂਲਕ 
ਚਿਹਰਾ ਚਿਤਰਿਆ ਹੋਇਆ ਮਿਲਦਾ ਹੈ । 

ਭਾਵੇ' ਇਸ ਗੋਸ਼ਟਿ ਦਾ ਕਰਤਾ ਨਾਵਾਂ ਥਾਵਾਂ, ਬੋਲੀ ਤੇ ਸ਼ੈਲੀ ਦੁਆਰਾ ਇਤਿਹਾਸਿਕ 
ਰੇਗ ਬੈਨ੍ਹਣ ਦਾ ਯਤਨ _ਵੀ ਕਰਦਾ ਹੈ, ਪਰੋਤ੍ਹ ਉਸ ਦਾ ਪ੍ਰਬਲ ਆਸ਼ਾ ਧਾਰਮਿਕ ਤੇ 
ਸਿੱਧਾਂਤਿਕ ਹੀ ਰਿਹਾ ਹੈ । ਇਤਿਹਾਸ ਨਾਲੋ” ਧਾਰਮਿਕ ਸਾਹਿੱਤ ਦੇ ਰੂਪ ਵਿਚ ਇਸ ਦੀ 
ਅਧਿਕ ਕੀਮਤ ਹੈ । ਇਹ ਉਸ ਸਮੇ ਦੀਆਂ ਧਰਮ ਸ਼ਾਸਤਰ ਅਤੇ ਸਿੱਖ-ਚਿਤਨ ਦੀਆਂ 
ਦੁਰਲਭ ਪੁਸਤਕਾਂ ਵਿਚੋ ਇਕ ਹੈ । ਇਸ ਵਿਚ ਧਾਰਮਿਕ ਵਿਚਾਰਾਂ ਦਾ ਤੁਲਨਾਤਮਕ 
ਅਧਿਐਨ ਪੇਸ਼ ਹੈ ਅਤੇ ਸਮਾਜਿਕ ਤੇ ਧਾਰਮਿਕ ਵਿਚਾਰਾਂ ਦੀ ਟੱਕਰ ਹੈ । ਪੰਜਾਬੀ ਵਾਰਤਕ 
ਦੇ ਵਿਕਾਸ ਦੀ ਮੁੱਢਲੀ ਨਿਸ਼ਾਨੀ ਹੋਣ ਕਰਕੇ ਵੀ ਇਹ ਅਤਿ ਕੀਮਤੀ ਪੁਸਤਕ ਹੈ ਜੋ 
ਇਤਿਹਾਸ ਨਾਲੋ” ਵਿਸ਼ੇਸ਼ ਮੁੱਲ ਦੀ ਧਾਰਣੀ ਹੈ । 
ਗੋਸ਼ਟਿ ਦਾ ਤੱਤਸਾਰ 

ਲਿਖਾਰੀ ਇਸਲਾਮ, ਹਿੰਦੂ ਧਰਮ ਅਤੇ ਸਿੱਖ ਧਰਮ ਤੋਂ” ਚੈਗੀ ਤਰ੍ਹਾਂ ਜਾਣੂ ਪ੍ਰਤੀਤ 
ਹੁੰਦਾ ਹੈ । ਇਸ ਗੋਸ਼ਟਿ ਵਿਚ ਉਸ ਨੇ ਤਿੰਨਾਂ ਧਰਮਾਂ ਬਾਰੇ ਬਹੁ-ਪੱਖੀ ਤੁਲਨਾਤਮਕ 
ਅਧਿਐਨ ਪ੍ਰਸਤੁਤ ਕੀਤਾ ਹੈ । 

ਗੁਰੂ ਨਾਨਕ ਦੇਵ ਦੀਆਂ ਯਾਤਰਾਵਾਂ ਦਾ ਆਸ਼ਾ ਧਰਤ-ਲੁਕਾਈ ਨੂੰ ਸੋਧਣ ਦਾ ਸੀ । 
ਇਸ ਆਸ਼ੇ ਨੂੰ ਲੈ ਕੇ ਉਹ ਵੱਖ ਵੱਖ ਧਰਮ ਸਥਾਨਾਂ ਤੇ ਪੁੱਜੇ ਅਤੇ ਭੁੱਲੇ ਭਟਕੇ ਲੋਕਾਂ ਨੂੰ 
ਸਿੱਧੇ ਰਸਤੇ ਵੱਲ ਲਿਆਂਦਾ । ਗੁਰੂ ਸਾਹਿਬ ਦਾ ਮੱਕੇ ਦੀ ਯਾਤਰਾ ਕਰਨ ਦਾ ਵੀ ਇਹੋ 


20 ਮੱਕੇ ਮਦੀਨੇ ਦੀ ਗੌਸ਼ਟਿ 


ਮੰਤਵ ਸੀ । ਇਸਲਾਮ ਦੇ ਲੋਕਾਂ ਨੂੰ ਇਹ ਦੱਸਣਾ ਸੀ ਕਿ ਖ਼ੁਦਾ ਦਾ ਘਰ ਕੇਵਲ ਮੱਕਾ ਜਾਂ 
ਮਦੀਨਾ ਹੀ ਨਹੀ” ਬਲਕਿ ਸਰਵ-ਸ੍ਰਿਸ਼ਟੀ ਹੈ । ਧਰਮਾਂ ਵਿਚਲਾ ਵਿਖੋਵਾਂ, ਜਾਤੀ ਵਿਤਕਰਾ, 
ਰਸਮਾਂ, ਰਿਵਾਜ ਅਤੇ ਬਾਹਰੀ ਪਹਿਰਾਵਾ ਵਿਅਰਥ ਹਨ । ਕੇਵਲ ਨੋਕ ਅਮਲ ਅਤੇ ਸ਼੍ਭ 
ਕਰਮ ਹੀ ਮਨੁੱਖ ਦੇ ਸਹਾਇਕ ਹੋ ਸਕਦੇ ਹਨ । ਉਥੋ' ਦੇ ਹਾਜੀਆਂ, ਕਾਜ਼ੀਆਂ ਅਤੇ ਫਕੀਰਾਂ 
ਨੇ ਇਸਲਾਮ ਅਤੇ ਹਿੰਦੂ ਧਰਮ ਬਾਰੇ ਅਨੇਕ ਸਵਾਲ ਕੀਤੇ, ਜਿਨ੍ਹਾਂ ਦਾ ਬਿਆਨ ਇਸ 
ਗੋਸ਼ਟਿ ਵਿਚ ਸ਼ਾਮਿਲ ਹੈ । ਗੁਰੂ ਨਾਨਕ ਦੇਵ ਦਾ ਮਤ ਦਰਸਾਉ'ਦਿਆਂ ਗੋਸ਼ਟਿ ਦੇ ਕਰਤਾ 
ਨੇ ਵਿਸ਼ੇਸ਼ ਰੂਪ ਵਿਚ ਭਾਈ ਗੁਰਦਾਸ ਦੇ ਹੇਠ ਲਿਖੇ ਆਸ਼ੇ ਨੂੰ ਮੁੱਖ ਰਖਿਆ ਹੈ : 
ਪੁਛਣ ਫੋਲਿ ਕਿਤਾਬ ਨੌ ਹਿੰਦੂ ਵਡਾ ਕਿ ਮੁਸਲਮਾਨੋਈ । 
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੇਈ । 
(ਵਾਰ ੧/੩੩) 
ਸਾਰੀ ਗੋਸ਼ਟਿ ਵਿਚ ਬਹਿਸ ਮੁਬਾਹਿਸੇ ਵਿਚ ਗੁਰੂ ਨਾਨਕ ਦੇਵ ਇਸੇ ਵਿਚਾਰ ਉਪਰ 
ਜ਼ੋਰ ਦਿੰਦੇ ਹਨ ਕਿ ਸਾਰੇ ਧਰਮਾਂ ਵਿਚ ਇਕ ਖ਼ੁਦਾ ਦਾ ਨੂਰ ਹੈ । ਬਾਹਰੀ ਚਿੰਨ੍ਹ, ਧਾਰਮਿਕ 
ਰਹੁ-ਰੀਤ ਆਦਿ ਬੋਧਨਾਂ ਵਿਚ ਖ਼ੁਦਾ ਨਹੀ ਆਉਦਾ । ਮਨੁੱਖ ਦੀ ਹੋਣੀ ਦਾ ਨਿਬੇੜਾ 
ਅਮਲਾਂ ਉਪਰ ਹੈ, ਜਿਵੇ" : 
(ਉ) ਚਾਰ ਵਰਨ ਚਾਰਿ ਮੇਜ਼ਹਬਾ ਇਕੋ ਨੂਰ ਖੁਦਾਇ । 
ਦੂਜਾ ਹੋਆ ਨ ਹੋਇਆ ਨਾਨਕ ਸਚੁ ਅਲਾਇ । 
ਨ (ਸਿੱਖ ਰੈਫਰੈ'ਸ ਲਾਇਬ੍ਰਰੀ, ਹੱਥ-ਲਿਖਤ 1162, ਪੱਤਰ 75) 
(ਅ) ਚਾਰੇ ਕਉਲ ਖੁਦਾਇਦੇ ਚਾਰੇ ਮਜ਼ਹਬ ਏਕ, 
ਚਉਹਾ ਵਿਚਿ ਖੁਦਾਇ ਏਕਾ ਏਕੀ ਵੇਖ । 
(ਉਪਰੋਕਤ, ਪੁੱਤਰਾ 60/6) 
(ਏ) _ਆਲਤ ਕਣੀ ਤੁਰਕ ਦੀ ਹਿੰਦੂ ਗੋਸਿ ਛਿਦਾਇ । 
ਜਰਬ ਲਗਾਵਨਿ ਆਪਣੀ ਨਿਆਰਾ ਰਹਿਆ ਖੁਦਾਇ । 
(ਉਪਰੋਕਤ, ਧੱਤਰਾ 66/%) 
(ਸ) ਅਗੇ ਨਾਉ ਨ ਜਾਤ ਹੈ ਅਮਲਾ ਉਪਰ ਨਿਥੇੜ, 
ਅਮਲਾ ਬਾਝੋ ਮੋਮਨੋ ਪਉਸਨ ਦੋਜਕ ਝੇਰ । 

(ਉਪਰੌਕਤ, ਪਤਰਾ 150/ਅ) 
ਸਭ ਧਰਮਾਂ ਅਤੇ ਫਿਰਕਿਆਂ ਨੂੰ ਨੇੜੇ ਦੇ ਸੇਬਧ ਵਿਚ ਦਰਸਾਉਣ ਹਿੱਤ ਕਿਤੇ ਕਿਤੇ ਗੋਸ਼ਟਿ 
ਕਰਤਾ ਨੇ ਕਲਪਿਤ ਖਿਆਲਾਂ ਦਾ ਪ੍ਰਭਾਵ ਕਬੂਲਿਆ ਹੈ । ਗੋਸ਼ਟਿ ਚਰਚਾ ਦੇ ਮੁੱਖ ਵਿਸੈ 
ਇਸ ਪ੍ਰਕਾਰ ਹਨ : ਖ਼ੁਦਾ, ਖ਼ੁਦਾ ਦੀ ਰੋੱਦ, ਮੁਹੈਮਦ ਦਾ ਖ਼ੁਦਾ ਨਾਲ ਰਿਸ਼ਤਾ, ਚਾਰ 
ਯਾਰ, ਰੂਹ, ਸ਼ਰੀਰ, ਅਰਬਾ ਨਾਸਰ ਦੀ ਹੋਂਦ, ਆਦਮੀ, ਸ਼ੈਤਾਨ, ਦੋਜਕ, ਭਿਸਤ, ਕੁਰਾਨ, 
ਕਤੇਬ, ਬੇਦ, ਹਿੰਦੂ ਧਰਮ ਅਤੇ ਇਸਲਾਮ ਦੀਆਂ ਰਸਮਾਂ ਆਦਿ । ਆਰੈਭ ਵਿਚ ਸੂਫੀ 
ਫ਼ਕੀਰਾਂ ਦੇ ਚਿੰਨ੍ਹਾਂ ਅਤੇ ਪਹਿਰਾਵੇ ਆਦਿ ਦਾ ਅਧਿਆਤਮਿਕ ਤੇ ਪ੍ਰਤੀਕਾਤਮਕ ਮਹੱਤਵ 
ਦਰਸਾਇਆ ਗਿਆ ਹੈ । 


ਮੁੱਢਲੀ ਜਾਣ-ਪਛਾਣ 21 


ਗੋਸ਼ਟਿ ਦੀ ਸਾਹਿਤਿਕ ਵਿਸ਼ੇਸ਼ਤਾ 
ਗੋਸ਼ਟਿ ਸਾਹਿੱਤ, ਪੰਜਾਬੀ ਸਾਹਿੱਤ ਦੀ ਅਮੀਰ ਪਰੈਪਰਾ ਹੈ । ਗੋਸ਼ਟਾਂ ਵਿਚ ਪੰਜਾਬੀ 
ਸਾਰਿੱਤ ਦੀ ਵਿਸ਼ੇਸ਼ ਵੈਨਗੀ ਅੰਕਿਤ ਹੈ । ਬੋਲੀ, ਸ਼ੈਲੀ ਅਤੇ ਵਿਚਾਰਾਂ ਦੀ ਸੈਯੁਕਤ 
ਵਿਚਾਰਧਾਰਾ ਹੈ ।$੧ 
ਰੂਪਾਕਾਰ 
ਡਾ. ਮੈਂਕਲੋਡ ਇਸ ਗੋਸ਼ਟਿ ਨੂੰ (0000੩ 01520019) ਕਹਿੰਦਾ ਹੈ । ਇਹ 
ਉਹ ਰੂਪ ਹੈ ਜਿਸ ਵਿਚ ਕਲਾਸਕੀ ਧਰਮ ਭਾਵਨਾ ਦਾ ਖੰਡਨ ਹੋਵੇ ਅਤੇ ਖੁਲ੍ਹ ਲੈ ਕੇ 
ਨਵੀਨ ਵਿਚਾਰ ਪੇਸ਼ ਕੀਤੇ ਗਏ ਹੋਣ ।$$ 
ਇਹ ਗੱਲ ਸਪੱਸ਼ਟ ਹੈ ਕਿ 'ਗੋਸ਼ਟਿ” ਦਾ ਵਿਸ਼ਾ ਕੋਈ ਉਤਕ੍ਰਿਸ਼ਟ ਤੇ ਵਿਸ਼ੇਸ਼ ਵਿਚਾਰ 
ਹੁੰਦਾ ਹੈ ਜੋ ਚਰਚਾ ਦਾ ਬਿੰਦੂ ਬਣਦਾ ਹੈ । ਆਮ ਕਰਕੇ ਕੋਈ ਅਧਿਆਤਮਿਕ ਜਾਂ ਬੌਧਿਕ 
ਵਿਸ਼ਾ ਚੁਣਿਆ ਜਾਂਦਾ ਹੈ । ਵਾਰਤਾਲਾਪ ਦੋ ਜਾਂ ਦੋ ਤੋਂ ਵੱਧ ਵਿਰੋਧੀ ਧਿਰਾਂ ਵਿਚਕਾਰ 
ਹੁੰਦਾ ਹੈ । ਆਪਣੇ ਮਤ ਦਾ ਸਪੱਸ਼ਟੀਕਰਣ ਅਤੇ ਵਿਰੋਧੀ ਧਿਰ ਦੇ ਵਿਚਾਰਾਂ ਦਾ ਖੰਡਨ 
ਕੀਤਾ ਹੁੰਦਾ ਹੈ । ਵਾਰਤਾਲਾਪ ਦੁਆਰਾ ਉਸਾਰਿਆ ਗਿਆ _ਸੈਵਾਦ ਇਕ ਨਿਸ਼ਚਿਤ ਪੱਧਰ 
ਦਾ ਹੁੰਦਾ ਹੈ । ਰੌਲੋ-ਰਪੇ ਦੁਆਰਾ ਵਿਰੋਧੀ ਧਿਰ ਨੂੰ ਦਬਾਉਣ ਨਾਲੋ' ਤਰਕ, ਨਿਆਇ ਤੇ 
ਦਲੀਲ ਦੁਆਰਾ ਸਮਝਾਇਆ ਜਾਂਦਾ ਹੈ । ਸੋਵਾਦ ਨੂੰ ਪੂਰੀ ਤਰ੍ਹਾਂ ਉਘਾੜਿਆ ਜਾਂਦਾ ਹੈ । 
ਇਨ੍ਹਾਂ ਪੱਖਾਂ ਤੌ ਇਸ ਗੋਸ਼ਟਿ ਦਾ ਸੈਵਾਦਕ ਪੱਧਰ ਕਾਫ਼ੀ ਸਫਲ ਹੈ । ਇਸ ਵਿਚ ਦੋ 
ਵਿਰੋਧੀ ਪੱਖ ਹਨ । ਇਕ ਪਾਸੇ ਇਸਲਾਮ ਦੇ ਹਮਾਇਤੀ ਅਤੇ ਦੂਜੇ ਪਾਸੇ ਗੁਰੂ ਨਾਨਕ 
ਦੇਵ ਜੋ ਗੁਰਮਤਿ ਦੀ ਨੁਮਾਇਦਗੀ ਕਰਦੇ ਹਨ । ਗੋਸ਼ਟਿ ਦਾ ਮੂਲ ਆਸ਼ਾ ਤੁਲਨਾਤਮਕ 
ਅਧਿਐਨ ਦੁਆਰਾ ਗੁਰਮਤਿ ਦੀ ਵਿਸ਼ੇਸ਼ਤਾ ਪ੍ਰਸਤੁਤ ਕਰਨਾ ਹੈ । ਧਾਰਮਿਕ ਵਿਸ਼ਾ ਹੋਣ 
ਕਰਕੇ ਇਸਲਾਮ ਤੋਂ ਗੁਰਮਤਿ ਦੀ ਸ਼ਬਦਾਵਲੀ ਦੀ ਭਰਮਾਰ ਹੈ । ਇਤਿਹਾਸ, ਮਿਥਿਹਾਸ, 
ਅਤੇ ਚਿੰਤਨ ਬਾਰੇ ਪ੍ਰਸ਼ਨੋਤਰੀ ਚਲਦੀ ਹੈ । ਗੁਰੂ ਨਾਨਕ ਦੇਵ ਦੀ ਵਿਰਾਟ ਪ੍ਰਤਿਭਾ ਹਰ 
ਪ੍ਰਸ਼ਨ ਨੂੰ ਨਿਆਇਸ਼ੀਲ ਵਿਧੀ ਨਾਲ ਕਾਟ ਕਰਦੀ ਹੈ । ਗੁਰੂ ਨਾਨਕ ਦੇਵ ਦੀ ਮਹਾਨ 
ਸ਼ਖਸੀਅਤ ਦੇ ਸਨਮੁਖ ਸਾਰੇ ਵਿਰੋਧੀ ਨਿਰੁੱਤਰ ਹੋ ਜਾਂਦੇ ਹਨ, ਜਿਵੇ” : 
ਹਾਰਿਆ ਦਾਨਸਿਮੰਦ ਸਭਿ ਹਾਰਿਆ ਬਹਾਵਦੀ ਪੀਰਿ । 
ਜਿਤੇ ਨਾਨਕ ਸਾਹ ਸਭਿ ਦਰ ਸਚਿ ਸਬਦ ਪਰ ਧੀਰ । 
ਆਖਰੀ ਇਸ ਜਮਾਨ ਦਾ ਨਾਨਕ ਸਾਹ ਫਕੀਰ । 
ਮਾਰਿਆ ਸਿਕਾ ਸਚ ਦਾ ਸਿਰ ਪੀਰਾਂ ਦੇ ਪੀਰੁ । 

(ਸਿੱਖ ਰੈਫ਼ਰੈਂਸ ਲਾਇਬ੍ਰ੍‌ ਰੀ, ਹੱਥ=ਲਿਖਤ 1162 ਪੁੱਤਰਾ 159/ਅ) 
ਗੋਸ਼ਟਿਕਾਰ ਅਰਬੀ, ਫ਼ਾਰਸੀ ਤੋ ਵੀ ਜਾਣਕਾਰ ਹੈ ਉਸ ਨੇ ਪਾਤਰਾਂ ਦੇ ਵਾਰਤਾਲਾਪ ਵਿਚ 
ਵਾਸਤਵਿਕਤਾ ਭਰਨ ਹਿੱਤ ਸ਼ਾਹ ਸ਼ਰਫ ਨਾਲ ਟੁੱਟੀ ਭੱਜੀ ਫ਼ਾਰਸੀ ਜ਼ਰੂਰ ਬੁਲਵਾਈ ਹੈ । 

ਗੋਸ਼ਟਿ ਲੋਕ ਪੱਧਰ ਦੀ ਹੁੰਦੀ ਹੈ । ਸਿੱਧ-ਗੋਸ਼ਟਿ ਦਾ ਸੈਵਾਦ ਚਿੰਤਨ ਭਰਪੂਰ ਹੈ 
ਅਤੇ ਉਸ ਵਿਚ ਦਰਸ਼ਨ ਦਾ ਪ੍ਰਭਾਵ ਪ੍ਰਬਲ ਹੈ । ਇਸ ਗੋਸ਼ਟਿ ਵਿਚਲਾ ਸੈਵਾਦ ਭਾਵੇ” 


22 ਮੱਕੇ ਮਦੀਨੇ ਦੀ ਗੌਸ਼ਟਿ 


ਅਧਿਆਤਮਿਕ ਤੇ ਧਾਰਮਿਕ ਵਿਸ਼ਿਆਂ ਨਾਲ ਸੰਬੋਧਿਤ ਹੈ, ਪਰੰੜ੍ਹ ਗੋਸ਼ਟਿਕਾਰ ਨੇ ਇਸ ਵਿਚ 
ਆਮ ਗੱਲ ਬਾਤ ਦੇ ਪ੍ਰਭਾਵ ਨੂੰ ਮੁੱਖ ਰਖਿਆ ਹੈ । 
ਮਿੱਥਕ ਵਿਧੀ 

ਗੋਸ਼ਟਿ ਦੀ ਰੂਪ ਵਿਧਾ ਮਿੱਥਕ ਹੈ । ਭਾਈ ਗੁਰਦਾਸ ਦੀ ਸ਼ੈਲੀ ਵਾਂਗ ਇਸ ਉਤੇ 
ਵੀ ਪੌਰਾਣਿਕ ਸ਼ੈਲੀ ਦਾ ਪ੍ਰਭਾਵ ਹੈ । ਗੁਰੂ ਚਰਿੱਤਰ ਪੇਸ਼ ਕਰਨ ਵਿਚ ਅਤੇ ਸਿੱਖ ਸਿੱਧਾਂਤ 
ਨਿਰੂਪਿਤ ਕਰਨ ਦੇ ਮੰਤਵ ਵਿਚ ਉਹ ਪੌਰਾਣਿਕ ਸ਼ੈਲੀ ਦੀ ਵਰਤ ਕਰਦਾ ਹੈ । ਗੁਰੂ 
ਨਾਨਕ ਨੂੰ ਕਲਿਯੁਗ ਦਾ 'ਗੁਰੂ ਅਵਤਾਰ” ਦਸਦਾ ਹੈ । ਸਤੇ ਬਲਵੰਡ ਦੀ ਵਾਰ ਦੀ ਰੌਸ਼ਨੀ 
ਵਿਚ ਗੁਰੂ ਨਾਨਕ ਤੇ ਬਾਕੀ ਗੁਰੂਆਂ ਦੇ “ਏਕਤਾ ਸੈਕਲਪ' ਨੂੰ ਦੁਹਰਾਉ'ਦਾ ਹੈ । ਤੁਲ- 
ਨਾਤਮਿਕ ਵਿਧੀ ਅਧੀਨ ਬਾਕੀ ਧਰਮਾਂ ਦਾ ਖੰਡਨ ਕਰਕੇ “ਨਾਨਕ ਪੰਥ/“ਤੀਸਰ ਮਜ਼ਹਬ” 
ਦੀ ਵਿਸ਼ੇਸ਼ਤਾ ਦ੍ਰਿੜ੍ਹ ਕਰਵਾਉਣ ਵਿਚ ਲੀਨ ਹੈ । ਪੌਰਾਣਿਕ ਸ਼ੈਲੀ ਅਧੀਨ ਗੁਰੂ ਨਾਨਕ 
ਵੈਸ਼ਾਵਲੀ ਰਾਮ ਅਵਤਾਰ ਨਾਲ ਜੋੜ ਕੇ ਪੈਸ਼ ਕੀਤੀ ਹੈ । ਭਾਈ ਗੁਰਦਾਸ ਵਾਂਗ ਇਸ ਨੇ 
ਵਾਹਿਗੁਰੂ” ਸ਼ਬਦ ਦੀ ਵਿਆਖਿਆ ਦੀ ਥਾਂ ਓਅੰਕਾਰ ਸ਼ਬਦ ਨੂੰ ਪੌਰਾਣਿਕ ਸੈਦਰਭ ਵਿਚ 
ਵਿਆਖਿਆ ਦਿੱਤੀ ਹੈ । “ਰਾਮ ਸਿੱਥ” ਵਿਚੋਂ ਇਕ ਮਿੱਖਕ ਰੂੜ੍ਹੀ ਦਾ ਵਿਸਥਾਪਨ ਇਸ 
ਸੈਦਰਭ ਵਿਚ ਢੁਕਾਇਆ ਗਿਆ ਹੈ । ਰਾਮ ਜੀ ਜਦੋਂ” ਲੰਕਾ ਪਹੁੰਚਣ ਵਾਸਤੇ ਪੁੱਲ ਤਿਆਰ 
ਕਰਵਾਉਣ ਲੱਗੇ ਤਾਂ “ਰਾਮ ਨਾਮ _ਕਰਤਾਰਿ” ਸ਼ਬਦ ਪੱਥਰਾਂ ਉਪਰ ਲਿਖ ਕੇ ਸਮੁੰਦਰ ਵਿਚ 
ਸੁਟਿਆ ਗਿਆ ਤਾਂ ਉਹ ਸਾਰੇ ਪੱਥਰ ਡੁੱਬ ਗਏ । ਫਿਰ “ਰਾਮ ਚੰਦ ਅਉਤਾਰ” ਲਿਖਿਆ 
ਤਾਂ ਉਹ ਪੁੱਥਰ ਵੀ ਡੁੱਬ ਗਏ । ਗੁਰੂ ਵਸ਼ਿਸ਼ਟ ਦੀ ਅਗਵਾਈ ਹੇਠ 'ਸਤਹਾਮ” ਸ਼ਬਦ 
ਲਿਖਿਆ ਤਾਂ ਪੱਥਰ ਤਰਨ ਲਗ ਪਏ । ਗੋਸ਼ਟਿ ਕਰਤਾ 'ਸਤਿਰਾਮ” ਤੇ 'ਸਤਿਨਾਮ` ਸ਼ਬਦ 
ਨੂੰ ਸਮਭਾਵੀ ਕਹਿੰਦਾ ਹੈ ਅਤੇ ਇਨ੍ਹਾਂ ਦਾ ਮੂਲ “ਓਅੰਕਾਰ” ਸ਼ਬਦ ਤੋ ਮੰਨਦਾ ਹੈ । 
ਇਸਲਾਮੀ, ਸਾਮੀ ਤੇ ਪੌਰਾਣਿਕ ਮਿੱਥਾਂ ਦਾ ਗੂੜ੍ਹ ਗਿਆਤਾ ਹੋਣ ਕਾਰਣ ਸੈਕੇਤਕ ਹਵਾਲਿਆਂ 
ਵਿਚ ਅਨੇਕਾਂ ਦਿ੍‌ਸ਼ਟਾਂਤ ਪ੍ਰਸਤੁਤ ਕਰਕੇ ਆਪਣੀ ਵਿਸ਼ਾਲ ਸੂਝ ਬੂਝ ਦਾ ਪ੍ਰਭਾਵ ਸਿਰਜਦਾ 
ਹੈ । ਗੁਰਮਤਿ ਦੇ ਪ੍ਰਭਾਵ ਹੇਠ ਉਹ ਕਈ ਮਿੱਥਾਂ ਦਾ ਖੰਡਨ ਵੀ ਕਰਦਾ ਹੈ ਜਿਵੇ' ਪਾਰਬ੍ਰਹਮ 
ਦੀ ਸਰਵ ਵਿਆਪਕਤਾ ਨੂੰ ਦਰਸਾਉਣ ਵਾਸਤੇ ਭਾਰਤੀ ਤੇ ਸਾਮੀ ਦੌਹਾਂ ਵਿਚ 'ਬ੍ਰਹਮੰਡ 
ਸਿਰਜਣਾ” ਤੇ 'ਦੇਵ ਸਿਰਜਣਾ” ਮਿੱਥਾਂ ਦਾ ਖੰਡਨ ਕਰਦਾ ਹੈ । ਕੇਵਲ ਪਾਰਬ੍ਰਹਮ ਨੂੰ 
ਅਕਾਲਿ ਤੇ ਸਰਬ-ਕਾਲ ਦਾ ਧਾਰਣੀ ਦੱਸਦਾ ਹੈ । 

ਭਾਰਤੀ ਸਾਮੀ ਤੇ ਇਸਲਾਮੀ ਮਿੱਥਕ ਰੂੜ੍ਹੀਆਂ ਨੂੰ ਵਿਸਥਾਪਿਤ ਕਰਦਿਆਂ ਸਿਰ- 
ਜਨਾਤਮਕ ਵਿਧੀ ਅਪਣਾਈ ਗਈ ਹੈ । ਜਿਸ ਪ੍ਰਕਾਰ ਨਜਾਬਤ ਤੇ “ਨਾਰਦ ਮਿੱਥ” ਰੂੜ੍ਹੀ ਨੂੰ 
ਨਵੇ” ਪ੍ਰਸੈਗ ਵਿਚ ਢੁਕਾ ਕੇ ਪ੍ਰਸਤੁਤ ਕੀਤਾ ਹੈ ਇਸੇ ਤਰ੍ਹਾਂ ਇਸ ਨੇ ਮੁਸਲਮਾਨਾਂ ਦੇ ਭਾਰਤ 
ਉਤੇ ਕੀਤੇ ਗਏ ਹਮਲਿਆਂ ਨੂੰ ਬਦਲਾ ਲੈਣ ਦੀ ਭਾਵਨਾ ਰੇਠ ਨਵੀ ਕਥਾ ਦੁਆਰਾ ਸਿਰਜ 
ਕੇ ਪੇਸ਼ ਕੀਤਾ ਹੈ । ਸਿਆਲਕੋਟ ਦੇ ਹਿੰਦੂ ਰਾਜੇ ਵਲੋ ਰੈਡੀ ਦੇ ਪੁੱਤਰ ਨੂੰ ਕਿਲ੍ਹੋ ਦੀ ਨੀਂਹ 
ਹੇਠ ਦਬਾਉਣ ਕਾਰਣ ਰੈਡੀ ਵਲੋ" ਮੱਕੇ ਜਾ ਕੇ ਹਾਲ ਦੁਹਾਈ ਪਾਉ” ਣੀ ਅਤੇ ਫਿਰ ਅਰਬ 
ਬਾਦਸ਼ਾਹਾਂ ਵਲੋ” ਬਦਲਾ ਲੈਣ ਵਾਸਤੇ ਫੌਜਾਂ ਭੇਜਣੀਆਂ ਨਾਰਦ-ਮਿਥ ਰੂੜ੍ਹੀ ਦਾ ਹੀ 
ਵਿਸਥਾਪਿਤ ਸਰੂਪ ਹੈ । 


ਮੁੱਢਲੀ ਜਾਣ-ਪਛਾਣ 23 


ਇਸ ਨੇ ਕਈ ਪੌਰਾਣਿਕ/ਸਾਮੀ ਮਿੱਥਾਂ ਵਿਚ ਵੇਰਵੇ ਦੀਆਂ ਗ਼ਲਤ ਬਿਆਨੀਆਂ ਵੀ 
ਕੀਤੀਆਂ ਹਨ ਜਿਵੇ" ਕ੍ਰਿਸ਼ਨ ਜੀ ਦਾ ਇੰਦਰਪੁਰੀ ਤੋ ਅਥਰਵਣ ਵੇਦ ਲੈ ਆਉਣਾ ਮੁੜ 
ਮੱਕੇ ਜਾ ਕੇ ਮੁਸਲਮਾਨ ਬਣ ਜਾਣਾ । ਹਿੰਦੂ ਮੁਸਲਮਾਨ ਨੂੰ ਹਾਬੀਲ, ਕਾਬੀਲ, ਈਰਜ, 
ਤੂਰਜ ਦੀ ਔਲਾਦ ਦਸਣਾ, ਬਾਬੇ ਆਦਮ ਨੂੰ ਹਿੰਦੂ ਦੇਵਤੇ ਸ਼ਿਵ ਦਾ ਸਰੂਪ ਕਹਿਣਾ, ਕਾਬੇ 
ਵਿਚ ਸ਼ਿਵ ਦਾ ਲਿੰਗ ਉਪਸਥਿਤ ਹੋਣਾ ਆਦਿ । 

ਗੌਸ਼ਟਿਕਾਰ ਦੀ ਭਾਵਨਾ ਹਿੰਦੂ ਮੁਸਲਮਾਨ ਦੇ ਮੂਲ ਨੂੰ ਇਕ ਸਿੱਧ ਕਰਕੇ ਦਰਸਾਉਣ 
ਵਿਚ ਹੈ । ਦੋਹਾਂ ਦਾ ਮੂਲ ਇਕ ਹੈ, ਪਰੇਤੂ ਐਵੇ ਭਰਮ ਵਸ ਇਕ ਦੂਜੇ ਨਾਲ ਝਗੜਾ ਖੜਾ 
ਕਰੀ ਬੈਠੇ ਹਨ । ਇਸੇ ਪ੍ਰਕਾਰ ਇਸ ਨੇ ਗਊ ਤੇ ਸੂਰ ਨਾਲ ਜੁੜੀਆਂ ਭਾਵਨਾਵਾਂ ਦਾ ਮਿਥਕ 
ਤੇ ਭਾਵਕ ਜਿਹਾ ਵੇਰਵਾ ਸਿਰਜ ਕੇ ਹਿੰਦੂ ਮੁਸਲਮਾਨ ਵਿਚਲੋ ਝਗੜੇ ਨੂੰ ਨਿਰਮੂਲ ਸਾਬਤ 
ਕਰਨ ਦੀ ਕੋਸ਼ਿਸ਼ ਕੀਤੀ ਹੈ । 
ਵਾਰਤਕ ਦਾ ਸਰੂਪ 

ਪੰਜਾਬੀ ਵਾਰਤਕ ਦਾ ਮੁੱਢ ਗੁਰੂ ਨਾਨਕ ਦੇਵ ਦੀ ਸ਼ਖਸੀਅਤ ਨਾਲ ਸ਼ੁਰੂ ਹੁੰਦਾ ਹੈ । 
ਪ੍ਰੋ. ਪੂਰਨ ਸਿੰਘ ਅਨੁਸਾਰ ਪੰਜਾਬੀ ਵਾਰਤਕ ਦੀ ਰਚਨਾ ਪਹਿਲਾਂ ਉਨ੍ਹਾਂ ਲੌਕਾਂ ਨੇ ਕੀਤੀ 
ਜਿਨ੍ਹਾਂ ਦੇ ਹੋਂਠ ਗੁਰੂ ਨਾਨਕ ਦੇਵ ਪ੍ਰਤਿ ਪਿਆਰ-ਅੰਮ੍ਰਿਤ ਦੇ ਸਿਫ਼ਤ ਸਮੀਰ ਵਿਚ ਸਿੰਚੇ 
ਹੋਏ ਮਿਲਦੇ ਸਨ ।% ਗੁਰੂ ਨਾਨਕ ਦੇਵ ਤੋ“ ਪਹਿਲਾਂ ਦੇ ਯੁੱਗ ਦੀ ਵਾਰਤਕ ਸਾਨੂੰ ਨਹੀ” 
ਮਿਲਦੀ । ਡਾ- ਮੋਹਨ ਸਿੰਘ ਦੀਵਾਨਾ ਅਨੁਸਾਰ ਬਾਬਾ ਫਰੀਦ ਅਤੇ ਗੁਰੂ ਨਾਨਕ ਦੇਵ ਦੇ 
ਸ਼ਬਦਾਂ ਵਿਚੋਂ ਵਾਰਤਕ ਦਾ ਝਾਉਲਾ ਲਭਦਾ ਹੈ । ਲਾਜ਼ਮੀ ਹੀ ਇਨ੍ਹਾਂ ਦੀ ਬਾਣੀ ਵਾਰਤਕ 
ਰਚਨਾ ਦੀ ਪ੍ਰਿਸ਼ਠ-ਭੂਮੀ ਹੈ ।“ ਗੁਰੂ-ਕਾਲ ਦੀ ਵਾਰਤਕ, ਜੀਵਨੀ, ਗੋਸ਼ਟਿ, ਪਰਮਾਰਥ 
ਅਤੇ ਟੀਕਿਆਂ ਦੇ ਭਾਂਤ ਦੀ ਸੈਮਿਲਿਤ ਵੰਨਗੀ ਹੈ । ਪਿਛੋ ਜਾ ਕੇ ਇਹ ਵੈਨਗੀਆਂ ਆਪਣਾ 
ਵੱਖਰਾ ਵੱਖਰਾ ਰੂਪ ਧਾਰਣ ਕਰ ਗਈਆਂ । ਅਧਿਐਨ ਅਧੀਨ ਗੋਸ਼ਟਿ ਵੀ ਇਸੇ ਸਮੇ” ਦੀ 
ਰਚਨਾ ਹੋਣ ਕਾਰਣ ਇਸੇ ਵੋਨਗੀ ਵਿਚੋਂ” ਹੈ । 

ਇਸ ਗੋਸ਼ਟਿ ਵਿਚ ਕਵਿਤਾ ਅਤੇ ਵਾਰਤਕ ਦਾ ਮਿੱਸਾਪਨ ਹੈ । ਇਸ ਵਿਚ ਕਵਿਤਾ 
ਦਾ ਭਾਗ ਅਧਿਕ ਹੈ । ਵਾਰਤਕ ਕੇਵਲ ਇਸ ਦੇ ਚੌਥੇ ਹਿੱਸੇ ਨਾਲੋ' ਵੀ ਘੁੱਟ ਹੈ । ਪਰੋਤੂ 
ਇਹ ਥੋੜ੍ਹੀ ਜਿੰਨੀ ਵਾਰਤਕ ਪੰਜਾਬੀ ਵਾਰਤਕ ਦੀ ਮੁੱਢਲੀ ਵਾਰਤਕ ਵਿਚੋ ਹੋਣ ਕਾਰਣ 
ਵਡਮੁੱਲੀ ਰਚਨਾ ਹੈ। ਇਸ ਵਿਚ ਗੌਸ਼ਟਿਕਾਰ ਨੇ ਬੋਲੀ ਤੇ ਸ਼ੈਲੀ ਦੀ ਸੁਲਝੇ ਹੋਏ ਢੈਗ 
ਨਾਲ ਵਰਤੋ” ਕੀਤੀ ਹੈ । ਗੋਸ਼ਟਿ ਵਿਚਲੀ ਵਾਰਤਕ ਦੀ ਕਲਾ, ਮੈਵਾਦ ਤੇ ਭਾਸ਼ਾ ਇਸ ਨੂੰ 
ਪੰਜਾਬੀ ਸਾਹਿੱਤ ਦੀ ਸਰਵੌਤਮ ਰਚਨਾ ਸਿੱਧ ਕਰਨ ਵਾਲੇ ਪੱਖ ਹਨ । ਪੰਜਾਬੀ ਵਾਰਤਕ 
ਦਾ ਇਹ ਅਮੀਰ ਤੇ ਕਲਾਮਈ ਵਿਰਸਾ ਹੈ । 

'ਗੋਸ਼ਟਿ' ਵਿਚ ਦਰਸ਼ਨ ਅਤੇ ਬੋਧਿਕ ਤੱਤਾਂ ਦਾ ਹੋਣਾ ਇਸ ਦੇ ਵਿਸ਼ੇਸ਼ ਲੱਛਣ 
ਹਨ, ਪਰੈਤ੍ਰ ਵਾਰਤਕ ਲਈ ਇਹੋ ਤੱਤ ਉਸ ਦੀ ਰੂਹ ਹਨ; ਕਿਉਕਿ ਦਲੀਲ ਤੇ ਵਿਚਾਰ 
ਵਾਰਤਕ ਦਾ ਜਾਮਾ ਹਨ । ਇਸ ਗੋਸ਼ਟਿ ਦੇ ਵਾਰਤਕ ਵਾਲੋ ਹਿੱਸੋ ਵਿਚ ਗੋਸ਼ਟਿ ਦੇ ਸੈਵਾਦ 
ਦਾ ਰੰਗ ਅਧਿਕ ਜਮਿਆ ਹੈ । ਸ਼ਾਇਦ ਇਸ ਦਾ ਕਾਰਣ ਵਾਰਤਕ ਦੇ ਪ੍ਰਾਕ੍ਰਿਤਿਕ ਸੁਭਾ 
ਨਾਲ ਮੇਲ ਖਾਣ ਕਰਕੇ ਹੈ । 


24 ਮੱਕੇ ਮਦੀਨੇ ਦੀ ਗੋਸਟਿ 


ਵਾਰਤਕ ਦਾ ਮੁਹਾਂਦਰਾ ਧਾਰਮਿਕ ਅਤੇ ਉਪਦੇਸ਼ਾਤਮਕ ਹੈ । ਗੁਰਮਤਿ ਤੇ ਇਸਲਾਮ 
ਨਾਲ ਸੈਬੈਧਿਤ ਵਿਸ਼ਾ ਹੋਣ ਕਰਕੇ ਉਪਦੇਸ਼ਾਤਮਕ ਵਿ੍‌ਤੀ ਵਧੇਰੇ ਪ੍ਰਬਲ ਹੈ । ਸ਼ਰਧਾ ਭਾਵਨਾ 
ਅਧੀਨ ਕਿਤੇ ਕਿਤੇ ਭਾਵੁਕਤਾ ਦਾ ਅੰਸ਼ ਵੀ ਵਿਦਮਾਨ ਹੈ । (ਸ਼ਾਹ ਸ਼ਰਫ ਵਾਲੀ ਘਟਨਾ 
ਵਿਚ ਚਿੰਤਨ ਦਾ ਪ੍ਰਭਾਵ ਅਧਿਕ ਹੈ) । ਮੁੱਢਲੀ ਵਾਰਤਕ ਹੋਣ ਕਾਰਣ ਕਾਵਿਕ ਅੰਸ਼ 
ਵਿਦਮਾਨ ਹਨ । ਇਸ ਨਾਲ ਵਿਚਾਰਾਂ ਵਿਚ ਰੋਚਕੜਾ ਦਾ ਅੰਸ਼ ਪੈਦਾ ਹੋਇਆ ਹੈ । 
ਕਲਪਿਤ ਘਟਨਾਵਾਂ, ਇਤਿਹਾਸਿਕ ਤੇ ਮਿਥਿਹਾਸਿਕ ਸੈਕੇਤ ਪਾਠਕਾਂ ਦੀ ਦਿਲਚਸਪੀ 
ਵਿਚ ਵਾਧਾ ਕਰਦੇ ਹਨ । ਛੋਟੇ ਛੋਟੇ ਵਾਕ, ਸ਼ਬਦਾਂ ਦਾ ਸੈਗੀਤਿਕ ਪ੍ਰਭਾਵ ਪੈਦਾ ਕਰਦੇ 
ਹਨ । ਬਹੁ-ਪੱਖੀ ਸ਼ਬਦਾਵਲੀ ਸਾਰੀ ਵਾਰਤਕ ਵਿਚ ਆਪਣੀ ਰੋਦ ਮਹਿਸੂਸ ਕਰਵਾਉ”ਦੀ 
ਹੈ। 
ਵਾਕ ਬਣਤਰ ਸੈਯੋਗਾਤਮਕ ਤੇ ਸੈਕੋਚਮਈ ਹੈ । ਵਿਆਕਰਣਿਕ ਪੱਖ ਤੋ' ਵਾਰਤਕ 
ਵਿਚ ਕਈ ਉਕਾਈਆਂ ਹਨ । ਸ਼ਬਦ-ਜੋੜ, ਬਿਸ੍ਰਾਮ-ਚਿੰਨ੍ਹ ਆਦਿ ਠੀਕ ਪ੍ਰਕਾਰ ਨਹੀ” 
ਲਗਾਏ ਗਏ । ਸਮੁੱਚੇ ਰੂਪ ਵਿਚ ਇਸ ਦੀ ਬੋਲੀ ਉਪਰ ਸਾਧ ਭਾਖਾ ਦਾ ਪ੍ਰਭਾਵ ਹੈ । 
ਕਾਵਿ-ਕਲਾ 
ਇਸ ਗੋਸ਼ਟਿ ਵਿਚ ਆਕਾਰ ਦੇ ਪੱਖ ਤੋ” ਜਿੰਨੀ ਅਧਿਕ ਕਵਿਤਾ ਹੈ ਉਨੀ ਹੀ 
ਕਾਵਿ ਪੱਖ ਤੋਂ ਉਣੀ । ਕਵਿਤਾ, ਭਾਵੁਕਤਾ ਪ੍ਰਧਾਨ ਹੋਣ ਕਾਰਣ ਗੌਸ਼ਟਿ ਦੇ ਮਾਧਿਅਮ 
ਵਜੋ ਬਹੁਤੀ ਸਫ਼ਲ ਨਹੀ" । ਮੱਧਕਾਲੀਨ ਸਾਹਿੱਤ ਦੇ ਵਿਸ਼ੇਸ਼ਗ ਡਾ. ਰਤਨ ਸਿੰਘ ਜੱਗੀ ਨੇ 
ਜੋ ਵਿਚਾਰ 'ਸਿੱਧ ਗੋਸ਼ਟਿ” ਬਾਣੀ ਦੇ ਕਾਵਿ ਪੱਖ ਬਾਰੇ ਕਹੇ ਹਨ, ਉਹ ਇਸ ਗੌਸ਼ਟਿ ਬਾਰੇ 
ਵੀ ਪੂਰੀ ਤਰ੍ਹਾਂ ਢੁਕਦੇ ਹਨ । ਪ੍ਰਸੈਗ ਅਨੁਕੂਲ ਉਨ੍ਹਾਂ ਸ਼ਬਦਾਂ ਦਾ ਹਵਾਲਾ ਪ੍ਰਸਤੁਤ ਹੈ : 
'ਗੋਸ਼ਟਿ" ਕਵਿਤਾ ਵਿਚ ਹੁੰਦੇ ਹੋਇਆਂ ਵੀ ਆਮ ਕਵਿਤਾ ਵਰਗੀ ਨਹੀ” 
ਹੁੰਦੀ । ਇਹ ਚੂੰਕਿ ਇਕ ਪ੍ਰਕਾਰ ਦੀ ਬਹਿਸ ਹੁੰਦੀ ਹੈ, ਇਸ ਲਈ ਇਸ 
ਵਿਚ ਤਰਕ ਵਿਤਰਕ ਅਤੇ ਬੌਧਿਕਤਾ ਦੀ ਪ੍ਰਧਾਨਤਾ ਹੁੰਦੀ ਹੈ, ਵਲਵਲੇ 
ਅਤੇ ਜਜ਼ਬੇ ਨੂੰ ਅਭਿਵਿਅਕਤ ਕਰਨ ਦੀ ਇਸ ਪ੍ਰਕਾਰ ਦੀ ਕਵਿਤਾ ਵਿਚ 
ਗੁੰਜਾਇਸ਼ ਨਹੀ' ਹੁੰਦੀ । ਬੋਧਿਕਤਾ ਪ੍ਰਧਾਨ, ਬਹਿਸ ਅਸਲ ਵਿਚ ਵਾਰਤਕ 
ਦਾ ਵਿਸ਼ਾ ਹੈ, ਪਰ ਜੇ ਉਸ ਨੂੰ ਕਵਿਤਾ ਵਿਚ ਲਿਖਿਆ ਜਾਵੇ ਤਾਂ ਉਸ 
ਕਵਿਤਾ ਵਿਚ ਸਾਹਿੱਤਿਕਤਾ ਉਸ ਮਾਤਰਾ ਵਿਚ ਨਹੀ' ਹੁੰਦੀ ਜਿਤਨੀ ਕਿ 
ਵਲਵਲੇ ਅਤੇ ਭਾਵਨਾ ਪ੍ਰਧਾਨ ਕਵਿਤਾ ਵਿਚ ਹੁੰਦੀ ਹੈ । ਛੋਧ-ਬੱਧ ਹੋਣ 
ਕਰਕੇ ਅਵੱਸ਼ ਹੀ ਇਹ ਬਾਣੀ ਕਵਿਤਾ ਦੀ ਸੀਮਾ ਦੇ ਅੰਤਰਗਤ ਆਉਦੀ 
ਹੈ ]$ 
ਗੌਸ਼ਟਿ ਵਿਚਲੀ ਕਵਿਤਾ ਦੇ ਹੋਰ ਲੱਛਣ ਇਸ ਪ੍ਰਕਾਰ ਹਨ : ਗੁਰਬਾਣੀ ਦਾ ਪ੍ਰਭਾਵ ਅਤੇ 
ਉਸ ਦੀ ਵਰਤੋ”, ਤੋਲ-ਤੁਕਾਂਤ ਦੀ ਖੁਲ੍ਹ , ਬਿਆਨ ਵਿਚ ਰਵਾਨੀ, ਸੈਵਾਦਕ ਸ਼ੈਲੀ, ਵਿਚਾਰਾਂ 
ਵਿਚ ਦੁਹਰਾਓ ਅਤੇ “ਦੂਹਰੇ ਛੈਦ” ਦੀ ਵਰਤੋ” ਆਦਿ । 


ਭਾਸ਼ਾ 


ਸਮੇ” ਦੇ ਬੀਤਣ ਨਾਲ ਪੁਰਾਤਨ ਲਿਖਤਾਂ ਦਾ ਅਸਲ ਸਰੂਪ ਗਵਾਚ ਜਾਂਦਾ ਹੈ ਅਤੇ 


ਮੁੱਢਲੀ ਜਾਣ-ਪਛਾਣ 22) 


ਉਨ੍ਹਾਂ ਵਿਚ ਸਮੇ ਸਮੇੱ ਅਨੌਕਾਂ ਪਰਿਵਰਤਨ ਆ ਚੁੱਕੇ ਹੁੰਦੇ ਹਨ । ਹਰ ਉਤਾਰਾਕਾਰ ਦਾ 
ਲਿਖਣ ਢੈਗ ਆਪਣਾ ਆਪਣਾ ਹੁੰਦਾ ਹੈ । ਸ਼ਬਦਾਂ ਦੀ ਬਨਾਵਟ, ਸ਼ਬਦ ਜੌੜਾਂ ਵਿਚ 
ਭਿੰਨਤਾ ਵਿਆਕਰਣ ਦੀਆਂ ਉਕਾਈਆਂ ਤਕਰੀਬਨ ਹਰ ਉਤਾਰਾਕਾਰ ਕੋਲੋ” ਹੋ ਜਾਂਦੀਆਂ 
ਹਨ । ਕਈ ਵਾਰ ਵਾਕ ਬਣਤਰ ਵਿਚ ਵੀ ਢੇਰ ਤਬਦੀਲੀਆਂ ਆ ਜਾਂਦੀਆਂ ਹਨ । ਬਹੁਤੇ 
ਹੱਥਾਂ ਵਿਚੋ ਉਤਾਰੇ ਨਿਕਲਣ ਨਾਲ ਪ੍ਰਾਚੀਨਤਾ ਅਸਲੋਂ” ਹੀ ਲੋ੫ ਹੋ ਜਾਂਦੀ ਹੈ । 
ਗੋਸਟਿ ਮੱਕੇ ਮਦੀਨੇ ਕੀ” ਦਾ ਪਿੰਡਾ ਠੇਠ ਪੰਜਾਬੀ ਵਾਲਾ ਹੈ । ਬੋਲੀ ਦਾ ਝੁਕਾ 
ਠੇਠ ਪੰਜਾਬੀ ਵੱਲ ਹੈ, ਪਰੈਤੂ ਇਸ ਉਪਰ ਲਹਿੰਦੀ ਤੇ ਸਾਧ-ਭਾਖ਼ਾ ਦਾ ਅਸਰ ਵੀ ਵੇਖਿਆ 
ਜਾ ਸਕਦਾ ਹੈ । 
ਲਹਿੰਦੀ ਦਾ ਪ੍ਰਭਾਵ 
ਕ੍ਰਿਆ ਨਾਲ ਸਰਵਨਾਵੀ' ਪ੍ਰਤਯਯ ਜੋੜੇ ਹਨ ਜਿਵੇਂ : ਆਖਿਓਸ, ਦਿਤਿਓਸ/ 
ਡਿਠੌਸ, ਕੀਤੌਸ ਆਦਿ । ਕਵਿਤਾ ਵਿਚੋ ਉਦਾਹਰਣ ਦੇਖੋ : 
(ਉ) _ਆਖੀਓਸ ਮੁਹੋ ਕਲਾਮ ਜੋ ਸੋਈ ਦਿਤੀਉਸ ਦਿਖਲਾਇ । 
(ਜਿੱਪ ਰੈਫਰੈੱਸ ਲਾਇਬਰੌਰੀ, ਹੱਥ-ਲਿਖਤ 1162 ਪੱਤਰਾ 193/ਅ) 
(ਅ) ਸਾਰੀ ਮਜਲਸ ਅੰਦਰੇ ਡਿਠੌਸੁ ਕੜਾਹ ਦਿਖਾਇ । 
(ਉਪਰੌਕਤ, ਪੱਤਰਾ 194/6) 
ਲਹਿੰਦੀ ਦੇ ਪ੍ਰਭਾਵ ਹੇਠ 'ਦ” ਦੀ ਥਾਂ “ਡ” ਦੀ ਵਰਤੋਂ, ਦੇਖੋ ਦੀ ਥਾਂ ਡੇਖੋ, ਡਿਖਾਇ, 
ਡਿਠਸ ਆਦਿ । 
ਸਰਵਨਾਵੀ' ਲਹਿੰਦੀ : ਇਤ, ਉਤ, ਉਨ ਆਦਿ । 
ਕ੍ਰਿਆ ਦੇ ਲਹਿੰਦੀ ਰੂਪ : ਹੋਆ, ਹੋਇਆ, ਹੈਨਿ, ਅਸਨਿ, ਸਾ, ਸਨ ਆਦਿ । 
ਸਾਧ-ਭਾਖ਼ਾ ਦਾ ਪ੍ਰਭਾਵ 
ਵਿਸ਼ੇਸ਼ ਪੰਜਾਬੀ ਪਰਸਰਗਾਂ 'ਦਾ”, 'ਦੇ', ਦੀ ਥਾਂ ਸਾਧ ਭਾਖ਼ਾ ਦੇ ਅਸਰ ਹੇਠਾਂ ਹਿੰਦੀ 
ਰੂਪ “ਕਾ', 'ਕੇ', 'ਕੀ” ਅਤੇ 'ਨੂੰ” ਦੀ ਥਾਂ “ਕਉ”, ਆਦਿ ਦੀ ਵਰਤਾ ਕੀਤੀ ਗਈ ਹੈ । 
ਸਾਧ ਭਾਖ਼ਾ ਦੀ ਕੁਝ ਸ਼ਬਦਾਵਲੀ ਵੀ ਅਪਣਾਈ ਗਈ ਹੈ, ਜਿਵੇ' ਖਾਤਾ, ਪੀਤਾ, ਈਹਾ, 
ਕਵਨ, ਹਮਾਰੇ, ਕਈ, ਹੋਤਾ, ਬਸਤ੍ਰ, ਮੂੰਡ, ਮੂੰਡਾਵਾ ਆਦਿ । 
ਸ਼ਬਦਾਵਲੀ 
ਇਸ ਗੌਸ਼ਟਿ ਦੀ ਸ਼ਬਦਾਵਲੀ ਉਪਰ ਵੀ ਅਨੇਕ ਪ੍ਰਕਾਰ ਦਾ ਪ੍ਰਭਾਵ ਹੈ । ਵੱਖ ਵੱਖ 
ਸਰੂਪ ਦ੍ਰਿਸ਼ਟੀਗੋਚਰ ਹਨ : 
ਅਰਬੀ, ਫਾਰਸੀ ਦਾ ਪ੍ਰਭਾਵ _: ਇਸਲਾਮ ਨਾਲ ਸੋਬੇਧਿਤ ਹੋਣ ਕਰਕੇ ਅਰਬੀ 
ਫ਼ਾਰਸੀ ਦੀ ਸ਼ਬਦਾਵਲੀ ਦਾ ਪ੍ਰਭਾਵ ਤਤਸਮ ਤੇ ਤਦਭਵ ਦੋਹਾਂ ਰੂਪ ਵਿਚ ਵਿਦਮਾਨ ਹੈ । 
ਕਈ ਥਾਵਾਂ ਤੇ ਸ਼ਬਦ ਅਸ਼ੁੱਧ ਰੂਪ ਵੀ ਵਰਤੇ ਮਿਲਦੇ ਹਨ, ਅਤੇ ਸ਼ਬਦਾਂ ਦਾ ਸਰੂਪ ਵੀ 
ਅਧਿਕ ਵਿਗਾੜਿਆ ਗਿਆ ਹੈ । ਇਸ ਸ਼ਬਦਾਵਲੀ ਦੇ ਆਏ ਕੁਝ ਸ਼ਬਦ ਇਸ ਪ੍ਰਕਾਰ ਹਨ 
ਜਿਵੇ' ਮੀਰ, ਮਲਕ, ਦੀਵਾਨ, ਤਕਸੀਰ, ਸੁਖਨ, ਖ਼ੁਦਾਇ, ਹਕਰਾਸਤੀ, ਗੁਫਤ, ਸੁਨੀਦ, 
ਦਾਨਿਸ਼ਮੰਦ, ਮਜ਼ਹਬ, ਕਤੇਬ, ਸ਼ੈਤਾਨ, ਗਾਲਬ, ਬਰਦਾ, ਕਾਮਲ, ਜਰਦ, ਰੋਇ, ਸੁਰਖ, 


26 ਕੇ ਮਦੀਲੋ ਦੀ ਗੋਸ਼ਟਿ 


ਪਸਗੈਬਤ (ਪਸਗੀਬਤ), ਕਿਬਲਾ, ਮਹਿਰਾਬ, ਅਰਬਾ _ਨਾਸਰ, ਗੁੰਨਾ ਗੂਨ, ਜਬਰਾਈਲ, 
ਫਰਜੰਦ, ਤੁਰਦਨੀ, ਮੁਸਤਫ਼ਾ, ਆਫ਼ਤਾਬ, ਮਹਿਤਾਬ, ਪੁਰਸਲਾਤਿ, ਕਾਜੀ, ਮੁਫ਼ਤੀ, ਉਮਤ, 
ਤਾਇਫ਼ਾ, ਨੁਤਫ਼ਾ, ਨਫ਼ਸ, ਖਸੂਮੇਤ, ਪਿਜਾਵਾ, _ਮੁਲਹਦ, ਕਾਫ਼ਰ, ਰਸਾਤਲ, ਉਜੂ 
ਆਦਿ । 

ਰਾਜਨੀਤਿਕ ਅਤੇ ਸਾਸ਼ਕ ਸ਼ਬਦਾਵਲੀ : ਫਉਜਦਾਰ, ਕੁਟਿਵਾਲ, ਦੀਵਾਨੀਏ, 
ਅਸੀਰ, ਵਜੀਰ, ਬੂਤਾਤੀਏ, ਪੋਤੇਦਾਰ, ਦਾਰੋਗੇ, ਮੁਸਤੋਫੀਏ, ਚਉਤੀਦਾਰ, ਪਿਆਦੇ, 
ਚਉਧਰੀ, ਮੁਕੱਦਮ ਆਦਿ । 

ਸੂਫ਼ੀ ਤੇ ਜੋਗੀਆਂ ਦੀ ਸ਼ਬਦਾਵਲੀ : ਖਫਨੀ, ਟੋਪੀ, ਸ਼ਰੀਅਤ, ਮਾਰਫਤ, ਤਰੀਕਤ 
ਹਕੀਕਤ, ਫਹੌੜੀ, ਉਲਟ ਲੰਪ, ਆਸਾ, ਕੂਜਾ ਆਦਿ । 

ਗੁਰਮਤਿ ਦੀ ਸ਼ਬਦਾਵਲੀ : ਕਿਉਕਿ ਗੁਰਮਤਿ ਦੀ ਬੋਲੀ ਵੀ ਮਿਲਗੋਭਾ ਹੈ, ਇਸ 
ਲਈ ਰਲੋ ਮਿਲੋਂ ਸਰੂਪ ਵਿਚ ਗੁਰਮਤਿ ਦੀ ਸ਼ਬਦਾਵਲੀ ਆਈ ਹੈ--ਮਧਸੂਦਨ, ਮਾਧੋ, 
ਬਨਵਾਰੀ, ਉਦਿਆਨ, ਨਾਤਰ, ਤਾਕੋ ਤਾਕ, ਨਿਹਚਲ, ਕੁੰਟਿ ਆਦਿ । 

ਗੋਸ਼ਟਿਕਾਰ ਦਾ ਤਕਿਆ-ਕਾਲਮ 'ਤਾ” 'ਤੇ” “ਫਰ” “ਜੰ” ਆਦਿ ਹੈ । 
ਸ਼ਬਦ-ਜੋੜ ਅਤੇ ਵਿਆਕਰਣਿਕ ਪੱਖ 

ਸ਼ਬਦ-ਜੋੜਾਂ ਵਿਚ ਪੁਰਾਤਨਤਾ ਕਾਇਮ ਹੈ ਪਰ ਇਕਸਾਰਤਾ ਨਹੀ” । ਗ਼ਲਤ 
ਸ਼ਬਦ-ਜੋੜ ਵੀ ਵਰਤੇ ਹਨ । ਇਕ ਸ਼ਬਦ ਦੇ ਕਈ ਕਈ ਸਰੂਪ ਹਨ । 

ਗੁਰਬਾਣੀ ਵਾਂਗ ਨਾਂਵ, ਪੜਨਾਂਵ ਤੇ ਕ੍ਰਿਆ ਆਦਿ ਨਾਲ ਅੰਤ ਤੇ (;) ਤੇ (”) ਦੀ 
ਵਰਤੋਂ” ਵੀ ਕੀਤੀ ਹੈ ਪਰੈਤਹ ਇਸ ਵਿਚ ਤਰਤੀਬ ਦੀ ਇਕਸਾਰਤਾ ਨਹੀ ਅਤੇ ਨਾ ਹੀ 
ਇਨ੍ਹਾਂ ਦੇ ਅਰਥ ਗੁਰਮਤਿ ਵਾਂਗ ਨਿਕਲਦੇ ਹਨ, ਕੇਵਲ ਪਰੰਪਰਾ ਹੀ ਪਿਟੀ ਹੈ । ਬਿਸ੍ਰਾਮ- 
ਚਿੰਨ੍ਹ ਠੀਕ ਢੰਗ ਨਾਲ ਨਹੀ” ਲਗਾਏ, ਕਈ ਵਾਰ ਇਕ ਹੀ ਲਾਈਨ ਵਿਚ ਦੋ ਚਿੰਨ੍ਹ 
ਵਰਤੇ ਹਨ ਤੇ ਕਈ ਵਾਰ ਦੋ ਲਾਈਨਾਂ ਨੂੰ ਇਕ ਹੀ ਥਾਂ ਗਠ ਦਿੱਤ' ਹੈ । 

ਸਮੁੱਚੇ ਰੂਪ ਵਿਚ ਇਸ ਗੌਸ਼ਟਿ ਦੀ ਭਾਸ਼ਾ ਬਹੁ-ਪੱਖਤਾ ਤੇ ਪ੍ਰਾਚੀਨਤਾ ਦਾ ਪ੍ਰਭਾਵ 
ਪੇਸ਼ ਕਰਦੀ ਹੈ । 
ਸੈਪਾਦਨ ਕਲਾ ਬਾਰੇ 

ਸੀ ਗੋਸ਼ਟਿ ਦੀ ਸੈਪਾਦਨਾ ਵਾਸਤੇ ਸਿੱਖ ਰੈਫਰੈ'ਸ ਲਾਇਬ੍ਰਰੀ ਦੀ ਹੱਥ-ਲਿਖਤ 

: 1162 ਨੂੰ ਮੂਲ ਆਧਾਰ ਵਜੋ ਅਪਨਾਇਆ ਗਿਆ । ਇਹ ਹੱਥ-ਲਿਖਤ ਪ੍ਰਾਚੀਨ, 
ਸ਼ੁਧ ਤੇ ਸੰਪੂਰਣ (ਕੇਵਲ ਦੋ ਕੁ ਪੱਤਰੇ ਪਿਛਲੇ ਫਟੇ ਹੋਏ) ਸਰੂਪ ਵਿਚ ਪ੍ਰਾਪਤ ਸੀ । ਇਸ 
ਵਿਚ ਮੱਕੇ ਮਦੀਨੇ ਦੀ ਗੋਸ਼ਟਿ ਦੇ ਦੋਵੇ ਭਾਗ ਸ਼ਾਮਿਲ ਸਨ । ਇਸ ਦੀ ਵਿਸ਼ੇਸ਼ਤਾ ਰੌਰ ਵੀ 
ਸੀ ਕਿ ਇਸ ਦੀ ਲਿਖਤ ਸ਼ੈਲੀ _ਕਾਫ਼ੀ ਪ੍ਰਾਚੀਨ ਢੌਗ ਦੀ ਸੀ । ਪਾਠ ਦੀ ਪ੍ਰਮਾਣਿਕਤਾ, 
ਪ੍ਰਾਚੀਨਤਾ ਅਤੇ ਸਪੱਸ਼ਟਤਾ ਨੂੰ _ਉਘਾੜਨ ਵਾਸਤੇ ਤੁਲਨਾਤਮਿਕ ਪਾਠ ਅਧਿਐਨ ਲਈ 
ਬਹੁਤ ਸਾਰੀਆ ਹੱਥ-ਲਿਖਤਾਂ ਨੂੰ ਵਰਤਿਆ ਗਿਆ । ਘੱਕੇ ਦੀ ਗੋਸ਼ਟਿ” ਦਾ ਤੁਲਨਾਤਮਿਕ 
ਪਾਠ ਅਧਿਐਨ ਤਕਰੀਬਨ 15 ਹੱਥ-ਲਿਖਤਾਂ ਨਾਲ ਕੀਤਾ ਜਾ ਚੁੱਕਾ ਸੀ । ਸਮੇ' ਦੇ 


042 


ਮੁੱਢਲੀ ਜਾਣ=ਪਛਾਣ 27 


“ਭਿਆਨਕ ਹੱਥਾਂ” ਵਿਚ ਇਨ੍ਹਾਂ ਹੱਥ-ਲਿਖਤਾਂ ਵਿਚੋ” ਬਹੁਤ ਸਾਰੀਆਂ ਇਤਿਹਾਸ ਦੇ ਕਾਲੇ 
ਹੱਥਾਂ ਵਿਚ ਤਬਾਹ ਹੋ ਚੁਕੀਆਂ ਹਨ । ਦੂਜੇ ਅੱਧ 'ਮਦੀਨੇ ਦੀ ਗੋਸ਼ਟਿ” ਦੇ ਪਾਠਾਂਤਰ 
ਅਧਿਐਨ ਹਿੱਤ ਨਵੇ" ਸਿਰਿਓ” ਹੱਥ-ਲਿਖਤਾਂ ਦੀ ਭਾਲ ਕਰਨੀ ਪਈ । ਗੁਰੂ ਨਾਨਕ ਦੇਵ 
ਯੂਨੀਵਰਸਿਟੀ _ਲਾਇਬੂਰੰਰੀ ਦੇ ਹੱਥ-ਲਿਖਤ ਵਿਭਾਗ ਵਿਚੋਂ” ਦੌ ਹੱਥ-ਲਿਖਤਾਂ ਦੀ ਚੋਣ ਕੀਤੀ 
ਗਈ ਹੈ । ਉਨ੍ਹਾਂ ਨਾਲ ਆਪਣੀ ਨਿਜੀ ਪੁਸਤਕ 'ਲਿਥੋ” ਨੂੰ ਪਾਠ ਅਧਿਐਨ ਲਈ 
ਵਰਤਿਆ ਗਿਆ ਹੈ । ਇਨ੍ਹਾਂ ਹੱਥ ਲਿਖਤਾਂ ਦੀ ਸੋਪਾਦਨ ਸਾਮਗਰੀ ਵਜੋ ਵਿਸ਼ੇਸ਼ਤਾ ਬਾਰੇ 
ਵੇਰਵਾ ਬਾਕੀ ਹੱਥ-ਲਿਖਤਾਂ ਦੇ ਵੇਰਵੇ ਨਾਲ ਅੱਗੇ ਦਿੱਤਾ ਗਿਆ ਹੈ । 

ਮੂਲ ਪਾਠ ਦੇ ਅਧਿਐਨ ਸਮੋ ਬਹੁ-ਸੈਮਤੀ ਆਧਾਰ ਨੂੰ ਪਹਿਲ ਦਿੱਤੀ ਗਈ ਹੈ । 
ਪਾਠ ਨਿਸ਼ਚਤਾ, ਪ੍ਰਵਾਨਗੀ/ਅਪ੍ਰਵਾਨਗੀ ਅਤੇ ਪਾਠ-ਕ੍ਰਮਤਾ ਬਾਰੇ ਵੀ ਉਪਰੋਕਤ ਸਿੱਧਾਂਤ 
ਦ੍ਰਿਸ਼ਟੀਗੋਚਰ ਰਖਿਆ ਹੈ । ਪਾਠ ਵੱਖਰਤਾ ਨੂੰ ਪੈਰਾਂ ਵਿਚ ਹਵਾਲੇ ਸਾਹਿਤ ਦੇ ਦਿੱਤਾ 
ਗਿਆ ਹੈ । ਅਪ੍ਰਮਾਣਿਕ ਪਿਛੋ ਰਲਾਏ ਗਏ ਪਾਠਾਂ ਬਾਰੇ ਨਿਰਣੈ ਕਰਦਿਆਂ ਸ਼ੈਲੀ ਅਧਿਐਨ 
ਅਤੇ ਪ੍ਰਸਗਕਤਾ ਨੂੰ ਮਾਨਤਾ ਦਿੱਤੀ ਗਈ ਹੈ । ਇਸ ਪ੍ਰਕਾਰ ਤੁਲਨਾਤਮਿਕ ਅਧਿਐਨ ਦੇ 
ਆਧਾਰ ਤੇ ਪਿਛੋ ਸ਼ਾਮਲ ਕੀਤੇ ਗਏ ਵਾਧਿਆਂ ਬਾਰੇ ਟਿੱਪਣੀ ਦੇ ਦਿੱਤੀ ਹੈ । 

ਹਰ ਹੱਥ-ਲਿਖਤ ਦੇ ਨਕਲ ਕਰਤਾ ਦੀ ਆਪਣੀ ਮੁਹਰ ਛਾਪ ਹੈ । ਬੋਲੀ ਤੇ ਸ਼ਬਦ 
ਜੋੜਾਂ ਬਾਰੇ ਕਿਤੇ ਵੀ ਕੋਈ ਦੋ ਲਿਖਤਾਂ ਦਾ ਆਪਸੀ ਮੌਲ ਨਹੀ' ਹੈ । ਭਾਸ਼ਾਈ ਤੇ ਇਲਾ= 
ਕਾਈ ਵੱਖਰਤਾ ਆਪਣਾ ਅਸਰ ਆਵੱਸ਼ਕ ਰੱਖਦੀ ਹੈ_ਜਿਵੇ' ਇਕ” ਨੂੰ “ਹਿਕ, “ਹਿਕਸ”, 
“ਦੋ” ਨੂੰ 'ਡੂੰਹ', “ਦੇਹਿ” ਨੂੰ “ਡੇਹਿ” ਆਦਿ ਲਿਖਣਾ ਪੋਠੋਹਾਰੀ ਜਾਂ ਮੁਲਤਾਨੀ ਪ੍ਰਭਾਵ 
ਪੁਰਾਤਨ ਪੰਜਾਬੀ ਹੱਥ ਲਿਖਤਾਂ ਵਿਚ ਆਮ ਪਾਏ ਮਿਲਦੇ ਹਨ । ਇਸ _ ਪੱਖ ਤੋ ਅਸੀ" ਮੂਲ 
ਆਧਾਰਿਤ ਲਿਖਤ ਨੂੰ ਨਹੀ” ਛੋੜਿਆ । ਇਸੇ ਪ੍ਰਕਾਰ ਸ਼ਬਦ ਜੋੜਾਂ ਵਿਚ ਵੀ ਘੱਟ ਹੀ 
ਪਰਿਵਰਤਨ ਲਿਆਉਣ ਦਾ ਯਤਨ ਕੀਤਾ ਹੈ । ਲਿਖਾਰੀ ਵਲੋ ਕੀਤੀ ਗਈ ਸਹਿਵਨ 
ਉਕਾਈ ਨੂੰ ਦਰੁਸਤ ਕਰ ਦਿੱਤਾ ਗਿਆ ਹੈ । 

ਕਈ ਥਾਵਾਂ ਉਪਰ “ਤੇ” 'ਅਤੇ” “ਫਿਰ” ਸ਼ਬਦ ਜੋ ਅਗੇਤਰ ਵਜੋ” ਮੂਲ ਲਿਖਤ ਵਿਚ 
ਪਿਛੋਂ ਸ਼ਾਮਿਲ ਕੀਤੇ ਗਏ ਸਨ, ਉਨ੍ਹਾਂ ਨੂੰ ਬਿਨਾਂ ਟਿੱਪਣੀ ਦਿੱਤੇ ਤਿਆਗ ਦਿੱਤਾ ਹੈ । 

ਗੁਰਬਾਣੀ ਵਿਚੋਂ ਪ੍ਰਸਤਤ ਕੀਤੇ ਗਏ ਸ਼ਬਦਾਂ ਦੀਆਂ ਕੇਵਲ ਪਹਿਲੀਆਂ ਤੁਕਾਂ ਰੱਖ 
ਕੇ ਬਾਕੀ ਦਾ ਤਿਆਗ ਕਰ ਦਿੱਤਾ ਹੈ । ਪੱਦ=ਟਿੱਪਣੀ ਵਿਚ ਉਨ੍ਹਾਂ ਦੇ 'ਆਦਿ ਗ੍ਰੰਥ” ਵਿਚੋ” 
ਹੋਣ ਦਾ ਸੈਪੂਰਨ ਹਵਾਲਾ ਦੇ ਦਿੱਤਾ ਹੈ । ਜਿੱਥੇ ਕਿਤੇ ਬਾਣੀ ਦੇ ਸ਼ਬਦਾਂ ਨੂੰ ਜਾਣ ਬੁਝ ਕੇ 
ਵਿਗਾੜ ਕੇ ਪੇਸ਼ ਕੀਤਾ ਹੈ, ਉਸ ਨੂੰ ਜਿਵੇ“ ਤਿਵੇਂ ਕਾਇਮ ਰਖਿਆ ਹੈ । 

ਪਾਠਾਂਤਰ ਪੱਦ-ਟਿੱਪਣੀਆਂ ਵਿਚ ਲਗਾਏ ਹਨ । ਇਕ ਸ਼ਬਦ, ਇਸ ਤੋਂ ਵੱਧ ਸ਼ਬਦ 
ਜਾਂ ਇਕ ਤੁਕ ਜਾਂ ਇਸ ਤੋ” ਵੱਧ ਤੁਕਾਂ ਦੇ ਪਾਠਾਂਤਰ ਲਈ ਅੰਕਾਂ ਦੀ ਵਰਤੋ” ਕੀਤੀ ਹੈ । 
ਆਰੋਭ ਤੇ ਅੰਤ ਦੋ ਥਾਵਾਂ ਤੇ ਇਕੋ ਅੰਕ ਦੁਆਰਾ ਚਿੰਨ੍ਹਤ ਕੀਤਾ ਗਿਆ ਹੈ । ਇਸ ਨਾਲ 
ਪਾਠਾਂਤਰ ਵੱਖਰਤਾ ਨੂੰ ਠੀਕ ਢੰਗ ਨਾਲ ਮੁਕਾਬਲੇ ਵਜੋ' ਕੇ'ਦਿ੍‌ਤ ਕੀਤਾ ਹੈ । 

ਹੱਥ-ਲਿਖਤਾਂ ਦੇ ਜਿਸ ਪਾਸੇ ਅੰਕ ਲਗਾਇਆ ਗਿਆ ਹੈ ਉਸ ਨੂੰ “ਓ” ਅਤੇ ਦੂਜੇ 
ਪਾਸੇ ਜਿਥੇ ਅੰਕ ਨਹੀ 'ਅ! ਲਗਾ ਕੇ ਦੋਹਾਂ ਦਾ ਨਿਖੇੜਾ ਕੀਤਾ ਹੈ । 


ਮੱਕੇ ਮਦੀਨੇ ਦੀ ਗੋਸਟਿ 


ਮੂਲ ਪਾਠ ਵਿਚ 'ਮਦੀਨੇ ਦੀ ਗੋਸਟਿ” ਦੇ ਪੱਤਰਾ 436 ਬਦ ਨੰਬਰ 122 ਦੇ 
ਆਖੀਰ ਵਿਚ ਵਾਰਤਕ ਦੇ ਕੁਝ ਅਜਿਹੇ ਰਵਾਇੜੀ ਸ਼ਬਦ ਲਿਖੋ ਮਿਲਦੇ ਹਨ ਜੋ ਆਮ 
ਤੌਰ ਤੇ ਹੱਥ ਲਿਖਤ ਗ੍ਰੰਥਾਂ ਦੀ ਸਮਾਪਤੀ ਉਪਰੈਤ ਲੇਖਕ ਜਾਂ ਨਕਲ ਕਰਤਾ ਵਲੋ ਲਿਖੇ 
ਰੋਏ ਪਾਏ ਜਾਂਦੇ ਹਨ । ਮੂਲ-ਪਾਠ ਵਿਚ ਇਨ੍ਹਾਂ ਸ਼ਬਦਾਂ ਦਾ ਹੋਣਾ ਇਸ ਗੱਲ ਦਾ ਸੈਕੇਤ 
ਹੈ ਕਿ ਜਿਸ ਹੱਥ ਲਿਖਤ ਤੋ ਇਸ ਲਿਖਤ ਦੀ ਨਕਲ ਕੀਤੀ ਗਈ ਹੈ ਉਸ ਦਾ ਪਾਠ ਇਸ 
ਥਾਂ ਤੇ ਸਮਾਪਤ ਸੀ । ਇਸ ਤੋ ਅਗਲਾ ਪਾਠ ਪਿਫ਼ੋਂ ਰਲਾਇਆ ਗਿਆ ਹੋਇਆ ਹੈ । ਇਸ 
ਤੱਥ ਦੀ ਪੁਸ਼ਟੀ ਇਸ ਤੋਂ” ਵੀ ਹੂੰਦੀ ਹੈ ਕਿ ਗੁ. ਨਾ. ਯੂ. 16 ਵਿਚ ਇਸ ਥਾਂ ਤੇ 'ਤਿਲੰਗ 
ਦੀ ਵਾਰ” ਸ਼ਾਮਿਲ ਕੀਤੀ ਮਿਲਦੀ ਹੈ । ਇਸ ਹੱਥ ਲਿਖਤ ਦਾ ਮੂਲ ਵਾਲੀ ਲਿਖਤ ਨਾਲ 
ਕਾਫ਼ੀ ਮੈਲ ਅਤੇ ਸਾਂਝ ਹੈ । ਦੋਹਾਂ ਲਿਖਤਾਂ ਵਿਚ ਇਸ ਬਦ ਤੋਂ ਪਿਛੋਂ ਵਾਧੂ ਪਾਠ ਸ਼ਾਮਿਲ 
ਕੀਤਾ ਹੋਇਆ ਮਿਲਦਾ ਹੈ । ਗੁ. ਨਾ. ਯੂ. 16 ਵਿਚ ਮੂਲ ਵਾਲੀ ਲਿਖਤ ਨਾਲੋ” ਵਧੇਰੇ 
ਤੇ ਸੈਪੂਰਨ ਅਜਿਹਾ ਅਪ੍ਰਮਾਣਿਕ ਪਿਛੋਂ ਰਲਾਇਆ ਹੋਇਆ ਪਾਠ ਅੰਕਿਤ ਹੈ । 

ਬੈਦ ਨੰਬਰ 122. ਤੋਂ ਪਿਛੋ ਦਾ ਪਾਠ ਪ੍ਰਾਚੀਨ ਨਹੀ“ ਹੈ । ਉਸ ਵਿਚ ਦਸਵੇ” 
ਗੁਰੂ ਸਾਹਿਬ ਵਲ ਸੈਕੇਤ ਹਨ, ਸਿੰਖ ਸੈਸਥਾ ਦੇ ਪਿਛਲੇ ਸਮੇ' ਨਾਲ ਸੈਥੋਧਿਤ ਰਵਾਇਤਾਂ 
ਦਾ ਵਿਵਰਣ ਹੈ । ਇਸ ਪਾਠ ਨੂੰ ਅਸੀ” ਮੂਲ ਪਾਠ ਵਿਚ ਸ਼ਾਮਿਲ ਰਹਿਣ ਦਿੱਤਾ ਹੈ । 
ਸਾਡੀ ਧਾਰਣਾ ਇਹ ਸਿੱਧ ਕਰਨ ਵਿਚ ਹੈ ਕਿ ਇਸ ਗੋਸ਼ਟਿ ਦੇ ਪਾਠ ਵਿਚ ਨਿਰੌਤਰ ਵਾਧਾ 
ਘਾਟਾ ਹੁੰਦਾ ਆਇਆ ਹੈ। ਸਮੇ ਸਮੇ” ਨਵੇ” ਵਾਧੇ ਇਸ ਵਿਚ ਸ਼ਾਮਿਲ ਹੁੰਦੇ ਰਹੇ ਹਨ । 

“ਤਿਲੰਗ ਦੀ ਵਾਰ” ਇਸ ਗੌਸ਼ਟਿ ਦੀਆਂ ਹੱਥ ਲਿਖਤਾਂ ਵਿਚ ਅੰਤ ਤੇ ਸ਼ਾਮਿਲ 
ਕੀਤੀ ਮਿਲਦੀ ਹੈ । ਮੂਲ ਲਿਖਤ ਵਿਚ ਇਸ ਦਾ ਅਭਾਵ ਸੀ_ਪਰੇਤ੍ੂਹ ਇਸ ਦਾ ਸੈਬਧ ਇਸ 
ਨਾਲ ਜੁੜਿਆ ਹੋਣ ਕਾਰਣ ਇਸ ਵਾਰ ਨੂੰ ਅਖੀਰ ਤੇ ਸ਼ਾਮਿਲ ਕਰ ਦਿੱਤਾ ਗਿਆ ਹੈ । 
ਸੰਪਾਦਨ ਸਾਮੱਗਰੀ ਦਾ ਵੇਰਵਾ 

(1) ਗੋਸ਼ਟਿ ਮੱਕੇ ਮਦੀਨੇ ਕੀ (ਸਿ. ਰ. ਲ. ਐ. ਨੰ. 1162) : ਇਸ ਦਾ 
ਲੇਖਕ ਨਾਮਲ੍ਹਮ ਹੈ । ਆਕਾਰ 7]%5” ਹੈ । ਆਰੋਭ ਵਿਚ 'ਪਾਕਨਾਮਾ ਸਾਖੀ 
ਮੱਕੇ ਕੀ” ਦਿੱਤਾ ਹੋਇਆ ਸਿਰਲੇਖ ਹੈ । ਮੱਕੇ ਦੀ _ਗੋਸ਼ਟਿ ਪੁੱਤਰਾ 194 ਤਕ ਅਤੇ ਮਦੀਨੇ 
ਦੀ ਗੋਸ਼ਟਿ 195-237 ਪੁੱਤਰੇ ਤੱਕ ਸ਼ਾਮਿਲ ਹੈ । ਅੰਤਲੇ ਦੋ ਕੁ ਸਫ਼ੇ ਫੱਟੇ ਹੋਏ ਅਤੇ 
ਅਧੂਰੇ ਹਨ । ਪ੍ਰਤਿ ਪੱਤਰਾ 9 ਸਤਰਾਂ ਕਾਗਜ਼ ਦੇਸੀ ਲਿਖਤ ਸਾਫ਼ ਤੇ ਸ਼ੁੱਧ, ਰੌਗੀਨ 
ਹਾਸ਼ੀਆ ਲਕੀਰਾਂ ਵਾਲਾ, ਪੁਸਤਕ ਸਜਿਲਦ ਤੇ ਚੰਗੀ ਹਾਲਤ ਵਿਚ । ਸੈਪਾਦਨ ਲਈ 
ਇਸ ਨੂੰ ਆਧਾਰ ਬਣਾਇਆ ਗਿਆ ਹੈ । 

(2) ਸਾਖੀ ਮੱਥੇ ਦੀ ਗੋਸ਼ਟਿ : (ਸਿ. ਰ. ਲ. ਐ. ਨੰ. 6137) : ਲੇਖਕ ਨਾ” 
ਮਾਲ੍ਹਮ ਆਕਾਰ ?7]ੱ”% 5੩” ਹੈ। ਕੁਲ ਪੱਤਰੇ 164 ਪ੍ਰਤਿ ਪੱਤਰਾ 9 ਸਤਰਾਂ 
ਕਾਗਜ਼ ਕਸ਼ਮੀਰੀ, ਲਿਖਤ ਬਹੁਤ ਸਪੱਸ਼ਟ ਅਤੇ ਸੁੰਦਰ ਹੈ । ਹਾਸ਼ੀਆ ਰੈਗੀਨ ਲਕੀਰਾਂ 
ਵਾਲਾ । ਸਿਰਲੇਖ ਸਲੋਕ/ਪਉੜੀਆਂ ਤੇ ਅੰਕ ਆਦਿ _ਲਾਲ ਸਿਆਹੀ ਨਾਲ ਲਿਖੇ ਹੋਏ 
ਹਨ । ਇਸ ਦੇ ਪਾਠ ਬਹੁਤੇ ਅਸੁੱਧ ਤੇ _ਅਪੂਰਣ ਹਨ । ਸਮਾਂ : ਸਮੇਤ 1932 ਬਿ. 
ਲਿਖਾਰੀ ਭਾਈ ਉਤਮ ਸਿੰਘ ਹੈ । 


ਮੁੱਢਲ। ਜਾਣ-ਪਛਾਣ 29 


(3) `ਜਨਮਸਾਥੀ ਗੁਰੂ ਨਾਨਕ ਜੀ _ਕੀ (ਸਿ. ਰ. ਲ. ਐ. ਨੰ: 6535) : 
ਲੋਖਕ ਨਾਮਾਲੂਮ ਅਤੇ ਆਕਾਰ 121” % 62” ਹੈ । ਇਹ ਇਕ ਜਨਮਸਾਖੀ 
ਹੈ ਜਿਸ ਵਿਚ ਵੱਖ ਵੱਖ ਹੋਰ ਬਹੁਤ ਸਾਰੀਆਂ ਬਾਣੀਆਂ, ਸਾਖੀਆਂ ਤੇ ਗੋਸ਼ਟਾਂ ਆਦਿ 
ਆੰਕਿਤ ਹਨ । ਮੱਕੇ ਮਦੀਨੇ ਦੀ ਗੋਸ਼ਟਿ ਪੱਤਰਾ 136-222 ਤਕ ਸ਼ਾਮਿਲ ਹੈ । ਇਸ ਤੋ” 
ਇਲਾਵਾ ਬਾਕੀ ਬਾਣੀਆਂ ਅਤੇ ਗੋਸ਼ਟਾਂ ਇਸ ਪ੍ਰਕਾਰ ਹਨ, ਗੋਸ਼ਟਿ ਅਜਿਤੇ ਰੈਧਾਵੇ ਕੀ, 
ਬਿਬੇਕ ਪਾਚੀਸੀ, ਕਬੀਰ ਕੀ ਪਰਚੀ, ਬਾਣੀ ਭਾਈ ਬੋਦਲੇ ਕੀ, ਗੋਸ਼ਟਿ ਕਬੀਰ ਤਥਾਂ 
ਰਵਿਦਾਸ ਕੀ ਆਦਿ । ਸਮਾਂ ਸੈਮਤ 1883 ਥਿ. ਪਰੈਤੂ ਅੱਖਰਾਂ ਵਿਚ ਅਠਾਰਾਂ ਸੌ ਤਿਹਤਰ 
ਲਿਖਿਆ ਹੈ । 

(4) ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ (ਸਿ. ਰ. ਲ. ਐ. ਨੰ. 2184): 
ਲਿਖਾਰੀ ਨਾਮਾਲ੍ਹਮ, ਆਕਾਰ 132” % 9” ਹੈ । ਇਹ ਜਨਮਸਾਖੀ ਸਾਹੀਵਾਲ 
ਕਰਕੇ ਪ੍ਰਸਿੱਧ ਹੈ । ਮੱਕੇ ਮਦੀਨੇ ਦੀ ਗੋਸ਼ਟਿ ਦਾ ਕੁਝ ਭਾਗ ਇਸ ਵਿਚ ਦਿੱਤਾ ਹੋਇਆ ਹੈ 
ਜੋ ਪੱਤਰਾ 243-270 ਤਕ ਸ਼ਾਮਿਲ ਹੈ । ਸਮਾਂ ਸੈਮਤ 1856 ਬਿ. ਉਤਾਰਾ ਸੈਮਤ 
1944 ਬਿ. ਹੈ । 

(5) ਸਾਖੀ ਮੱਕੇ ਕੀ ਗੋਸ਼ਟਿ ਮਹਲਾ ੧ (ਸਿ. ਰ. ਲ. ਐ. ਨੰ: 6138) : 
ਲੇਖਕ ਨਾਮਾਲ੍ਹਮ ਇਸ ਦੇ ਸ਼ੁਰੂ ਵਿਚ ਅਜਿੱਤੇ ਚੈਧਾਵੇ ਦੀ ਗੋਸ਼ਟਿ ਦਿੱਤੀ ਹੋਈ ਹੈ । ਮੱਕੇ 
ਦੀ ਗੋਸ਼ਟਿ ਪੁੱਤਰਾ 126 ਤੋਂ” ਸ਼ੁਰੂ ਹੁੰਦੀ ਹੈ । ਮਦੀਨੇ ਦੀ ਗੋਸ਼ਟਿ ਵਿਚ ਨਹੀ' ਹੈ । ਇਸ 
ਦੀ ਲਿਖਤ ਅਤੇ ਕਾਗਜ਼ ਤੋ ਪਤਾ ਲਗਦਾ ਹੈ ਕਿ ਇਹ ਮੋ ਸਾਲ ਤੋਂ ਵੱਧ ਪੁਰਾਣੀ 
ਲਿਖਤ ਹੈ । 

(6) ਫੁਰਕਾਨ ਬਾਬੇ ਨਾਨਕ ਜੀ ਕੀ (ਜਿ. ਰ. ਲ. ਐ. ਨੰ: 747) : ਆਕਾਰ 
7” % €ਨਰੰ” ਇਹ ਫੁਟਕਲ ' ਬਾਣੀਆਂ ਦਾ ਸੈਗ੍ਰਹਿ ਹੈ । ਇਸ ਵਿਚ ਗੋਸ਼ਟਿ ਕਾਜੀ 
ਰੁਕਨਦੀਨ, ਹਾਜਰਨਾਮਾ ਬਿਹੈਗਮ ਬਾਣੀ ਆਦਿ ਬਹੁਤ ਸਾਰੀਆਂ ਬਾਣੀਆਂ ਦਰਜ ਹਨ । 
ਫੁਟਕਾਨ ਬਾਬੇ ਨਾਨਕ ਜੀ ਕਾ ਪੱਤਰਾ 98-104 ਤੱਕ ਆੰਕਿਤ ਹੈ । ਇਹ ਗੋਸ਼ਟਿ ਸੈਪੂਰਣ 
ਨਹੀ” ਕੇਵਲ ਕੁਝ ਪੱਤਰੇ ਹੀ ਪ੍ਰਾਪਤ ਹਨ । 

(7) ਗੋਸਟਿ ਮੱਕੇ ਮਦੀਨੇ ਕੀ (ਸਿ. ਰ. ਲ. ਐ. ਨੰ. 3197) : ਆਕਾਰ 
8” % 8ਨ੍ੋ” ਪੱਤਰੇ 154 ਤੋ” 473 ਪ੍ਰਤਿ ਸਫਾ 8 ਸਤਰਾਂ, ਕਾਗਜ਼ ਕਸ਼ਮੀਰੀ । ਲਿਖਤ 
ਸਾਫ, ਹਾਸ਼ੀਆ ਰੈਗੀਨ ਲਕੀਰਾਂ ਵਾਲਾ, ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ । 
ਪੁਸਤਕ ਅਧੂਰੀ ਹੈ । 

(8) ਪਾਕਨਾਮਾ ਸਾਖੀ ਮੱਕੇ ਮਦੀਨੇ ਕੀ (ਸਿ. ਰ. ਲ. ਐ. ਨੰ. 7398) : 
ਆਕਾਰ 103" % 73” ਇਹ ਬਹੁਤ ਸਾਰੀਆਂ ਬਾਣੀਆਂ ਦਾ ਵੱਡਾ ਸੰਗ੍ਰਹਿ ਹੈ । 
ਜਿਸ ਵਿਚ ਮੱਕੇ ਮਦੀਨੇ ਦੀ ਗੋਸ਼ਟਿ ਪੁੱਤਰਾ 15-193 ਤਕ ਦਰਜ ਹੈ । ਇਸ ਤੋ ਇਲਾਵਾ 
ਬਾਕੀ ਬਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ---ਬਿਹੈਗਮ ਬਾਣੀ, ਅਜਿੱਤੇ ਰੋਧਾਵੇ ਦੀ 
ਗੋਸ਼ਟਿ, ਪ੍ਰੰਮ ਸੁਮਾਰਗ ਗ੍ਰੰਥੇ, ਤਨਖਾਹ ਨਾਮਾ (ਭਾਈ ਨੰਦ ਲਾਲ), ਸ੍ਰੀ ਗੁਰੂ ਸੋਭਾ, ਬਾਣੀ 
ਭਾਈ ਗੁਰਦਾਸ ਭੁੱਲੇ ਜੀ ਕੀ, ਆਦਿ । ਪਾਠ ਸ਼ੁਧ ਅਤੇ ਮੈਪੂਰਣ ਹੌਣ ਕਰਕੇ ਪ੍ਰਮਾਣਿਕ 


30 ਮੱਕੋ ਮਦੀਨੇ ਕੀ ਗੌਸ਼ਫਿ 


ਹੱਥ-ਲਿਖਤ ਹੈ । 

(9) `ਜਨਮ ਪਤ੍ਰੀ ਬਾਬੇ ਨਾਨਕ ਜੀ ਕੀ (ਸਿ. ਰ. ਲ. ਐ. ਨੰ. 4324) : ਆਕਾਰ 
1” ੨ 10" ਬਾਲੋ ਵਾਲੀ ਜਨਮਸਾਖੀ ਹੈ । ਪ੍ਰਤਿ ਸਫ਼ਾ 16 ਲਾਈਨਾਂ । ਮੱਕੇ ਮਦੀਨੇ ਦੀ 
ਗੋਸ਼ਟਿ ਪੁੱਤਰਾ 92-210 ਤਕ ਦਰਜ ਹੈ । ਲਿਖਤ ਸ਼ੁਧ । ਹਾਸ਼ੀਆ ਲਾਲ ਸਿਆਹੀ ਦਾ 
ਦਿੱਤਾ ਹੈ । ਪਾਠ ਵਧੇਰੇ ਸ਼ੁਧ ਤੇ ਸੈਪੂਰਣ ਹੈ । 

(10) ਸਾਖੀ ਮੱਕੇ ਦੀ ਗੋਸ਼ਟਿ (ਸਿ. ਰ. ਲ. ਐ. ਨੰ. 6859) : ਆਕਾਰ 
8” % 6ਨ੍ਰ" ਮੱਕੇ ਦੀ ਗੋਸ਼ਟਿ ਪਤਰਾ 119 ਤਕ ਅਤੇ ਮਦੀਨੇ ਦੀ ਗੋਸ਼ਟਿ ਪਤਰਾ 
119-190 ਤੱਕ ਦਰਜ ਹੈ । ਇਸ ਵਿਚ ਹੋਰ ਫੁਟਕਲ ਬਾਣੀਆਂ ਸ਼ਾਮਿਲ ਹਨ । 

(11) ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ (ਸਿ. ਰ. ਲ. ਐ. ਨੰ: 4319) 
ਪੱਥਰ ਛਾਪਾ ਆਕਾਰ 11" % 10" ਇਸ ਦੇ ਆਰੈਭ ਵਾਲਾ ਪੱਤਰਾ ਨਾ ਹੋਣ ਕਰਕੇ ਛਾਪੇ 
ਖਾਨੇ ਦਾ ਪਤਾ ਨਹੀ" ਲਗ ਸਕਿਆ । ਸੁਰੂ ਵਿਚ ਬਾਲੇ ਵਾਲੀ ਜਨਮਸਾਖੀ ਹੈ ਅਤੇ ਪੰਨਾ 
658 ਤੇ ਮੱਕੇ ਮਦੀਨੇ ਦੀ ਗੋਸ਼ਟਿ ਵਾਧੂ ਬਾਣੀ ਦੇ ਤੌਰ ਤੇ ਸ਼ਾਮਿਲ ਕੀਤੀ ਹੈ । ਮੱਕੇ ਦੀ 
ਗੋਸ਼ਟਿ ਦੇ 80 ਪੰਨੇ ਹਨ ਅਤੇ ਮਦੀਨੇ ਦੀ ਗੌਸ਼ਟਿ ਅਧੂਰੀ ਹੈ । ਅੰਤ ਤੇ ਸ਼ਬਦ ਹਨ 
“ਇਤਿ ਸ੍ਰੀ ਮੱਕੇ ਦੀ ਗੌਸ਼ਟਿ ਸੈਪੂਰਨੰ । ਸੁਭੈ ਮਸਤ ਸੁਭ । ਸੈਮਤਿ ਨਾਨਕ ਸਾ. 424 
ਦਸਤਖਤ ਭਾਈ ਬੂੜ ਸਿੰਘ ਕਾਪੀ ਨਵੀਸ ਲਾਹੌਰ ।” ਇਸ ਦਾ ਪਾਠ ਬਹੁਤ ਅਸ਼ੁਧ ਹੈ । 

(12) ਗੋਸ਼ਟਿ ਮੱਕੇ ਵ ਮਦੀਨੇ ਦੀ (ਭਾਸ਼ਾ ਵਿਭਾਗ ਪਟਿਆਲਾ ਐ. ਨੰ. 6) : 
ਆਕਾਰ 6]" % 8)" ਕੁਲ ਪੱਤਰੇ 82 ਪ੍ਰਤਿ ਸਫ਼ਾ 15 ਸਤਰਾਂ, ਲਿਖਤ ਪ੍ਰਾਚੀਨ । 
ਕਈ ਥਾਵਾਂ ਉਪਰ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹਨ । ਸ਼ੁਰੂ ਦੇ 14 ਪੱਤਰੇ ਨਹੀ 
ਹਨ । ਅੰਤ ਤੇ ਸਮਾਂ ਦਿੱਤਾ ਹੈ ਸੈਮਤ 1788 ਬਿ. । 

(13) ਸਾਖੀ ਮੱਕੇ ਮਦੀਨੇ ਕੀ (ਭਾਸ਼ਾ ਵਿਭਾਗ ਪਟਿਆਲਾ ਐ. ਨੰ. 165) : 
ਆਕਾਰ 6” ੯ 103” ਪੱਤਰੇ 81 ਤੋ 239 ਕਾਗਜ਼ ਮੋਟਾ ਲਿਖਤ ਸਿੱਧੀ ਸਾਦੀ । 
ਸਿਰਲੇਖ ਕਿਤੇ ਕਿਤੇ ਲਾਲ ਸਿਆਹੀ ਨਾਲ ਲਿਖੇ ਹਨ । 

(14) ਨਿੱਜੀ ਪੁਸਤਕ (ਲਿਥੋਗ੍ਰਾਫੀ) : ਪੱਥਰ ਛਾਪੇ ਦੀ ਪੁਸਤਕ ਹੈ । ਬਾਲੇ ਵਾਲੀ 
ਜਨਮਸਾਖੀ ਦੇ ਨਾਲ ਮੱਕੇ ਮਦੀਨੇ ਦੀ ਗੋਸ਼ਟਿ, ਅਜਿੱਤੇ ਰੈਧਾਵੇ ਦੀ ਗੋਸ਼ਟਿ ਵੱਖਰੇ ਰੂਪ 
ਵਿਚ ਸ਼ਾਮਿਲ ਹੈ । ਪੁਸਤਕ ਦਾ ਆਦਿ ਔਤ ਨਾ-ਮੁਕੈਮਲ ਹੈ । ਮੱਕੇ ਮਦੀਨੇ ਦੀ ਗੋਸ਼ਟਿ 
ਪੰਨਾ 134 ਤੋਂ ਸ਼ੁਰੂ ਹੋ ਕੇ 235 ਤੇ ਖਤਮ ਹੁੰਦੀ ਹੈ । 

(15) ਸਾਖੀ ਗੋਸ਼ਟਿ ਮੱਕੇ ਦੀ (ਸ਼ਮਸ਼ੇਰ ਸਿੰਘ ਅਸ਼ੋਕ, ਨਿੱਜੀ ਪੁਸਤਕਾਲਾ) : 
ਆਕਾਰ 5” % 7?” ਮੱਕੇ ਦੀ ਗੋਸ਼ਟਿ ਪੱਤਰਾ 339 ਅਤੇ ਮਦੀਨੇ ਦੀ ਗੋਸ਼ਟਿ 454 ਤੋ" 
ਸ਼ੁਰੂ ਹੁੰਦੀ ਹੈ, ਲਿਖਤ ਪੁਰਾਤਨ ਤੇ ਟੁੱਟੀ ਫੁੱਟੀ ਹਾਲਤ ਵਿਚ ਹੈ । ਆਦਿ ਅੰਤ ਦੇ ਪੱਤਰੇ 
ਗੁੰਮ ਹਨ । ਪੱਤਰਿਆਂ ਦੇ ਅੰਕਾਂ ਤੋ ਸਪੱਸ਼ਟ ਹੁੰਦਾ ਹੈ ਕਿ ਇਹ ਕਿਸੇ ਜਨਮਸਾਖੀ ਦਾ ਹੀ 
ਭਾਗ ਹੈ । ਲਿਖਤ ਪੁਰਾਤਨ ਤੇ ਸਿਆਹੀ ਫੈਲੀ ਹੋਈ ਹੋਣ ਕਾਰਣ ਕਿਤੇ ਕਿਤੇ ਪਾਠ 
ਸਪੱਸ਼ਟ ਨਹੀ” । 


(16) ਗੋਸ਼ਟਿ ਮੱਕੇ ਮਦੀਨੇ ਕੀ (ਗੁਰੂ ਨਾਨਕ ਦੇਵ ਯੂਨੀਵਰਸਿਟੀ ਐ. ਨੰ: 


ਮੁੱਦਲੀ ਜਾਣ=ਪਛਾਣ 31 


752) ਆਕਾਰ 52”% 8, ਪ੍ਰਤਿ ਪੱਤਰਾ 19 ਸਤਰਾਂ, ਕੁਲ ਪੱਤਰੇ 1-319 ਇਸ 
ਵਿਚ 12 ਪੱਤਰਿਆਂ ਉਪਰ ਪੰਨੇ ਨਹੀ” ਹਨ ਪਰੋਤੂ ਲਿਖਤ ਪੁਰਾਣੀ ਇਕੋ ਹੱਥ ਦੀ ਹੈ । 
ਅੰਤ ਵਿਚ ਤਿਨ ਪੱਤਰੇ ਵੱਖਰੇ ਕਾਗਜ਼ ਵੀ ਵੱਖਰਾ, ਅਤੇ ਕਲਮ ਵੀ ਵੱਖਰੀ ਹੈ । ਅੰਤ 
ਅਧੂਰਾ ਹੈ । ਪੱਤਰੇ ਭਿਜੇ ਹੋਏ ਖਸਤਾ ਹਾਲਤ ਵਿਚ । ਕਈ ਥਾਵਾਂ ਤੇ ਦੋ ਰੰਗੀ ਸਿਆਹੀ 
ਹੈ । ਜਿਲਦ ਦੁਬਾਰਾ ਚੜ੍ਹੀ ਹੋਈ ਹੈ । ਹਾਸ਼ੀਆ ਚਾਰੇ ਪਾਸੇ ਤੋ ਦੋ ਰੋਗਾ । ਇਹ ਲਿਖਤ 
ਕੋਈ ਡੇਢ ਕੁ ਸੋ ਸਾਲ ਪੁਰਾਣੀ ਲਗਦੀ ਹੈ । ਇਸ ਵਿਚ ਮੱਕੇ ਮਦੀਨੇ ਦੀ ਗੋਸ਼ਟਿ ਪੱਤਰਾਂ 
104 ਤੋ 242 ਤਕ ਸੈਪੂਰਣ ਤੇ ਵਾਧੂ ਪਾਠ ਸਮੇਤ ਮਿਲਦੀ ਹੈ । ਇਹੋ ਹੀ ਇਸ ਦੀ 
ਵੱਡੀ ਵਿਸ਼ੇਸ਼ਤਾ ਹੈ । ਆਧਾਰਿਤ ਲਿਖਤ ਨਾਲੋ ਇਸ ਦੇ 29 ਪੱਤਰੇ ਵਾਧੂ ਹਨ । ਇਸੇ 
ਵਾਧੂ ਪਾਠ ਵਿਚ ਜਿਹੜੇ ਸਵਾਲ ਜਵਾਬ ਚਲਦੇ ਹਨ ਉਨ੍ਹਾਂ ਵਿਚ 'ਕੁਣਕਾ” ਵੈਡ ਕੇ ਛੱਕਣ 
ਸੋਦਰ ਸੋਹਿਲਾ ਰਹਿਰਾਸ ਪੜ੍ਹਣ ਆਦਿ ਦਾ ਵੇਰਵਾ ਹੈ ਜਿਸ ਤੋ” ਸਪੱਸ਼ਟ ਹੈ ਕਿ ਇਹ 
ਪਾਠ ਪੁਰਾਤਨ ਨਹੀ” ਹੋ ਸਕਦਾ । ਇਸ ਪਾਠ ਦੀ ਸ਼ੈਲੀ ਦਾ ਵੀ ਮੂਲ ਨਾਲੋ' ਢੇਰ ਅੰਤਰ 
ਹੈ। ਇਸ ਵਿਚ ਮੱਕੇ ਮਦੀਨੇ ਦੀ ਗੋਸ਼ਟਿ ਵਿਚ ਤਿਲੰਗ ਦੀ ਵਾਰ ਸ਼ਾਮਿਲ ਹੈ । ਇਸ ਤੌੱ 
ਇਲਾਵਾ ਇਸ ਵਿਚ ਵਾਧੂ ਬਾਣੀਆਂ ਜਿਵੇ" ਬਹਿਰੇ ਤਵੀਲ, ਗੋਸ਼ਟਿ ਬਾਬਾ ਜੀ ਕੀ ਕਬੀਰ 
ਨਾਲ, ਬਿਹੌਗਮ ਬਾਣੀ, ਪੀਰਾਂ ਦੀ ਵਾਰ, ਆਸਾ ਫਰੀਦ ਜੀ, ਸ਼ਾਮਲ ਹਨ । ਬਾਣੀ ਦੇ 
ਸੈਗ੍ਹਿ ਤੋੱ' ਇਸ ਦਾ ਸੈਬੋਧ ਮਿਹਰਬਾਨ ਸੈਪ੍ਰਦਾਇ ਦੇ ਕਿਸੇ ਵਿਅਕਤੀ ਨਾਲ ਜੁੜਦਾ ਹੈ । 


(17) ਗੋਸ਼ਟਿ ਮੱਕੇ ਮਦੀਨੇ ਕੀ : (ਗੁਰੂ ਨਾਨਕ ਦੇਵ ਯੂਨੀਵਰਸਿਟੀ ਐ. ਨੰ: 
298) ਆਕਾਰ 6”% 5', ਪ੍ਰਤਿ ਪੱਤਰਾ 9 ਸਤਰਾਂ, ਦੋ ਰੋਗੀ ਸਿਆਹੀ ਸਿਰਲੇਖ ਲਾਲ 
ਸਿਆਹੀ ਨਾਲ, ਕਾਨੀ ਦੋ ਤਰ੍ਹਾਂ ਦੀ ਵਰਤੀ ਹੈ । ਪੁਸਤਕ ਸ. ਸ਼ਮਸ਼ੇਰ ਸਿੰਘ ਅਸ਼ੋਕ ਤੌ” 
ਪ੍ਰਾਪਤ ਕੀਤੀ ਗਈ ਹੈ । ਇਸ ਦੇ ਪੱਤਰਾ 1-165 ਤੱਕ ਮੱਕੇ ਦੀ ਗੋਸ਼ਟਿ ਅਤੇ 165- 
252 ਤੱਕ ਮਦੀਨੇ ਦੀ ਗੋਸਟਿ ਸ਼ਾਮਿਲ ਹੈ । ਇਸ ਵਿਚਲਾ ਪਾਠ ਉਪਰੋਕਤ ਹੱਥ-ਲਿਖਤ 
ਨਾਲੋ” ਘੱਟ ਹੈ । ਪਰ ਅੰਤ ਸਪੱਸ਼ਟ ਦਿੱਤਾ ਹੋਇਆ ਹੈ । ਪੁਸਤਕ ਦੀਮਕ ਦੀ ਖਾਧੀ ਹੋਈ 
ਹੈ। ਇਸ ਦਾ ਪਾਠ 'ਲਿਥੋ” ਨਾਲ ਬਹੁਤ ਮੇਲ ਖਾਂਦਾ ਹੈ । 

ਸੈਕੇਤਾਵਲੀ : ਉਪਰੋਕਤ ਹੱਥ-ਲਿਖਤਾਂ ਦੇ ਵੇਰਵੇ ਦੇਣ ਸਮੇ” ਐ. ਨੰ: ਦੀ ਥਾਂ 
ਉਪਰਲੇ ਕ੍ਰਮਕ ਨੰਬਰ ਸੈਕੇਤਾਵਲੀ ਵਿਚ ਵਰਤੇ ਗਏ ਹਨ ਅਤੇ ਲਾਇਬ੍ਰੇਰੀਆਂ ਜਾਂ ਸੈਸਥਾਵਾਂ 
ਤੇ ਵਿਅਕਤੀਆਂ ਲਈ ਹੇਠ ਲਿਖੇ ਪ੍ਰਕਾਰ ਸੈਕੇਤਾਵਲੀ ਵਰਤੀ ਗਈ ਹੈ : 


ਸਿੱਖ ਰੈਫਰੈੱਸ ਲਾਇਬਰੀ ਵਸਿ ਰਨ. 
ਗੁਰੂ ਨਾਨਕ ਦੇਵ ਯੂਨੀਵਰਸਿਟੀ _ ==ਗੂ. ਨਾ. ਯੂ. 16, 17 
ਭਾਸ਼ਾ ਵਿਭਾਗ ==ਭਾ. ਵਿ. 1, 2 

ਸ਼ਮਸ਼ੇਰ ਸਿੰਘ ਅਸ਼ੋਕ ==ਸ਼. ਸ. ਅ. 

ਨਿੱਜੀ ਪੁਸਤਕ ਪੱਥਰ ਛਾਪਾ ==ਲਿਥੋ 


ਆਦਿ ਗ੍ਰੰਥ ==ਅ. ਗੰ. 


<ੱ 


ਮੱਕੇ ਮਦੀਨੇ ਦੀ ਗੋਜ਼ਟਿ 


ਪੈਰ ਟਿੱਪਣੀਆਂ ਤੇ ਹਵਾਲੋਂ 

. ਰਤਨ ਸਿੰਘ ਜੱਗੀ (ਡਾ ), ' ਵਿਚਾਰਧਾਰਾ”, ਪੰਨਾ 21 

. ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ”, ਨਾ 252 

॥ਟ.੬੦6, ੧₹.11., 5077 576 17801000, :. 55 

, ਵਿਸਥਾਰ ਹਿੱਤ ਵੇਖੌ--'ਗੌਰਖ ਬਾਣੀ”, ਭਾਸ਼ਾ ਵਿਭਾਗ, ਪਟਿਆਲਾ । 

ਗੁਰਦੀਪ ਕੌਰ (ਡ' ), 'ਪੁਤਤਨ ਪੰਜਾਈ ਵਾਰਤਕ ਵਿਚ ਗੋਸ਼ਟਿ ਪਰੰਪਰਾ”, ਖੋਜ ਪਤ੍ਰਿਕਾ, ਪੁਰਾਤਨ 

ਪੰਜਾਬੀ ਵਾਰਤਕ ਵਿਸ਼ੇ ਸ਼ ਅੰਕ, ਪੰਨ' 320-21 

. ਸ਼ਮਸ਼ੋਰ ਸਿੰਘ ਅਸ਼ਕ--'ਸੀ ਗੁਰੂ ਨਾਨਕ ਦੇਵ ਜੀ ਦੀਆਂ ਗੋਸ਼ਟਾਂ' ਅਲੌਚਨਾ ਗੁਰਹ ਨਾਨਕ ਵਿਸੋਜ 

ਅੰਕ, ਪੰਨਾ 102 

. ਸੰਤ ਸੰਪੂਰਨ ਸਿੰਘ (ਸੰ੫ ), 'ਪ੍ਰਾਣ ਸੰਗਲ)” (ਹਿੰਦ), ਪੰਨਾ 970-71 

141੦0, %,9., 0]. 61੧., 2 #008100 6, ]. 6 

. ਸ਼ਮਸ਼ੈਰ ਸਿੰਘ ਅਜ਼ੌਕ, ਉਹੀ, ਪੰਨਾ 108 

. ਪ੍ਰਾਣ ਸੰਗਲ”, ਵਿਚ ਵੀ ਭੇਖ ਨਾਲ ਸੱਬ ਧਿਤ ਅਜਿਹੀ ਇਕ ਗੌਸ਼ਟਿ ਸ਼ਾਮਲ ਹੈ, ਪੰਨ' 705 

. ਡਾ. ਮੈਕਲੌਡ ਜਿਸ ਭਵਨ ਨਾਲ %06000 ਸ਼ਬਦ ਨੂੰ ਵਰਤੋ” ਵਿਚ ਲਿਆਉ'ਦਾ ਹੈ ਲੰਕਯਾਨ 

ਵਿਚ 'ਮੋਟਿਫ! ਸ਼ਬਦ ਉਸ ਵਾਸਤੇ ਢੁ=ਵਾਂ ਪਹਿਆਏ ਹੈ । 

12, ੮1860, '. ਜੇ.. 0. 61੧, 17. 136-137 

87. ੧000੧ 616, | 139 

14. ਪੁਰਾਤਨ ਜਨਮਸਾਖੀ ਲਗਭਗ ਸਾਰੀਆਂ ਸਾਖੀਆਂ ਨੂੰ ਉਦਾਸੀਆਂ ਵਿਚ ਵੰਡ ਕੇ ਚਲਦ) ਹੈ । 
ਬੀ-40 ਤਹਤਬ ਰਹਿਤ ਅਦਿ ਰ੍ਰ੫ ਪੇਸ਼ ਕਰਦ) ਹੈ । 

15. ਪੁਰਾਤਨ ਪੰਜਾਬੀ ਵਾਰਤਕ”, ਪੰਨਾ 299 

16. ਕਿਰਪਾਲ ਸਿੰਘ, 'ਸਮਤੰਰ ਸਿੰਘ ਅਸ਼ੋਕ” (ਸੰਪ.), ਜਨਮਸਾਖੀ ਸ੍ਰ ਗੁਰੂ ਨ'ਨਕ ਦੋ 
ਪੰਨਾ 451-57 

17. ਰਤਨ ਸਿੰਘ ਜੱਗ, 'ਪੁਰਾਤਨ ਪੰਜਾਬੀ ਵਾਰਤਕ”, ਪੰਨਾ 299 

18, ਉਹ) 

19. ਭਾਈ ਵੀਰ ਸਿੰਘ (ਸੰਪ.), “ਪੁਰਾਤਨ ਜਨਮਸਾਥੀ', ਪੰਨਾ 130-131 

20. (6) ਰਤਨ ਸਿੰਘ ਜੱਗੀ (ਜੰਪ.), “ਪੁਰਾਤਨ ਜਨਮਸਾਖੀ ਦਾ ।ਵਸ਼ਲੇਸ਼ਣਾਤਮਕ ਅਧਿਐਨ”, ਪੰਨਾ 
262 (ਅ) ਭਾਏ) ਵਰ ਸਿੰਘ (ਸੰਪ.), “ਪੁਰਾਤਨ ਜਨਮਗਾਖੀ”, ਪੰਨਾ 190 

21, 10੦1600, ੧੯43., 0], 01(., . 103 

22. ਪ੍ਰਾਚੀਨ ਬੀੜ”, ਪੰਨਾ 342 

23. ਰਤਨ ਸਿੰਘ ਜੱਗੀ (ਡਾ.), ਭ੍ਰਮਿਕਾ, “ਗੁਰ ਨਾਨਕ ਬਣ”, ਪੈਨ 53-54 

24. `,, `'ਪੁਜ਼ਾਤਨ ਪੰਜਾਬੀ ਵਾਰਤਕ”, ਪੰਨਾ 209 

25. `,, ਪੁਰਾਤਨ ਜਨਮਸਾਖੀ ਦ। ਵਿਸਲੋਸਣਾਤਮਕ ਅਧਿਐਨ”, ਪੰਨਾ 50 

26. ਸੁਰਿੰਦਰ ਸਿੰਘ ਕੌਹਲ] (੩.), (ਜੰਪ.), “ਜਨਮਸਾਖੀ ਭਈ ਬਲਾ, ਪੰਨਾ 186 

27, “ਗਿਆਨ ਰਤਨ'ਵਲ” (ਪੱਥਰ ਛਾਪਾ), ਪੰਨਾ 416 

[ 26. (ਉ) ਡ. ਪਿਆਰ ਸਿੰਘ ਨੇ ਇਹ ਸਮਾਂ ਗਿ. ਗਰਜਾ ਸਿੰਘ (ਸੰਪ.) “ਸਹੀਦ ਬਿਲਾਸ ਭਾਈ ਮਨੀ 

ਸਿੰਘ” ਦੇ ਆਧਾਰ ਤੋਂ ਦਿੱਤਾ ਹੈ । ਦੇਖੋ--'ਭਾਏ ਮਨ ਸਿੰਘ ਦੀ ਸਾਹਿੱਤਕ ਰਚਨ, ਸਾਹਿੱਤ 

ਸਮਾਚਾਰ, ਜਨਵਰੀ, 1958 ਪੁੰਨ: 31 

€ਐ) ਵਿਸਥਾਰ ਲਈ ਦੋਖੋ--ਡਾ. ਸ਼ਰਿੰਦਰ ਸਿੰਘ ਕੋਹਲੀ, `ਭਾਈ ਮਨ ਸਿੰਘ”, ਪੰਜਾਬੀ ਸਹਿੱਤ 

ਦਾ ਇਤਿਹਾਸ (ਭਾਗ ਦੂਜਾ), ਪੰਜਾਬ ਯੂਨੀਵਰਸਿਟੀ, ਚੰਤੀਗੜ੍ਹ, ਪੰਨਾ 


ਣ੧ _ ੯੧ 3= ੯੭ ੧੭੮- 


੮- ਦ ੮੦ ੨ ੩ 


&% ੬੩ 


ਪਿ 


ਉਤ 
30. 
31. 
40 
410 


ਮੁੱਢਲ) ਜਾਣ-ਪਛਣ 33 


ਮਹਾਨ ਕੌਜ, ਪੰਨਾ 703 

ਰਤਨ ਸਿੰਘ ਜੱਗੀ (ਡਾ.)--'ਗੁਰੂ ਨਾਨਕ ਬਾਣੀ”, ਪੰਨਾ 32 

ਪ੍ਰਾਚੀਨ ਬੀੜਾਂ, ਪੰਨਾ 72 

ਸ਼ਮਸ਼ੋਰ ਸਿੰਘ ਅਸ਼ੌਕ : ਸੌਢੀ ਮਿਹਰਈਾਨ ਜੀਵਨ ਤੇ ਰਚਨਾ?” ਪੈਰ ਟਿੱਪਣ।, ਨੰ: 1, ਪੰਨਾ 38 

ਇਸ ਵਿਚਾਰ ਦੀ ਪੁਸ਼ਟੀ ਲਈ ਹੋਠ ਲਿਖੋ ਵਿਦਵਾਨਾਂ ਦੇ ਹਵਾਲੇ ਦੇਖੋ : 

6) ਕੇਸਰ ਸਿੰਘ ਛਿੱਬਰ ਲਿਖਦ' ਹੈ : ਮਿਹਰਬਾਨ ਪੁਤਰ ਪ੍ਰਿਥੀਏ ਦਾ ਕਵੀਸਰੀ ਕਰੇ । ਪਾਰਸੀ, 
ਹਿੰਦ, ਸੰਸਕ੍੍‌ਤ) ਨਾਲੋ ਗੁਰਮੁਖੀ ਪੜ੍ਹੋ । ਤਿੰਨ ਭ) ਬਾਣੀ ਬਹੁਤ ਬਣ'ਈ । ਭੌਂਗ ਗੁਰ੍ਹ ਨਾਨਕ 
ਜੀ ਦਾ ਪਾਈ, 10 'ਬੱਸਾਵਲੀ ਨਾਮਾ?, ਚਰਨ ਪੰਜਵਾਂ, 

(1) &8੦੦70108 ੧੦ ਜ8੦801 : 01₹7ਏ ਜ੬1€ ਹੰਮਦਏ £1€8£ 56105195 01 002 5101 
76110160 ਦਮਿੰ£1 186 ੧੦ 02 &ਿ151163100 01 010 010 06 018 €0709051000 
॥੬॥ ਹ97971 $8੬0028, 00 $610508065 ਚਾ1ਏ £॥0੧॥ 88 02 ੧008515 (0 
!%10੩੩ 300 0 ਸੋ1੧੩18. 772 $%8 ਸਟ/£778 (੧੦. 1), . 12261%, 


. ਕੂ ਮਿਕਾ?, “ਗੁਰੂ ਨਾਨਕ ਝਾਣ”, ਪੰਨਾ 46 
. ਸੰਤ ਸੰਪ੍ਰਰਣ ਸਿੰਘ (ਸੰਪ.) ਵਾਰ ਮਾਲ ਕੈ'ਸ?, “ਤਿਲੰਗ ਦੀ ਵਾਰ, ਪ੍ਰਾਣ ਸੰਗਲੀ (ਹਿੰਦੀ) 


ਤਰਤੀਬ ਵਾਰ ਪੰਨਾ 776, 813 
'ਕੁਮਿਕਾ”, “ਆਦਿ ਸਾਖੀਆਂ”, ਪੰਨਾ 16-17 


. ਰਤਨ ਸਿੰਘ ਜੱਗੀ (ਡਾ.), 'ਪੁਰਾਤਨ ਪੰਜਾਖ਼ੀ ਵਾਰਤਕ”, ਪੰਨਾ 299 


16008) 8100 (02;.) 4 580// #5/777 6 20096/ 7//੬76/07੬, (8੬000 
01000), ॥. 124 
1੦1੦0, 'ਂ. ਮਿ., 0. 011., 7] 101-102 


,ਪੰਜਾਈ ਸਾਹਿਤਯ ਪਰ ਕਟਾਖਯ, 'ਖੁਲੋਂ ਲੋਖ, ਪੰਨਾ 209 
- ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ”, ਪੰਨਾ 218 
- ਵਿਚਾਰਧਾਰ'” ਪੰਨਾ 134 


ਮਿ ਪ੍ਰਸਾਦਿ । ਪਾਕਨਾਮਾ ਸਾਖੀ ਮਕੇ ਕੀ । ਨਸੀਹਤ-ਨਾਮਾ ਬਾਬੇ ਨਾਨਕ 
ਜੀ ਕਾ ਸਾਹ ਸਰਫ ਤਥਾ ਰੁਕੁਨਦੀਨ ਨਾਲਿ ਹੋਆ ਮਕੇ ਦੇ ਰਾਹ ਤਥਾ ਮਕੇ ਮਦੀਨੇ ਵਿਚਿ । 

ਰਾਗੁ ਤਿਲੰਗ ਮਹਲਾ ੧, ਘਰਿ ਰਿਸਾਲਿਆ ਦੇ ਗਾਵਣਾ ॥ 

ਬਾਬੇ ਨਾਨਕ ਤਮਾਮ ਆਲਮ ਤਾਰਨੇ ਕੇ ਨਮਿਤਿ ਭੇਖ ਉਦਾਸੀ ਕਾ ਧਾਰਿ ਕਰਿ 
ਸਭਿ ਧਰਤੀ ਕਾ ਸੈਲਿ ਕੀਤਾ । ਅਤੇ ਸਭਨਾ ਠਉਰਾ ਵਿਖੇ ਆਪਣੇ ਆਸਣਿ ਮਕਾਮ 
ਥਾਪੇ । ਇਕ ਦਿਨ ਸਹਰਿ? ਬਿਦਰਿ ਦਖਣਿ ਦਿਸਾ ਅੰਦਰਿ ਬਾਬਾ ਨਾਨਕ ਬੈਠਾ ਸੀ । 
ਤਾਂ ਹਾਜੀ ਮਕੇ ਕੀ ਹਜ ਕਉ ਚਲੇ ਸਨ । ਤਾਂ ਮਰਦਾਨੇ ਰਬਾਬੀ ਅਰਦਾਸ ਕੀਤੀ ਜੀ 
ਸਚੇ ਪਾਤਿਸਾਹ ਹਾਜੀ ਮਕੇ ਮਦੀਨੇ ਕੀ ਹਜ ਕਰਨੇ ਚਲੇ ਹੈਨਿ ।! ਕਿਉ” ਜੋ ਮਕਾਂ 
ਮਦੀਨਾ ਖੁਦਾਇ ਦਾ ਘਰਿ ਹੈ । ਜੌ ਕੋਈ ਮਕੇ ਮਦੀਨੇ ਕੀ ਹਜ ਕਰਦਾ ਸੋ ਖੁਦਾਇ 
ਵਲ ਆਵਦਾ ਹੈ । ਜੋ ਹੁਕਮੁ ਹੋਵੇ ਤਾਂ ਹਉ ਭੀ ਹਜਿ ਕਰਿ ਆਵਾ ਮਕੇ ਮਦੀਨੇ ਕੀ । 
ਤਾਂ ਬਾਬੇ ਬੋਲਿਆ ਜੋ ਮਰਦਾਨਿਆ ਮਕਾ ਮੇਦੀਨਾ ਇਸ ਦੇ ਅੰਦਰਿ ਮਿਹਰਿ ਹੈ । ਜੇ 


ਇਸ ਦੇ ਅੰਦਰਿ ਮਿਹਰਿ ਆਵਦੀ ਹੈ । ਤਾਂ ਘਰ ਹੀ ਬੈਠਾ ਮਕੇ ਮਦੀਨੇ ਕੀ ਹਜ ਕਰਦਾ 
ਹੈ ਅਤੇ ਬਜੁਰਗਵਾਰ£ ਦਾਨਸਵੇਦ ਸਦੀਦਾ ਹੈ । ਤਾਂ ਬਾਬੇ ਸਲੋਕ ਬੋਲਿਆ-- 


1. ਕਈ ਹੱਥ ਲਿਖਤਾਂ ਵਿਦ ਸ਼ਾਹ ਸ਼ਰਫ ਵਾਲ) ਗੋਸ਼ਟਿ ਨਹੀਂ” ਹੈ, ਕੇਵਲ ਮੱਕੇ ਦੀ ਸਾਖੀ ਚਲਦੀ ਹੈ । 
ਪਰੰਤ੍ਰ ਆਮ ਲਿਖਤਾਂ ਵਿਚ ਇਹ ਪਹਿਲਾਂ ਸ਼ਾਮਲ ਕੀਤੀ ਮਿਲਦ) ਹੈ । ਪੁਰਾਤਨ ਜਨਮ ਸਾਖੀ ਵਿਚ 
ਇਹ ਵੱਖਰ) ਸਾਥੀ ਹੈ। 

2. ਪੁਰਾਤਨ ਜਨਮ ਸਾਖੀ ਵਿਚ ਇਹ ਘਟਨ' ਪਾਣੀਪਤ ਦੇ ਸਥਾਨ _ਵਿਖੋ ਵਾਪਰੀ ਦੱਸ) ਹੈ । ਪੁਰਾਤਨ 
ਜਨਮ ਸਾਖੀ, ਸਾਖੀ 14, ਪੱਤਰਾ 53 ਬੀ. 40, ਵਿਚ ਇਹ ਸਾਖੀ ਬਗਦਾਦ ਵਿਖੇ ਵਾਪਰੀ ਦੱਸੀ 
ਗਈ ਹੈ । ਸਾਖੀ 49 

3. ਇਹ ਤੁਕ ਸਿ. ਰ. ਲ. 8, 9, ਵਿਚੇ“ ਲਈ ਹੈ । ਕ੍ਰਮਵਾਂਰ ਪਤਰਾ (65/6), (92/ਅ) 

4. ਇਸ ਲਾਈਨ ਦਾ ਪਾਠ ਸਿ. ਰ. ਲ. 8 ਤੇ ਲਿਥ ਵਿਚੋ ਲਿਆ ਹੈ । ਕ੍ਰਮਵਾਰ ਪੱਤਰਾ (65/ਅ); 

ਪੰਨਾ (124) 

ਸਿ. ਰ. ਲ. $ ਵਿਚ ਪਾਠ 'ਬ੍ਜਰਗਵਰ” ਅਤੇਂ ਸਿ, ਰ- ਲ. 6 ਵਿਚ 'ਬੁਚਰਕਵਾਰ' ਹੈ ਪ੍ਰੰਤ੍ਰ 

ਉਪਰੌਕਤ ਪਾਠ ਵਧੇਰੇ ਸ਼ ਧ ਹੈ । ਕ੍ਰਮਵਾਰ ਪੁੱਤਰਾ (93/ਅ), (98/ਅ) 


ਮਲ ਪਾਠ 35 


'ਸਲੌਕ : 
ਮੁਖ ਮਕਾ ਮਨੁ ਮਦੀਨਾਂ । ਸਿਰੁ ਮੁਸਲਾ ਮਸਤਕ ਮਸੀਤ । 
£ਨਕੁ ਕਬਰਿ ਬਾਜੂ ਵਰਾਂਨਾ ਇਮਾਮ । 
ਕਲਮਾ ਅਲਾ ਕੁਰਾਨ ਜਬਾਨ 
ਤਮਾਮ ਅੰਗ ਸੀਹਰਫਿ ਕਾਇਦਾ ਅਲਫ ਬੇ ਪਛਾਨ । 
ਰੂਹੁ ਅਜਾਦਿ ਸਿਕਮੁ ਬਗਦਾਦ । 
ਨਨ ਨਬੀ ਕਰਨਿ ਕਾਬਾ ਹਥਿ ਹਜ਼ਰਤਿ ਪੈਰਿ ਰਸੂਲ । 
ਨਾਨਕ ਐਸੇ ਅਮਲਿ ਜੋ ਕਰੇ ਸੋ ਦਰਗਹਿ ਪਵੈ ਕਬੂਲ ॥ ੧ ॥ 


ਜਾਂ ਇਹੁ ਬਚਨ ਬਾਬਾ ਬੋਲਿਆ ਤਾਂ ਮਰਦਾਨਾ ਵਿਸਮਾਦੁ ਹੋਇ ਕਰਿ ਚੁਪ ਕਰਿ 
ਰਹਿਆ । ਤਾਂ ਫਿਰਿ ਬਾਬਾ ਬੋਲਿਆ । ਮਰਦਾਨਿਆਂ ਜੇ ਏਹੁ ਆਦਮੀ ਆਪਣਾ ਅੰਦਰੁ ਸੋਧੇ 
ਅਤੇ ਆਪ ਨੂੰ ਪਛਾਣੇ । ਤਾਂ ਏਹੋ ਹੈ ਸਭੋ ਕੁਝ ਪਰ ਏਹੁ ਦੁਨੀਆਂ ਦੇ ਲਾਲਚ ਭੁਲਾ ਫਿਰਦਾ 
ਹੈ । ਆਪਣਾ ਆਪ ਭੁਲਾਇ!” ਦਿਤਾ ਹੈਸੂ । ਮਿ੍‌ਗ ਕੀ ਨਿਆਈ ਮ੍ਰਿਗ ਕੀ ਨਾਭ ਵਿਚਿ 
ਕਸਤੂਰੀ ਹੈ ਅਤੇ ਝਾੜ _ਸਿੰਘਦਾ ਫਿਰਦਾ ਹੈ। ਤਾਂ ਫੇਰਿ ਮਰਦਾਨੇ ਅਰਦਾਸ ਕੀਤੀ ਜੀ 
ਸਚੇ ਪਾਤਿਸਾਹ ਜੋ ਤੇਰੇ ਦਿਲ ਆਵਦੀ ਹੈ ਸੋਈ ਕਰਹੁ ਜੀ । ਤਾਂ ਫਿਰ ਬਾਬਾ ਬੋਲਿਆ 
ਮਰਦਾਨਿਆ ਤੂੰ ਸਚੁ ਆਖਦਾ ਹੈ ਜੋ ਫਕੀਰਾਂ ਨੌ ਦੇਸ ਪਰਦੇਸ ਦੇਖਣਾ ਭਲਾ ਹੈ । ਅਸੀ” 
ਭੀ ਮਕਾ ਮਦੀਨਾ ਦੇਖਾਂਗੇ । ਅਤੇ ਇਕ ਦੁਇ ਸੁਖਨਿ ਮਜ਼ਹਬ ਦੇ ਕਾਜੀ ਰੁਕਨਦੀਨ ਨਾਲਿ 
ਭੀ ਕਰਨੇ ਹੈਨਿ । ਤਾਂ ਇਕ ਦਿਨ ਬਾਂਬਾ ਨਾਨਕ ਅਤੇ ਮਰਦਾਨਾ ਉਠਿ ਚਲੇ ਮਕੇ ਦੀ 
ਹਜਿ ਕਉ । ਜਾਂ ਦੂਜੀ ਮਜਲ ਗਏ ਤਾਂ ਚਾਰਿ ਹਾਜੀ ਅਰੁ ਇਕ ਫਕੀਰ ਸਾਹ ਸਰਫ ਰਾਹ 
ਵਿਚ ਮਿਲੋਂ । ਸਾਹ ਸਰਫੋ ਦੇਖ ਤੇ ਫਕੀਰੀ ਦੀਆਂ ਪੇ'ਵਦਾ ਵਲੋ” ਹੈਰਾਨ ਹੋਇ ਰਹਿਆ । 
ਹਾਜੀਆਂ ਨੋ _ਕਹਣੇ ਲਗਾ ਜੇ ਤੁਸੀਂ ਖੜੇ ਹੋਵਹੁ ਤਾਂ ਇਸ ਫਕੀਰ ਪਾਸੋ” ਫਕੀਰੀ ਦਾ 
ਸੁਆਲ ਕਰਦੇ ਹਾਂ । ਜੇ ਇਸ ਫਕੀਰ ਫਕੀਰੀ ਦਾ ਜੁਵਾਬ ਦਰੁਸਤੁ ਦਿਤਾ ਤਾਂ _ਕਾਮਲ 
ਫਕੀਰੁ ਹੈ ਅਤੇ ਜੇ ਇਸ ਫ਼ਕੀਰੀ ਦਾ ਜਵਾਬੁ ਨ ਦਿਤਾ ਤਾਂ ਇਸ ਦੇ ਬਸਤ੍ਰ ਕਿਸਬਤੁ 
ਫਕੀਰੀ ਕੇ ਸਭੇ ਹੱ ਲਹਾਂਗੇ । ਤਾਂ ਸਾਹ ਸਰਫ ਬਾਬੇ ਪਾਸ ਆਇਆ ਕਹਣ ਲਗਾ ਅਰੇ 
ਭਾਈ ਫਕੀਰ ਤੁਮ ਕਵਣ ਹੌਤੇ ਹੋ । ਤਾਂ ਬਾਬਾ ਬੋਲਿਆ ਸੁਣਿ” ਅਹਿਲ ਦਰਵੇਸ । ਅਵਲ 


ਹਾ 


ਇਸ ਸਲੌਕ ਦਾ ਪਾਠਾਂਤ੍‌ ਵੱਖ ਵੱਖ ਪ੍ਰਕਾਰ ਮਿਲਦ' ਹੈ 1 

2. ਸਿ. ਰ. ਲ. 9 ਵਿਚ ਪਾਠਾਂਤ੍‌ “ਨਕ ਕਨ ਬਾਜੂ ਵਰਨਾ ਇਮਾਮ ਹੈ। ਕ੍ਰਮਵਾਰ ਪੱਤਰਾਂ 
(98/ਅ) (93/6) 

3. ਸਿ. ਰ. ਲ. 8 ਵਿਚ ਪਾਠਾਂਤ੍ਰ 'ਕਹ ਆਜਾਦਿ ਸਿਕਮੁ ਬਾਂਗ” ਹੈ । ਲਿਥੌਂ ਵਿਚੁ ਪਾਠਾਂਤ੍ਰ “ਰੂਹ 
ਅਜ'ਇਸ ਕੰਮ ਬਕ'ਦਾਦ” । ਕਮਵਾਰ ਪੱਤਰਾ (98/ਅ) ਪੰਨਾ 124 ਓ 

4. ਏਥੇ ਸ਼ਰਦ 'ਰੁਲਾ ਇੰ ਸੀ ਜੌ ਅਸ਼ੁਧ ਪਾਠ ਹੋਣ ਕਰਕੇ ਪਾਠਾਂਤ੍ਰ ਸਿ. ਹੱ, ਲ. 6, 8, 9 ਤੇ ਲਿਥੋ 
ਵਿਚੋ" ਲਿਆ ਹੈ । ਕ੍ਰਮਵਾਰ ਪੱਤਰਾ (9816) , (98/ਅ), (93/6), ਪੰਨ' 124 

5, ਸਿ: ਰ. ਲ. 6 ਵਿਚ ਪਾਠਾਂਤਰ “ਅਲਾ ਦਰਵੇਂਸ” ਵ) ਹੈ । ਪੁੱਤਰਾ (100/6) 


36 ਮੱਕੇ ਮਦੀਨੇ ਦੀ ਗੋਸ਼ਟਿ 


ਪੁਛਣਾ ਫਕੀਰ ਕਉ ਤਕਸੀਰ ਹੈ । ਕਿਸ ਵਾਸਤੇ ਜੋ ਫਕੀਰ ਦੁਨੀਆਂ ਕੌਲੋ' ਨਾ-ਉਸੈਦੁ 
ਹੈ । ਤਾਂ ਸਾਹ ਸਰਫ ਹੈਰਾਨੁ ਹੋਇ ਕਰਿ ਚੁਪ ਕਰਿ ਰਹਿਆ । ਤਾਂ ਸਾਹ ਸਰਫ ਮਨ ਵਿਚਿ 
ਕਹਿਆ ਕਿ ਭਾਈ ਏਹੁ ਫੋਕੀਰ ਫਕੀਰੀ ਕੇ ਫਿਰਕੇ ਵਿਚਿ ਕਾਮਲ ਹੈ । ਜਿਸ ਐਸਾ ਜਵਾਬੁ 
ਫ਼ਕੀਰੀ ਕਾ ਦਿਤਾ ਹੈ । ਪਰ ਫੇਰ ਭੀ ਪੁਛਤੇ ਹਾਂ ਦੇਖਾਂ ਕਿਆ ਕਹੇਗਾ । 


“ਸੁਆਲ ਸਾਹ ਸਰਫ 


“ਏੇ ਅਹਿਲ ਫਕੀਰ ਅਵਲ ਸੁਮਾ ਮੇ ਪਰਸਮ । 
ਐੂਆਲ ਈ ਸੁਖਨਰਾ ਜਵਾਬ ਬਿਦੇ ਹੁੰਦੁ ਦਰਵੇਸੁ ॥ ੧ ॥ 


ਸਲੋਕਾ: ਅਵਲ ਫਕੀਰੀ ਚੀਸਤਿ । ਆਖਿਰ ਫਕੀਰੀ ਚੀਸਤਿ । 

| ਖਾਨਾ ਫਕੀਰੀ ਚੀਸਤਿ ।£ ਕੁਲਫ ਫਕੀਰੀ ਚੀਸਤਿ । 

| ਕੁਲੀਦ ਫਕੀਰੀ ਚੀਸਤਿ । ਮਕਬਰੇ ਫਕੀਰੀ ਚੀਸਤਿ । 

ਤਰੀਕਾ ਫਕੀਰੀ ਚੀਸਤਿ । ਗੈਜਿ ਫਕੀਰੀ ਚੀਸਤਿ । 

ਸੂਜਨ ਫਕੀਰੀ ਚੀਸਤਿ । ਰੇਸਮ ਫਕੀਰੀ ਚੀਸਤਿ । 

ਲੁਕਮਾ ਫਕੀਰੀ ਚੀਸਤਿ । ਖਿਰਕਾ ਫਕੀਰੀ ਚੀਸਤਿ । 

ਕਫਨੀ ਫਕੀਰੀ ਚੀਸਤਿ । ਧੂਆਂ ਫ਼ਕੀਰੀ ਚੀਸਤਿ । 

ਫਹੋੜੀ ਫਕੀਰੀ ਚੀਸਤਿ । ਸੇਲੀ ਫਕੀਰੀ ਚੀਸਤਿ । 

ਵਸਲਾ ਫਕੀਰੀ ਚੀਸਤਿ । ਜਾਮਾ ਫਕੀਰੀ ਚੀਸਤਿ । 

ਕਿਸਤੀ ਫਕੀਰੀ ਚੀਸਤਿ । ਮੁਤਕਾ ਫਕੀਰੀ ਚੀਸਤਿ । 

ਹਰਿਕਿ ਈ ਸੁਆਲਰਾ ਜਵਾਬ ਬਿਦਿਹਦਿ ਆ ਕਾਮਲ ਫਕੀਰ ਅਸਤ । 
ਵ-ਅਲਾਨਾ ਲੁਕਮੇ ਫਕੀਰੀ ਅਸਤ? ਕਿ ਜਬਾਬ ਫਕੀਰੀ ਦਿਹਦਿ ।। ੧ । 


ਜਵਾਬ ਨਾਨਕ ਸਾਹ 
ਅਵਲ ਫ਼ਕੀਰੀ ਫਨਾਹ ਅਸਤਿ । ਆਖਰ ਫੀਕੀਰੀ ਬਕਾਇ ਅਸਤਿ । 


1. ਇਸ ਸਵਾਲ ਜਵ'ਬ ਦਾ ਵੱਖ ਵੱਖ ਹੱਥ-ਲਿਤਾਂ ਵਿਚ ਕ੍ਰਮ ਅੱਗੇ ਪਿੱਛੇ ਹੈ । 
ਏਥੇ ਪਾਠ 'ਅਲਹਿ” ਸੀ ਪ੍ਰੰਤ ਭਾ. ਵਿ. 2 ਤੇ ਸਿ. ਰ. ਲ. 6, 8, $ ਉੰਤੇ ਪਾਠ “ਅਹਿਲ” 
ਹੋਣ ਕਾਰਣ ਏਥੇ ਪਾਠ “ਅਹਿਲ” ਕਰ ਦਿੱਤਾ ਹੈ। ਕ੍ਮਵ'ਰ ਪੱਤਰਾ (83/6), (100/ਅ), 
(66/%), (93/ਅ) 

3. ਇਹ ਤੁਕ ਭਾ. ਵਿ. 2 ਵਿਚ ਨਹੀਂ' ਹੈ। ਪੁੱਤਰਾ (83/6) ਸਿ. ਰ, ਲ 6 ਵਿਚ ਪਾਠ 
“ਜਬਾਬ ਬਿਦਹਿ ਦਰਿਵੌਸਹਾ” ਹੈ । ਪੱਤਰਾ (100/ਅ) 

4, ਇਹ ਤੁਕ ਸਿ. ਰ. ਲ. 6, 8, 9 ਵਿਚ“ ਲਈ) ਹੈ । ਕ੍ਰਮਵ/ਰ ਪੁੱਤਰਾ (100/6), (67/6), 
(93/ਅ) 

5. _ਏਥੋ ਪਾਠਾਂਤ੍ਰ ਵੱਖ ਵੱਖ ਮਿਲਦੇ ਹਨ ਜਿਵੇ“ ਸਿ. ਰ, ਲ. & ਵਿਚ ਪਾਠਾਂਤ੍‌ “ਲੁਕਮੇ ਫਕੀਰੀ ਖੁਰਦਨ 

ਰਵਾ ਲੈਸਤ । ਕਿ ਜਝ'ਬੂ੍‌ ਫਕੀਰੀ ਨਾ ਦਿਹਦਿ ।” ਪੁੱਤਰਾ (67/6) 


ਮ੍ਰਲ-ਪਾਠ ਤੋ 


ਖਾਨਾ ਫੌਕੀਰੀ ਮੁਸਲਮ ਅਸਤਿ । ਕੁਲਫ ਫਕੀਰੀ ਖਾਮੌਸ' ਅਜਤਿ । 

ਕੁਲੀਦ ਫਕੀਰੀ ਆਜਜੀ ਵ-ਬੋਦਗੀ ਅਸਤਿ । 

ਮਕਬਰੇ ਫਕੀਰੀ ਹਲੀਮੀ ਅਸਤਿ । ਗੈਜਿ ਫਕੀਰੀ£ ਖਾਮੋਸ਼ੀ ਅਸਤਿ । 

ਤਰੀਕਾ ਫ਼ਕੀਰੀ ਬੇਦਾਰੀ ਅਸਤਿ । ਤਰਕ ਫਕੀਰੀ ਬਦ ਅਮਲ ਅਸਤਿ । 

ਸੂਜਨਿ ਫਕੀਰੀ ਅਕਲਿ ਅਸਤਿ । ਰੇਸਮ ਫਕੀਰੀ ਦੀਦਾਰ ਅਸਤਿ । 

ਲੁਕਮਾ ਫਕੀਰੀ ਸਬੂਰੀ ਅਸਤਿ । ਬਿਰਕਾ ਫਕੀਰੀ ਰਾਸਤੀ ਅਸਤਿ । 

ਖਫਨੀ ਫ਼ਕੀਰੀ ਜਿੰਦਾ ਮੁਰਦਹ ਅਸਤਿ । 

ਧੂਆਂ ਫਕੀਰੀ ਮਨਿੰਦ ਪਸ ਮੁਰਦਾ ਖਾਕ ਅਸਤਿ । 

ਫਹੋੜੀ ਫਕੀਰੀ ਖਾਕਰੋਬੀ ਅਸਤਿ । ਜਾਮਾ ਫਕੀਰੀ ਹਰਿਕਿ 

ਆਇਦਿ ਆਹਾਂ ਮੁਰਾਦਿ ਹਾਸਲ ਕੁਨੰਦ । 

ਵਾ-ਦਿਲ ਕ੍ਰਸਾਦੀ ਸੇਲੀ ਫਕੀਰੀ ਬਰਦਾ ਪੇਸ ਮੁਰਸਦ ਅਸਤਿ ( 

ਕਿਸਤੀ ਫੋਕੀਰੀ ਹੋਇ ਗਰਦਾ ਆਵ” ਜਹਾਨ ਅਸਤਿ । 

ਵਸਲਾ ਫਕੀਰ ਜਬਾਨ ਸੈਫ਼ ਸਹਾਬ ਕਰਾਮਾਤ ਅਸਤਿ । 

ਦਰ ਮਿਹਰਵਾ ਕਹਿਰ ਮਾਮੂਰੁ ਅਸਤਿ । 

ਮੁਤਕਾ ਫਕੀਰੀ ਮਨ ਬਸਤ ਗੋਸਾ ਨਸੀਨੀ ਅਸਤਿ । 

ਅਗਰ ਕਸੇ ਬਈ ਤਰੀਕਾ ਅਮਲ ਕੁਨਦਿ ਆਂ ਕਾਮਲ ਫਕੀਰੀ ਅਸਤਿ । 

ਵਅਲਾਨਾ ਲਕਮੋ ਫਕੀਰੀ ਅਸਤਿ । 

ਫਕੀਰੀ ਰਾਂ ਚਿ-ਦਾਨਦਿ । ਰਾਹ ਫਕੀਰੀ ਰਾ ਗੁਮੁ ਕਰਦਾ ਅਸਤਿ । 
ਤਾਂ ਫੇਰ ਸਾਹ ਸਰਫ ਪੁਛਿਆ । 

ਸੁਆਲ ਸਾਹ ਸਰਫ ॥। ਕੁਜਾਮਨੀ ਕੁਜਾਮਨੀ । 

ਜਵਾਬ ਬਾਬੇ ਨਾਨਕ ਕਹਿਆ । ਯਾਮਨੀ ਯਾਮਨੀ । 

ਫਿਰਿ ਸਾਹ ਸਰਫ ਪੁਛਿਆ । ਚਿ-ਹਸਤ ਮਨੀ ਚਿ ਹਸਤ ਮਨੀ । 

ਤਾਂ ਬਾਬੇ ਨਾਨਕ ਆਖਿਆ । ਬੁਗੋ ਨਾਨਕ ਏਕ ਧਨੀ ਏਕ ਧਨੀ । 


1. ਸਿ. 3. ਲ. 6 ਵਿਚ ਪਾਠਾਂਤ੍ਰ ਇਹ ਹੀ ਹੈ । ਪੱਤਰਾ (10/6), ਪ੍ਰੰਤ੍ਰ ਸਿ. ਰ. ਲ. 8 ਵਿਚ ਪਾਠਾਂਤ੍ਰ 
ਕੁਲਫ ਫਕੀਰੀ ਖਾਮੌਸੀ ਅਸਤਿ । ਪੱਤਰਾ (67/6) ਸਿ. ਰ. ਲ. 9 ਵਿਚ ਪਾਠਾਂਤ੍ਰ ਕ੍ਲਫ਼ ਫਕ)ਰ) 
ਖਮੌਸ । ਪੱਤਰਾ (94/6) 

2: ਸਿ. ਰ.ਲ , 6, 8, 9, ਵਿਚ ਪਾਠ 'ਪਾਇਬ੍ੌਸੀ” ਵ) ਮਿਲਦਾ ਹੈ । ਕ੍ਰਮਵਾਰ ਪੱਤਰਾ (101/ਅ), 

(67/6(, (94/6) 

3. ਇਸ ਤੁਕ ਦਾ ਪਾਠਾਂਤ੍ਰ ਸਾਰੀਆਂ ਹੱਥ=ਲਿਖਤਾਂ ਵਿਚ ਵੱਖ ਵੱਖ ਮਿਲਦਾ ਹੈ ਅਤੇ ਬਹੁਤੌ ਥਾਈ" ਪਾਂਠ 
ਅਸ਼ੁਧ ਹੈ । ਬਹੁਤ ਨੇੜੇ ਨੇੜੇ ਢੁਕਦੇ ਦੋ ਪਾਠ ਹੀ ਮੰਨੇ ਜਾ ਸਕਦੇ ਹਨ । ਜਿਵੇ“ : (6) ਧੂਆਂ ਫਕੀਰੀ 
ਮਨਿੰਦ ਪਸ ਮੁਰਦ! ਖਾਕ ਅਸ਼ਤਿ । (ਅ) ਧੂੰਆਂ ਫਕੀਰੀ ਮਨਿੰਦ ਪਸ ਮੁਰਸਦਹ ਖਾਕੁ ਅਸਤਿ । 

ਸਿ. ਰ. ਲ. 9 ਪੁੱਤਰਾ (94/6) ਇਕ ਹੋਰ ਪਾਠ ਵੀ ਮਿਲਦਾ ਹੈ । ਧੂਆ ਫ਼ਕੀਰੀ ਮਾਨਿੰਦ ਪਸ 
ਖ੍ਰਦਹ ਖਾਨ ਅਸਤਿ । ਸਿ. ਰ, ਲ. 8 ਪੱਤਰਾ ਇਉ 

4. ਸਿ. ਰ. ਲ. 6 ਤੋਂ $ ਵਿਚ ਪਾਠ 'ਅੰਵਿੰ ਹੈ। ਕ੍ਰਮਵਾਰ ਪੱਤਰਾ (102/6), (94/6) ਅਤੇ 
ਸਿ, ਰ. ਲ. 8 ਵਿਚ ਪਾਠ 'ਅਜਿ? ਹੈ । ਪੱਤਰਾ (67/ਉ) 


38 ਮੱਕੇ ਮਦੀਨੋਂ ਦੀ ਗੋਸਟਿ 


ਫਿਰ ਸਾਹ ਸਰਫੇ ਪੁਛਿਆ ਜਵਾਬ : “ਅਗਰ ਸੁਆਲੁ ਤੁਰਾ ਮੈ“ ਪੁਰਸਮ ਅਹਲ 

ਜਵਾਬ ਬੁਗੋ ਦਰਵੈਸਹ । ਕੁਲਹ ਸੁਮਾਚਿ ਮਜਬ ਅਸੜ 1” 
ਬਾਬੇ ਆਖਿਆ” ਰ੍ 
ਸਲੋਕ : ਜੇ ਮਨੂਆ ਮੁੰਡੇ ਤਬ ਮੁੰਡ ਮੁੰਡਾਵੇ 1 

ਬਿਨ ਮਨ ਮੁੰਡੇ ਜੁਗਤ ਨ ਪਾਵੇ । 

ਮੂੰਡ ਕਾਟ ਗੁਰ ਆਗੇ ਧਰੇ । 

ਮਨਮਤਿ ਤਿਆਗ ਗੁਰਮਤਿ ਲੈ ਤਰੇ । 

ਮੂੰਡ ਮੁੰਡਾਇ ਹੋਇ ਸਭ ਕੀ ਰੈਨਾ । 

ਸੋ ਬੈਰਾਗੀ ਪਰਖੇ ਗੁਰ ਬੇਨਾ । 

ਮੁੰਡ ਮੁੰਡਾਏ ਕੀ ਏਹੁ ਗਤਿ ਭਾਈ । 

ਕੋ ਵਿਰਲਾ ਗੁਰਮੁਖਿ ਮੂੰਡ ਮੂੰਡਾਈ । 

ਸੁਆਦ ਸਨੇਹ ਮਮਤਾ ਸਭ ਤਜੀਆ 1 

ਤਉ ਨਾਨਕ? ਏਹ ਕੁਲਹ ਪਹਿਰੀਆ ॥ ੧ ॥ 
“ਫਿਰ ਸਾਹ ਸਰਫ ਪੁਛਿਆ--ਜਵਾਬ ਸੁਆਲ 
ਅਗੇਰ ਸੁਆਲ ਤੁਰਾ ਮੇ ਪੁਰਸਮ ਅਹਿਲ ਜਬਾਬੁ ਬੁਗੋ ਦਰਵੇਸਹ ॥ 
'ਖ਼ਿਰਕਾ ਸੁਮਾਚਿ ਮਜਬ ਅਸਤਿ ।? 
ਬਾਬੇ ਆਥਿਆਂ-- 
ਜਲੌਕ : ਪੀਰ ਮਤਿ ਮੁਰੀਦ ਰਹ ਨੰ । 

ਖਫਨੀ ਵ ਟੋਪੀ ਮਨ ਸਬਦ ਗਹ ਨੰ 1 

ਬਹਿਤਾ ਦਰੀਆਉ ਕੀਆ ਬਰੇਤੀ । 

ਸਹਜ ਘਰਿ ਬੈਠ ਤਹਾਂ ਸਿਖ? ਚੇਤੀ 1 

ਹਰਖ ਸੌਗ ਕੀਨੀ ਅਹਰਨੰ । 


ਇਹ ਸ਼ਬਦ ਗੁਰ ਗ੍ਰੰਥ ਸਾਹਿਬ ਵਿਚ ਨਹ" 1 


1 
2. ਸਿ. ਰ. ਲ. 8 ਤੇ 9 ਵਿਚੋਂ ਸ਼ੁਧ ਪਾਠ ਲਿਆ ਹੈ, ਕ੍ਰਮਵਰ ਪੱਤਰ' (97/ਅ), (94/ਅ%7 


3. ਪੁਰਾਤਨ ਜਨਮਸਾਖ। ਵਿਚ ਸਾਹ ਸਰਫ ਨਾਲ ਗੌਸ਼ਟਿ ਤੋਂ ਪਹਿਲਾਂ ਇਹ ਸਵਾਲ ਕਰਵਾਇਆ ਹੈ । 
(ਪੁਰਾਤਨ ਜਨਮਸਾਖੀ, ਖਾਲਸ ਸਮਾਚਾਰ ਅੰ: ਸਰ ਪਹਿਲਾ ਸੰਸਕਰਣ, 1927, ਪੰਨਾ 38) 

4. ਪੁਰਾਤਨ ਜਨਮਸਾਖੀ ਵਿਚ ਸ਼ਬਦ “ਖਫਨੀ? ਹੈ, ਪਰ ਫੁਟਨੌਟ ਪੰਨਾ 37) ਵਿਚ “ਫਿਰਕੌ” ਦਿੱਤਾ 
ਹੈ। ਅਸਲ ਵਿਚ ਧਾਠ “ਖਿਰਕਾ” ਹੀ ਹੈ । ਖਿਰਕ' ਤੋਂ ਭਾਵ ਫਕ।ਰੀ ਦਾ ਲਿਬਾਸ (ਪੁਰਾਂਤਨ 
ਜਨਮਸਾਖੀ ਖਾਲਸਾ ਸਮਾਚਾਰ ਅ! ਸਰ, ਪਹਿਲਾ ਸੰਸਕਰਣ ਫੱਰਵਰੀ, 1927, ਪੰਨਾ 37) 

5. ਸਿ. ਰ, ਲ. 6, ਧੱਤਰਾ (103/ਅ) ਵਿਚ ਇਹ ਸਲੌਕ ਨਹੀ, ਪਰ ਪੁਰ'ਤਨ ਸਾਖ) ਵਿਚ ਹੈ । 

6. ਸਿ. ਰ. ਲ. 8 ਵਿਚ ਪਾਠ “ਸਿਖਿਆ: ਹੈ, ਪੱਤਰਾ (68/6), ਪੁਰਾਤਨ ਜਨਮ ਸਾਖੀ ਵਿਚ ਪਾਨ 

“ਸਹਜਿ ਬੌਠਿ ਤਹਾਂ ਸੁਖ ਮਨਾਤ” ਵੌਬੋ ਪੰਨਾ 39, ਉਹੀ । 


ਮੁਲ=ਪਾਠ ਹੈ 


ਪਹਰ ਕਫਨੀ ਦਸਟ ਬਿਡਾਰਨੰ । 
ਸੁੰਨ ਘਰ ਲੇ ਬਸਤੀ ਬਸਾਈ । 
ਤੇ ਕਫਨੀ ਕੀ ਜੁਗਤਿ ਪਾਈ । 
ਕਟੁੰਬ ਛੇਦ ਹੂਆ ਇਕੇਲਾ । 
ਪਹਿਰੀ ਕਫਨੀ ਨਾਨਕ ਭਇਆ ਸੁਹੇਲਾ ।। ੨ ॥ 
ਫਿਰ ਸਾਹ ਸਫ ਪੁਛਿਆ-- 
ਸੁਆਲ : _ ਅਗਰ ਤੁਰਾ ਮੇ ਪੁਰਸੁਮ ਅਹਿਲ ਗਵਾਬ ਬੂਗੇ ਦਰਵੇਸਹਿ । 
'ਕਪੀਨ ਸੁਮਾਚਿ ਮਜਬ ਅਸਤ ।? 
ਬਾਬੇ ਆਖਿਆ-- 
ਸਲੋਕ : _ ਗੁਰ ਸਬਦ ਦੀਖਿਆ ਮਨ ਸਹਜ ਗਹਨੰ । 
ਪੰਚ ਇੰਦ ਦ੍ਰਿੜ ਅਟਲ ਰਹਨੰ । 
ਦ੍ਰਿਸਟ ਬੋਧ ਭ੍ਰਮਤਾ ਠਹਿਰਾਨੰ । 
ਦਸਵੇ ਦੁਆਰੇ ਤਾਲਾ ਚੜਾਨੰ । 
ਅਠਸਠਿ ਹਟਿ ਤਾੜਿ ਲਈ ਜਗੋਟੀ । ` 
ਜਰਾ ਨ ਮਰਨਾ ਪਹਿਰ ਬੋ ਲੈਗੋਟੀ । 
ਕਾਮ ਬੋਧ ਪ੍ਰਗਟੇ ਨਿਤ ਕਲਾ । 
ਉਲਟਿ ਲੈਪ ਕਾ ਪੀਵੇ ਜਲਾ । 
ਗੁਰ ਬਲੰਦ ਮਤਿ ਹਿਰੀ ਛੋਟੀ । 
ਇਹੁ ਜੁਗਤ ਨਾਨਕ ਪਹਿਰਬੋ ਲੰਗੋਟੀ ॥ ੩ ॥ 
ਭਫਿਰ ਸਾਹ ਸਰਫ ਪੁਛਿਆ -- 
ਜੁਆਬ ਤੁਰਾ ਸੁਆਲ ਮੇਂ ਪੁਰਸਮ ਅਹਿਲ ਜਬਾਬ ਬੁਗੇ ਦਵੇਸ । 
ਪਾਖੌਸ ਤੁਰਾਚਿ ਸੁਮਾਚਿ ਮਜਬ ਅਸਤ । 
ਤਾਂ ਬਾਬੇ ਆਖਿਆ--- 
ਸਲੌਕ : __ਸਰਬ ਗਿਆਨ ਅਹਿ ਨਿਸਿ ਰੀਤੇ । 
ਪਾਵਕ ਪਵਨ ਜਾਤਿ ਮਨਿ ਕੀਤੇ । 
ਧਰਨ ਤਰਵਰ ਕੀ ਰਹਤ ਰਹਨੰ । 
ਕਾਟਨਾ ਖੋਦਨਾ ਮਨ ਮਹਿ ਸਹਨੈ । 


ਇਹ ਸੁਆਲ ਪੁਰਾਤਨ ਜਨਮਸਾਖੀ ਵਿਚ ਹੈ । (ਉਹੀ), ਪਾਠ ਭੇਦ ਇਸ ਪ੍ਰਕਾਰ ਹੈ _'ਕੁਪੀਨ 
ਸੁਮਾਚਿ=ਜੇਬ' ਸਿ (ਉਹੀ), ਪ੍ਰੰਤੂ ਬਾਕੀ ਰੱਥ ਲਿਖਤਾਂ ਵਿਚ ਪਾਠ ਇਵੋ“ ਨਹੀ” । 

ਪੁਰਾਤਨ ਜਨਮਸਾਖੀ ਨਾਲ ਪਾਠਾਂਤਰ ਦਾ ਕਿਤੇਂ ਕਿਤੇ ਫਰਕ ਹੈ (ਉਹ) 

ਇਹ ਸਵਾਲ ਪ੍ਰਰਾਤਨ ਜਨਮਸਾਖੀ ਵਿਚ ਵੀ ਹੈ _(ਪੂਰਤਨ ਜਨਮਸਾਖੀ ਖਾਲਸਾ ਸਮਾਚਾਰ 
ਅਸਰ ਸੰਸਕਰਣ ਪਹਿਲਾ ਸਾਲ 1927, ਪ੍ਰੰਨਾ 39) 


੨੧ 4੨ 


ਮੌਕੇ ਮਦੀਲੇ ਦੀ ਗੋਸ਼ਟਿ 


ਦਰੀਆਉ ਮੈਂ ਲਗੀ ਤਬ ਕਰੀਂ ਆਛੀ 1 

ਭਾਉ ਭਗਤਿ ਕਰਿ ਲੀਓ ਸਾਖੀ । 

ਇਹ ਮਤਿ ਮਥਿ ਕਰ ਰਰੋ ਪਿਨ ਹਿੰਨੰ । 

ਤਜਿ ਪਾਪੌਸੂ ਹੋਇ ਬ੍ਰਹਮ ਰਹਨੰ । 

ਬਿਨ ਬ੍ਰਹਮ ਚੀਨੇ ਪਾਪੋਸੁ ਤਿਆਗੇ । 

ਕਹੇ ਨਾਨਕ ਉਹੁ ਘਾਟ ਨ ਲਾਗੇ ॥ ੪ ॥ 

ਫਕਰੁ ਕਹਾਵੈ ਬਾਂਧੇ ਦਵਾਰਾ । ਮਾਇਆ ਸੈਗ ਕਰੇ ਪਸਾਰਾ ।$ 

ਫਕਰੁ ਕਹਾਵੈ ਪਕੜੇ ਲਾਠੀ । ਓਹੁ ਫਕਰੁ ਨਹੀ ਅਮਰ ਕਾ ਸਾਥੀ । 
ਫਕਰੁ ਕਹਾਵੈ ਪਗ ਪੈਜਾਰਿ । ਓਹੁ ਕਿਆ ਜਾਣੈ ਫਕੀਰੀ ਕੀ ਸਾਰਿ । 
ਫਕਰੁ ਕਹਾਵੈ ਪਕੜੇ ਕਾਸਾ । ਟੁਕ ਪਾਵਨ ਕੀ ਬਾਂਧੇ ਆਸਾ । 

ਫਕਰੁ ਕਹਾਵੈ ਕਪੜੇ ਹੋਢਾਵੇ ।$ ਓਹੁ ਫਕਰੁ ਗ੍ਰਿਹਸਤ ਮਾਹਿ ਸਮਾਵੇ । 
ਫਕਰੁ ਕਹਾਵੈ ਕਮੇਰ ਤਲਵਾਰਿ । ਫਕਰ ਨਹੀ" ਉਹੁ ਮਨਸਬਦਾਰਿ । 
ਫਕਰੁ ਹੋਇ ਸੁਖ ਆਸਨ ਚੜੇ । ਤਉ ਕਿਉਂ ਆਸਮਾਨ ਤੂਟਿ ਨਹੀਂ ਪੜੇ ! 
ਫਕਰੁ ਕਹਾਵੈ ਸਿਰ ਦਸਤਾਰਿ । ਉਂਹੁ ਫਕਰ ਹਰਿ ਹਰਫ ਮੋ” ਖੁਆਰ । 
ਫਕਰੁ ਕਹਾਵੈ ਚੜੇ ਤਰੰਗਿ । ਸਰਗਰਦਾਨ ਮਾਇਆ ਕੇ ਸੋਗਿ । 
ਫਕਰੁ ਕਹਾਵੈ ਕਰੇ ਸੁਆਲ । ਮਹਾਂ ਜੈਜਾਲੀ ਸਦਾ ਜਵਾਲ । 

ਫਕਰੁ ਮੁਸਾਫਰ ਪਾਣੀ ਪਉਣ । ਚਲਤਾ ਰਮੇਤਾ ਆਵਾਗਉਣ । 
ਇਤਨਿਆ ਫਕੀਰਾਂ ਥੀ” ਗ੍ਰਹੀ ਭਲਾ । 

ਨਾਨਕ ਖੈਰੁ ਕਮਾਵੈ ਸੂਫਲਿਓ ਫਲਾ । 


ਤਾਂ ਫੇਰ ਸਾਹ ਸਰਫ ਸੁਆਲ ਕੀਤਾ । ਕਹੇ ਬਾਬਾ ਨਾਨਕ ਜੀ ਯਹਿ ਜੋ ਫਕੀਰੀ ਕੇ ਬਸਤਰ 
ਪਹਿਰਤੇ ਹੈਨਿ । ਅਰੁ ਫਕੀਰੀ ਕਾ ਭੇਖ ਕਰਿ ਕੇ ਆਪ ਕਉ ਬਡਾ ਕਹਲਾਵਤੇ ਹੈਨਿ । ਸੋ 
ਤੇ ਇਸ ਤਰਹ ਫਕੀਰੀ ਕੀ ਹਾਸਲ ਨਾ ਹੋਈ । ਨ ਗਿ੍‌ਹੀ ਨ ਉਦਾਸੀ, ਕੌਰਾ ਹੀ ਰਹਿਆ । 
ਏਕ ਅਵਰ ਹਮਾਰੇ ਮਨ ਮਹਿ ਬਾਤ ਰਹੀ ਹੈ । ਜੋ ਜੇਤੇ ਬਸਤਰ ਫਕੀਰੀ ਕੇ ਹੈਨਿ ਤਿਨ 
ਕੀ ਸਭ ਖਸੀਅਤਿ ਕਹੀਐ ਜੀ । ਜੋ ਹਮਾਰੀ ਨਿਸਾ ਹੋਵੇ ਤਾਂ ਬਾਬੇ ਆਖਿਆ ਸੁਣਿਰੋ ਸਾਹ 
ਸਰਫ ਫਕੀਰ $ ਪਹਿਲੇ ਫਕੀਰੀ ਅੰਦਰ ਚਾਹੀਐ ਜੈਸੇ ਬੇਰ ਦਰਖਤ ਕੀ ਪਹਿਲਾ ਅੰਦਰ 


ਇਥੋਂ ਪੁਰ/ਤਨ ਜਨਮ ਸਾਖੀ ਨਾਲੋਂ“ ਪਾਠ ਭੇਂਦ ਹੈ । 
ਸਿ. ਰ. ਲ. $ ਵਿਚ ਇਥੋ ਸ਼ਬਦ “ ਇਉਹਾਰ” ਹੈ । ਪੱਤਰ' (95/ਅ) 
ਇਥੋ ਸਿ. ਰ. ਲ. &ੈ ਵਿਚ ਪਾਠਾਂਤ ਇਸ ਪ੍ਰਕਾਰ ਹੈ : ਫ੩ਰ ਕਹਾਵੈ ਜੌੜਾ ਲਾਵੈ (ਪੰਨਾ 68/ਅ) 
ਇਨ੍ਹਾਂ ਤੁਕਾਂ ਤੁ“ ਪਹਿਲਾਂ ਸਿ. ਰ. ਲ ਵਿਚ ਇਹ ਪਾਠ ਵੀ ਮਿਲਦਾ ਹੈ : 

ਫਕਰ ਕਹਾਵੈ ਬਾਂਧੋ ਛੁਰੀ ਤਿਸ ਫ਼ਕਰੁ ਕੀ ਨਦਰੁ ਹੈ ਬਰੀ । (ਪੱਤਰਾ 68/ਅ) 
ਅਗਲੀਆਂ ਦੇ ਲਾਈਨਾਂ ਸਿ. ਰ. ਲ. 8, $ ਵਿਚ ਨਹੀਂ ਹਨ : ਕ੍ਰਮਵਾਰ ਪੱਤਰ! (99/6), 
(96/6) 


ਮ੍ਰਲ=ਪਾਠ 41 


ਬੁਨਿਆਦ ਪਕੜਤੀ ਹੈ । ਅਰੁ ਪਾਛੇ ਬਾਹਰਿ ਬਿਸਥਾਰ ਕਰਤੀ ਹੈ ।' ਫਕੀਰੀ ਐਸੀ ਹੈ 
ਭਾਵੇ ਗ੍ਰਿਹਸਤ ਮਹਿ ਰਹੇ ਭਾਵੇ ਉਦਾਸ ਮਹਿ ਹੋਵੇ । ਅਰੁ ਫਕੀਰ ਹੋਵੇ ਅਤੇ ਅਮਲ 
ਗ੍ਰਿਹਸਤੀਆਂ ਕੇ ਕਰੇ ਅਰੁ ਲਿਬਾਸ ਫ਼ਕੀਰੀ ਕਾ ਕਰੋ ਮੂੰਡ ਮ੍ੌਡਾਵਣਾ ਅਰ ਟੋਪੀ ਕਫਨੀ 
ਲੌਗੋਟੀ ਪਹਰੇ । ਤਬ ਏਹੁ ਸਬ ਬਸਤਰ ਫ਼ਕੀਰੀ ਕੇ ਤੋਬਹ ਤੌਬਹ ਕਰ ਉਠਤੇ ਹੈਨਿ । 
ਰਹਤੇ ਹੈ ਹੇ ਹੈਵਾਨ ਖੁਦਾਇ ਦੇ ਬੰਦੇ ਤੂੰ ਜੋ ਅਸਾਨੂੰ ਪਹਰਦਾ ਹੈ ਸੋ ਕਿਉਂ ਪਹਿਰਦਾ ਹੈ । 
ਜਿਸ ਤੇ ਅਸੀ' ਬਸਤਰ ਹਾਂ । ਜੇ ਉਨਾ ਹੀ ਜੈਸਾ ਹੋਵੇ ਤਾਂ ਤੂੰ ਅਸਾਨੂੰ ਪਹਿਰੁ । ਅਤੇ ਜੋ 
ਕਾਈ ਦੁਨੀਆਂ ਦੀ ਹਿਰਸ ਮਨ ਵਿਚ ਰਹੀ ਹਈ ਤਾਂ ਨਾ ਪਹਰ । ਪਹਲੇ ਟੋਪੀ ਬੋਲੀ । 
ਸੁਣ ਹੋ ਹੈਵਾਨ ਖੁਦਾਇ ਦੇ ਬੰਦੇ! ਟੌਪੀ ਪਹਰਨੀ ਅਰ ਸਿਰ ਮੁੰਡਾਵਣਾ ਜੋ ਹੈ ਸੋ ਬਾਲਕ 
ਕਾ ਹੈ। ਜੌ ਬਾਲਕ ਦੀ ਭਾਂਤ ਮਨ ਹੋਵੀ ਤਾਂ ਮੈਨੂੰ ਪਹਿਰੁ । ਅਤੇ ਜੇ ਸਿਆਣਾ ਹੋਵੇ ਤਾਂ 
ਨਾ ਪਹਿਰੁ । ਸਿਰ ਅਜਾਬ ਚੜੀਗਾ । ਬਹੁੜ ਕਫਨੀ ਬੋਲੀ ਜੇ ਵੇ ਬਦੇ ਖੁਦਾਇ ਦੇ ਤੂੰ ਜੌ 
ਮੈਨੂੰ ਪਹਿਰਦਾ ਹੈ । ਸੈਂ“ ਜੋ ਕਫੇਨੀ ਹਾਂ ਸੋ ਮੁਰਦੇ ਦਾ ਪਹਿਰਨ£ ਹਾਂ । ਜੇ ਜੀਵਦਿਆਂ 
ਮੁਰਦਾ ਹੋਇ ਰਹੇ ਤਾਂ ਮੈਨੂੰ ਪਹਰੁ । ਅਤੇ ਜੇ ਕਾਈ ਦੁਨੀਆਂ ਦੀ ਹਿਰਸ ਮਨ ਵਿਚ ਹਈ 
ਤਾਂ ਨਾ ਪਹਿਰੁ । ਗ੍ਰਿਹਸਤ ਵਿਚ ਰਹੁ । ਬਹੁੜ ਫਹੋੜੀ ਬੋਲੀ । ਸੁਣ ਵੇ ਬੇਦੇ ਖੁਦਾਇ ਦੋ ਤੁੰ 
ਜੋ ਮੈਨੂੰ ਹਾਥਿ ਲੈਦਾ ਹੈ ਸੋ ਕਿਉ ਲੈਦਾ ਹੈ ਮੈਂ ਜੋ ਫਹੋੜੀ ਹਾਂ ਸੋ ਮਿਸਲ ਗੁਦੜ ਦੀ ਹਾਂ । 
ਜੋ ਗੁਦੜ ਦੀ ਭਾਂਤ ਹੋਇ ਰਹੇ । ਅਤੇ ਧੂਏ ਦੀ ਸਾਹ ਨਾਲ ਰਲਿ ਰਹੈ ਬੁਰਾ ਭਲਾ ਸਭ” ਹੂੰਝ 
ਸਟੇ ਤਾਂ ਤੂੰ ਮੈਨੂੰ ਹਥ ਫੜ ਨਾਹੀ ਤਾਂ ਮਤਿ ਫੜਿ। ਤਾਂ ਫੇਰ ਧੂਆਂ ਬੋਲਿਆ ਅਵੇ ਬੈਦੇ ਖੁਦਾਇ 
ਦਿਆ ਤੂੰ ਮੈਨੂੰ ਮਤੁ ਜਲਾਇ । ਜੇ ਤੂੰ ਪਹਿਲੇ ਆਪਣੇ ਪੰਜਿ ਹਵਾਸ ਜਲਾਏ ਤਾਂ ਮੈਨੋ 
ਧੁਖਾਇ ਨਹੀ” ਤਾਂ ਮਤੁ ਧੁਖਾਇ । ਜਿਉ ਕਰਿ ਮੈ ਧੁਖਦਾ ਰਹਦਾ ਹਾਂ ਦਿਹੁ ਰਾਤਿ ਜੇ 
ਈਵੇ ਵਾਂਗੀ ਧੁਖੇ । ਅਤੇ ਖ਼ੁਦਾਦਿ ਵਲਿ ਹੋਵਹਿ ਤਾਂ ਮੈਨੂੰ ਧੁਖਾਇ ਨਾਹੀ ਤਾਂ ਮਤ ਧੁਖਾਇ । 
ਮੇਰੇ ਹੀ ਵਾਂਗ ਸੁਆਹ ਦੀ ਢੇਰਿ ਹੋਇ ਰਹੇ । ਤਾਂ ਫੇਰ ਡਿਬੀ ਬੋਲੀ ਜੇ ਮੀਆਂ ਵੇ ਬੈਦੇ ਖੁਦਾਇ 
ਦੇ ਮੈਨੋ ਜੋ ਹਥਿ ਲੈਦਾ ਹੈ ਸੋ ਕਿਉ ਲੈਦਾ ਹੈ । ਹੋਹਨਾ ਭਾਂਡਿਆਂ ਦੇ ਮੂਹ ਸਿਧੇ ਹੈਨੀ । ਅਤੇ 
ਮੇਰਾ ਮੁਹੇ ਅਪੁਠਾ ਹਈ । ਜੇ ਲੋਕ ਜਹਾਨ ਦੇ ਨਾਲੋਂ ਮੁਹੁ ਅਪੁਠਾ ਕਰ ਰਖੇ ਤਾ ਮੈਨੂੰ ਹਥ 
ਲੈ ਨਾਹੀ ਤਾਂ ਮਤ ਮੇਰੇ ਨਜੀਕ ਆਵਹਿ । ਫੇਰ ਸੇਲੀ ਬੋਲੀ ਅਵੇ ਬੈਦੇ ਖੁਦਾਇ ਦਿਆ ਮੈ 
ਹਾਂ ਈ ਬੰਧਨ ਬਰਦੇ ਦਾ । ਮੈਨੋ ਗਲ ਰਖਦਾ ਹੈ ਤਾਂ ਪਹਿਲੇ ਮੁਰਸਦ ਅਗੇ ਬਰਦਾ ਹੋਇ 
ਰਹੇ । ਜਿਧਰ ਖੈਚੀ ਤਿਧਰ ਹੀ ਜਾਹੁ । ਉਜਰ ਨਾ ਆਣਿ ਤਾ ਤੂੰ ਮੈਨੂੰ ਗਲ ਪਾਇ । ਨਹੀ 
ਤਾਂ ਮਤ ਗਲਿ ਪਾਏ । ਤਾਂ ਫੇਰਿ ਪਉਏ ਬੋਲੇ । ਵੇ ਬੈਦੇ ਖੁਦਾਇ ਦਿਆ ਅਸੀ" ਸੈਗਲਿ 
ਬੰਦੀਵਾਣਾ ਦੇ ਹਾਂ । ਜੇ ਅਸਾਨੂੰ ਪੈਰੀ ਪਾਇਆ ਲੌੜੇ ਤਾਂ ਆਪਣੀ ਦਉੜਿ ਦਲੀਲ 
ਦੁਨੀਆਂ ਦੀ ਵਰਜਿ ਰਖੁ । ਦਰਿ-ਬ-ਦਰਿ ਖੁਆਰ ਨਾ ਹੋਦਾ ਫਿਰਿ : ਖੁਦਾਇ ਵਲ ਆਉ 


1. ਸਾਖੀ ਬੀ-40 ਵਿਚ ਇਹ ਵਾਰਤ' ਇਸੇ ਫੇਠਸੂਫ ਫਕੀਰ ਨਾਲ 4ਰੱਵਾ£) ਹੈ, (ਸਾਖੀ 51) 

2. ਸਿ. ਰ. ਲ. 8 ਵਿਚ ਪ ਠਾਂਤਰ 'ਟੌਪ) ਪਹਰਨੀ ਅਰ ਮ੍ਹੰਤ ਮੰਡਾਵਣਾ ਜੋ ਹੈ ਸੌ ਕੰਮੁ ਬਾਲਕਾਂ ਕਾ ਹੈ ।” 
(ਪੱਤਰਾ 69/ਉ) 

3. ਸਿ. ਰ. ਲ. 8 ਵਿਚ ਸ਼ਬਦ “ਪ ਹਿਰਾਵ” ਹੈ (ਉਹ) 

4, ਸਿ. ਰ. ਲ ਉ ਵਿਚ ਪਾਠਾਂਤ 'ਜਭ ਹੂ ਤੇ ਛੁਣੋ” ਹੈ। ਪੱਤਰਾ (69/ਉ) 


42 ਸੱਕੇ ਮਦੀਨੇ ਦੀ ਗੌਸ਼ਟਿ 


ਆਸਣ ਦਿ੍‌ੜ ਕਰੁ ॥੧॥ ਏਹ ਤਾਂ ਫਕੀਰੀ ਕੇ ਬਸਤੁ ਬੋਲੇ । ਬਹੁੜਿ ਫਕੀਰੀ ਕਾ ਕਿਆ 
ਰਾਹੁ ਹੈ।ਜੌ ਏਕ ਬਾਰਿ ਘਰਿ ਤਿਆਗ ਨਿਕਲੇ ਫੇਰਿ ਘਰਿ ਘਰਿ ਹਥ ਜਾਇ ਅਡੇ 
ਨਾਹੀ । ਸਬਰ ਕਰਕੇ ਗੋਸਾ ਪਕੜਿ ਕੇ ਬਹਿ ਰਹੇ । ਰਬ ਵਲਿ ਧਿਆਨ ਲਾਇ ਕਰਿ । 
ਇਕੇ ਤਾ ਦੈਮੁ ਨਿਕਲਦੋ ਗਇਆ । ਇਕੇ ਤਾਂ ਖੁਦਾਇ ਆਇ ਮਿਲਿਆ । ਫਿਰਿ ਜਿਸ 
ਦੁਨੀਆਂ ਨੋ ਤਰਕਿ ਨਿਕਲੇ ਅਤੇ ਫੇਰ ਉਸੇ ਦੁਨੀਆਂ ਦਿਆਂ ਲੋਕਾਂ ਅਗੇ ਟੁਕੜੇ ਮੰਗਣਿ 
ਲਗਾ ਤਾਂ ਖੁਦਾਇ ਨਾਲੋ" ਫਿਰਿਆ । ਜਰਦਿ-ਰੋਇ ਹੋਆ ਬੇ-ਮੁਖ ਹੋਆ ਕਿਸੇ ਮਜਲ ਨ 
ਪਹੁਤਾ । ਜੋ ਅਵੇਹੀ ਫਕੀਰੀ ਕਮਾਵੈ ਤਾ ਘਰ ਹੀ ਭੁਲਾ ਹੈ । ਖੁਦਾਇ ਦੇ ਰਾਹਿ ਭੀ ਚਲੇ 
ਅਤੇ ਦੁਨੀਆ ਨਾਲਹੁ ਭੀ ਸੁਰਖ-ਰੋਇ ਹੋਵੇ । ਜਦਿ ਕਦਿ ਖੁਦਾਇ ਦੇ ਫ਼ਕੀਰ ਆਖ ਗਏ 
ਹੈਨਿ । ਜਿਸ ਅੰਦਰਿ ਫਕੀਰੀ ਕੀੜੀ ਸੋ ਫਕੀਰੁ ਸੋ ਹੋਆ ਖੁਦਾਇ ਨੌ ਪਹੁਤਾ । ਅਤੇ 
ਜਿਸੁ ਨ ਕੀਤੀ ਸੋ ਸਵਾਂਗੀ ਹੋਆ । ਜੈਸੇ ਭੇਡਾਂ-ਭਗਤੀਆਂ ਸਵਾਂਗ ਕਰਿ ਆਵਤਾ ਹੈ ਜੋਗੀ 
ਕਾ ਉਹ ਜਾਣੀਦਾ ਹੈ ਜੁ ਜੋਗੀ ਹੈ । ਪਰ ਜੇ ਉਸਦੇ ਲਛਣ ਜਾਹਰਿ ਹੌਦੇ ਹੈਨਿ ਤਾਂ ਸਭ 
ਕੋਈ ਆਖਦਾ ਹੈ ਜੁ ਭਾਂਡ-ਭਗਤੀਆ ਸਵਾਂਗੀ ਹੈ । ਭੇਖ ਜੋਗੀ ਦਾ ਕੀਤਾ ਹੈਸੁ । ਤਿਉ 
ਸਿਧ ਹੋਵੇ ਪੀਰੁ ਹੋਵੈ ਸੈਤ ਹੋਵੈ । ਮਹਾਂ-ਪੁਰਖ ਭਗਤੁ ਹੋਵੇ ਸਾਧ ਹੋਵੇ ਜੇ ਫਕੀਰੀ ਦਾਵੇ 
ਹੋਇ ਰਹੇ ਤਾਂ ਸਚੀ ਫਕੀਰੀ । ਨਾਹੀ ਤਾਂ ਝੂਠੀ ਫਕੀਰ) ਦੀਨ ਦੁਨੀਆਂ ਦੂਹਾਂ ਵਲੋ” 
ਗਇਆ । ਪਰ ਬੇਦੇ ਦੇ ਹਥ ਕਛੁ ਨਾਹੀ ਜਿਸੇ ਦੇਵੇ ਤਿਸੇ ਮਉਲਾ ॥ 
ਸਲੋਕ : ਗਲਾਂ ਵਾਤਿ ਨ ਜੋਗੀਆਂ ਪੈਰੀ ਜ੍ਰਗੁ ਨ ਪੰਧੁ । 
ਤਿਥੇ ਅਕਲਿ ਨ ਅਪੜੇ ਜਿਥੇ ਪਿਰੀਆਂ ਦੀ ਸੈਧੁ ॥ ੧ ॥ 

ਤਾਂ ਸਾਹ ਸ਼ਰਫ਼ ਆਖਿਆ ਵਾਹੁ ਵਾਹੁ ਬਾਬਾ ਨਾਨਕ ਜੀ । ਵਾਹੁ ਵਾਹੁ ਤੇਰੀ ਫੁਕੀਰੀ ਨੁ 
ਵਾਹੁ ਵਾਹੁ ਖੁਦਾਇ ਨੋ ਜਿਸ ਦੀਆਂ ਏਵਡੁ ਵਡਿਆਈਆ ਹੈਨਿ ਅਤੇ ਏਵਡ ਰਜਾਈ 
ਹੈਨਿ । ਫਕੀਰੀ ਇਸ ਦਾ ਨਾਉ ਹੈ ਬਾਬਾ ਨਾਨਕ ਜੀ ਤੁਧ ਕੀਤੀ ਹੈ । ਅਤੇ ਗੁਰਿਆਈ 
ਤੇਰੇ ਹੀ ਲਾਇਕ ਹੈ । ਜੁਹਦ ਉਸ ਦਾ ਨਾਉ” ਹੈ ਜੋ ਸੇਖ ਫਰੀਦ ਕੀਤਾ ਹੈ । ਪੀਰੀ 
ਉਹੀ ਹੈ ਜੋ ਖੁਆਜੇ ਮੌਨ ਦੀਨ ਚਿਸਤੀ ਕੀਤੀ ਹੈ । ਪਾਤਸਾਹੀ ਉਹੀ ਹੈ ਜੋ ਰਜਾਲਤਿ 
ਪਨਾਹ ਕੀਤੀ ਹੈ। ਅਦਲ ਉਸ ਦਾ ਨਾਉ ਹੈ ਜੋ ਨਉਸੇਰਵਾ! ਅਰੁ ਉਮਰਿ ਖਿਤਾਬ 
ਕੀਤੀ ਹੈ ।“ ਭਗਤਿ ਓਹੀ ਜੋ ਕਬੀਰ ਕੀਤੀ ਹੈ । ਜੋਗੁ ਓਹੀ ਹੈ ਜੋ ਗੋਰਖ ਨਾਥ ਕੀਤਾ 
ਹੈ। ਤਿਆਗ ਓਹੀ ਹੈ ਰਾਜੇ ਭਰਥਰ ਗੋਪੀ ਚੰਦ ਕੀਤਾ ਹੈ । ਤਪੁ ਓਹੀ ਹੈ ਜੋ ਰਾਜੇ 
ਜਨਕ ਕੀਤਾ ਹੈ ।$ ਸੈਨਿਆਸ ਓਹੀ ਹੈ ਜੋ ਦੇਵਦਤ ਕੀਆ ਹੈ । ਜਤ ਓਹੀ ਹੈ ਜੋ 
ਲਛਮਣ ਕੀਆ । ਜੋਰ ਓਹੀ ਹੈ ਜੋ ਹਣਵੈਤ ਕੀਆ ਹੈ । ਜੁਧ ਓਹੀ ਹੈ ਜੋ ਦਹਸ਼ਿਰੁ 


1. ਸਿ. ਰ. ਲ. 8 ਵਿਚ ਸ਼ਬਦ 'ਭੁੰਡ” ਨਹੀ” ਹੈ । (ਪੱਤਰਾ ?0/ਅ) 

2. ਸਿ. ਰ. ਲ. 8 ਵਿਚ ਸਬਦ 'ਸਧ ਹੱਵੇ” ਨਹ“ ਹੈ (ਉਹ) 

3. ਸਿ ਰ. ਲ. 8, $ ਵਿਚ ਸ਼ਬਦ “ਨਉ ਸੋਰਵਾ” ਨਹੀਂ” ਹੈ । ਨਉਸ਼ੀਰਵਾਂ ਫਰਾਂਸ ਦਾ ਬਾਦਸ਼ਾਹ ਜੌ 
ਮੁਹੰਮਦ ਤੋ ਪਹਿਲਾਂ ਹੌ ਇਆ । ਕ੍ਰਮਵਾਰ ਪੱਤਰ (70/ਅ), (97/ਅ) 

4. ਇਹ ਤੁਕ ਸਿ. ਰ. ਲ. 8, 9 ਵਿਚੋ ਲਈ ਹੈ । (ਉਹੀ) 

ਸਿ. ਰ. ਲ. 8 ਵਿਚ ਪਾਠਾਤ੍ਰ-'ਰਾਜੇ ਜਨਕ ਬਿਦੇਹੀ ਕੀਆ ਹੈ” ਪੁੱਤਰਾ (71/6) 


ਮ੍ਰਲ=ਪਾਠ 43 


ਕੀਤਾ ਹੈ । ਬਿਓਗੁ ਓਹੀ ਹੈ ਜੋ ਰਾਜੇ ਰਾਮ ਚੋਦ ਕੀਆ ਹੈ । ਹਠ ਓਹੀ ਹੈ ਜੋ ਧ੍ਰ ਹ ਭਗਤ 
ਕੀਆ ਹੈ । ਸਤੁ ਓਹੀ ਹੈ ਜੌ ਸੀਤਾ ਕੀਆ ਹੈ । ਗ੍ਰਿਸ਼ਤ ਓਹੀ ਹੈ ਜੋ ਬਾਬੇ ਆਦਮ ਕੀਤਾ 
ਹੈ ਜਾਂ ਇਤਣੀ ਸਿਫਤਿ ਸਾਹ ਸਰਫ ਕੀਤੀ । ਤਾਂ ਫਿਰ ਬੈਰਾਗ ਵਿਚ ਹੋਇ ਗਇਆ ਤਾਂ 
ਸਬਦ ਬੋਲਿਆ : 


ਰਾਗ ਧਨਾਸਰੀ ਜਕੜੀ” ॥ ੧ ॥ 

ਨਿਤ ਪੂਛਉ ਪਾੰਡਿਤੁ ਜੋਇਸੀ । 

ਪੀਆ ਕਬਹੁ ਮਿਲਾਵਾ ਹੋਇਸੀ । ਮਿਲਿ ਦਰਦ ਵਿਛੋੜਾ ਖੋਇਸੀ ॥ ੧॥ 
ਤਪ ਰੂਹੀਅਸ ਮਾਏ ਜੀਉ ਬਲੇ । 

ਮੈ ਕਤ ਨ ਦੇਖਿਆ ਨੈਣ ਭਰੇ । ੧ ॥ ਰਹਾਉ । 

ਨਿਤ ਕਾਗੁ ਉਡਾਰੋ ਬਨਿ ਰਹੋ । 

ਨਿਸਿ ਤਾਰੇ ਗਣਤੀ ਨਾ ਸਵੋਂ । 

ਜਿਉ” ਲਵੇ ਬਬੀਆ ਤਿਵੇ" ਲਵੋ ॥ ੨ ॥ 

ਮੈ ਪੀਆ ਬਿਨ ਪਲੁ ਨਾ ਬਿਹਾਵਏ । 

ਜਿਉ ਜਲ ਬਿਨੁ ਮੀਨ ਤੜਫਾਵਏ । 

ਜਿਉ” ਵਿਛੁੜੀ ਕ੍ਰੰਜਿ ਕੁਰਲਾਵਏ ॥ ੩ ॥ 

ਸੇਖ ਸਰਫ ਨ ਥੀ ਉਤਾਵਲਾ । ਇਕ ਚੋਟ ਨ ਥੀਵਨਿ ਚਾਵਲਾ । 
ਕਿਆ ਦਰਸਨ ਭੁਲਾ ਬਾਵਲਾ ॥੪ ॥ 

ਜਵਾਬ ਮ: ੧, ਰਾਗ ਧਨਾਸਰੀ ਜਕੜੀ । 

ਕਰਿ ਸਹਜਿ ਸੀਗਾਰੁ ਬਣਾਈਐ । ਕਰਿ ਕਰਨੀ ਕਜਲ ਪਾਈਐ । 
ਮਨੁ ਮਾਰਨ ਮਾਂਗ ਭਰਾਈਐ ॥ ੧ ॥ 

ਇਉ ਕੇਤ ਮਿਲਾਵਾ ਹੋਇਸੀ । 

ਪੁਛ ਪੰਡਿਤ ਸਿਆਣੇ ਜੌਇਸੀ । 

ਸਹੁ ਦਰਦ ਵਿਛੋੜਾ ਖੋਇਸੀ ॥ ੧ ॥ ਰਹਾਉ ॥ 

“ਸਹਿ ਮਿਲਿਐ ਤਪਤ ਬੁਝਾਈਐ । ਦੇਖ ਦਰਸਨੁ ਨੈਨ ਅਘਾਈਐ । 
ਸਹਿ ਮਹਲੀ ਸਦ ਬੁਲਾਈਐ । ਜਾਂ ਪਾਣਾ ਤਾਂ ਗਲਿ ਲਾਈਐ ॥ ੨॥ 


1. ਇਹ ਬਾਣੀ ਸ਼ਾਹ ਸਰਫ ਸਯੱਦ (1659-1725) ਦ) ਹੈ, ਜੋ ਵਟਲੋ ਦ। ਵਸਨੀਕ ਸੀ । ਵੇਖੋ 
ਪੁਸਤਕ 'ਪੰਜਬੀ ਸਾ।ਹਤ ਦਾ ਇਤਿਹਾਸ” ਭਾਗ ਦੂਜ, ਪੰਜਾਬ ਯੂਨੀਵਰਸਿਟੀ ਚੈਡੀਗੜ੍ਹ, ਵਿਚ 
ਡਾ. ਸ੍ਰਿੰਦਰ ਸਿੰਘ ਜੀ ਕੌਹਲੀ ਦਾ ਲੇਖ “ਹੌਰ ਕਵ)” ਪੰਨਾ 189। ਜਨਮਸਾਖੀ ਬੀ. 40 ਵਿਜ਼ 
ਸੇਖ ਸ਼ਰਢ ਨਾਲ ਗੌਸ਼ਟਿ ਸਮੇਂ ਇਹ ਸ਼ਬਦ ਉਚ!ਰਿਆ ਹੈ ਪਰੌਤੁ ਕਿਤੇ ਕਿਤੇ ਪਾਠ ਦਾ ਔਤਰ ਹੈ । 
ਇਸ ਸਬਦ ਨਾਲੋ ਅਧਿਕ ਲੰਮਾ ਸ਼ਬਦ ਹੈ । (ਸਾਖੀ ਨੂੰ : 49) 

2. ਅਗਲੀਆਂ ਦੇ ਤੁਕਾਂ ਸਿ. ਰ. ਲ. 8, 9 ਤੇ `ਲਿਥੋ ਵਿਚ ਲਈਆਂ ਹਨ । ਕ੍ਰਮਵਾਰ ਪੱਤਰਾਂ 

(71/ਅ), ( 29), (98/8) ਅਤੇ ਪੰਨਾ (129) 


ਮੱਕੋ ਮਦੀਨੇ ਦੀ ਗੌਸ਼ਟਿ 


ਕਿਉ ਕਾਗ ਉਡਾਰੋ ਬਨਿ ਰਹੋ । ਕਿਉ” ਤਾਰੇ ਗਣਤੇ ਦੁਖ ਸਹੋ ! 
ਜੇ ਵਿਛੁੜਿਆ ਹੋਵੇ ਗਮੁ ਦਹੋ ॥ ੩ ॥ 


ਕਹੇ ਨਾਨਕ ਤੂੰ ਸੁਣ ਬਾਵਲਾ । 
ਸਾਹੁ ਸਰਫ ਨ ਥੀ ਉਤਾਵਲਾ । ਕਿਉ” ਦਬਾਂ ਦੇਵਹੁ ਚਾਵਲਾ 1 
ਕਾਹੇ ਭੁਲਾ ਫਿਰੇ ਉਤਾਵਲਾ ॥ ੪ ॥ 


ਜਾਂ ਬਾਬੇ ਸੁਆਲ ਕਾ ਜਵਾਬ ਸਬਦ ਨਾ ਦਿਤਾ ਤਾਂ ਸਾਹ ਸਰਫ ਕੇ ਮਨਿ ਸੋਤੇਖ ਆਇਆ । 
ਨਿਸਾ ਹੋਈ । ਢਹਿ ਪੈਰੀ ਪਇਆ । ਬਾਬੇ ਕੋਲੋ ਸਾਹ ਸਰਫ ਵਿਦਾ ਹੋਇ ਕਰਿ ਹਾਜੀਆਂ 
ਦੇ ਮਜਲਸ ਵਿਚ ਆਇਆ । ਤਾਂ ਹਾਜੀਆ ਸਾਹ ਸਰਫ ਨੂੰ ਪੁਛਿਆ। ਕਿ ਹੇ ਸਾਹ ਜੀ 
ਫਕੀਰ ਪਾਸੋ ਫਕੀਰੀ ਕਾ ਜਵਾਬ ਪੁਛਿਆ । ਕਹੇ ਜੀ ਫਕੀਰ ਫਕੀਰੀ ਵਿਚ ਬਹੁਤ 
ਕਾਮਲੁ ਹੈ। ਇਤਨੇ ਨੌ ਬਾਬਾ ਭੀ _ਹਾਜੀਆ ਵਿਚਿ ਆਇ ਰਲਿਆ । ਇਕੱਠੇ ਹੋਇ 
ਚਲੇ ।_ਤਾਂ ਹਾਜੀਆ ਆਪ ਵਿਚਿ ਕਹਿਆ ਜੋ ਏਹ ਫਕੀਰ ਹਿੰਦੂ ਹੈ ਕਿ ਮੁਸਲਮਾਨੁ ਹੈ 1 
ਤਾਂ ਇਕਨਾ£ _ਹਾਜੀਆ ਪੁਛੀਆ ਫਕੀਰ ਜੀ ਤੂੰ ਹਿੰਦੂ ਹੈ ਕਿ ਮੁਸਲਮਾਨੁ ਹੈ । ਤਾਂ ਬਾਬੇ 
ਆਖਿਆ ਅਸੀ” ਹਿੰਦੂ ਫਕੀਰ ਹਾਂ । ਤਾਂ ਹਾਜੀਆ ਕਹਿਆ ਜੋ ਜੀ ਏਹੁ ਰਾਹੁ ਹਿੰਦੂਆਂ ਕਾ 
ਨਾਹੀਂ । ਹਿੰਦੂਆਂ ਕੀ ਹਦ ਦੁਆਰਕਾ ਤਕਿ ਹੈ । ਅਗੇ ਤੁਰਕਸਤਾਨੁ ਹੈ । ਤਾਂ ਕਿਤਨੀ 
ਕੁ ਮੁਦਤਿ ਪਿਛੋਂ ਦੁਆਰਕਾ ਜਾਇ ਪਹੁਤੇ । ਜਾਂ ਅਗੇ ਚਲੇ ਤਾਂ ਫੇਰ ਹਾਜੀਆ ਕਹਿਆ 
ਜੋ ਜੀ ਤੁ ਹਿੰਦੂ ਫਕੀਰ ਹੋਇ ਕਰਿ ਅਗੇ ਕਿਉ ਚਲਿਆ ਹੈ । ਅਗੇ ਜੋ ਇਕ ਜਾਹਗਾ? 
ਆਵੇਗੀ ਓਥੇ ਹਿੰਦੂਆਂ ਨੂ ਮਾਰ ਫੌਂਡਦੇ ਹੈਨਿ । ਅਤੇ ਜਿਨਾ ਮੁਸਲਮਾਨਾ ਨਾਲਿ ਹਿੰਦੂ 
ਜਾਂਦਾ ਹੈ ਉਨਾ ਨੂੰ ਭੀ ਉਥਹੁ ਕੇ ਹਾਜੀ ਬਜੇਗਾਰ ਕਰਦੇ ਹੈਨਿ । ਤਾਂ ਫਿਰਿ ਬਾਬਾ ਬੋਲਿਆ 
ਜੁ ਜੀ ਜਿਥੇ ਉਹ ਜਾਹਗਾ ਆਵੇਗੀ ਤਿਥੇ ਅਸਾ ਨੋ ਛੱਡ ਜਾਇਆ ਹੇ । ਅਸੀ ਆਪਣਾ 
ਆਪ ਬਚਾਇ ਲਹਾਂਗੇ । ਤਾਂ ਫਿਰਿ ਹਾਜੀਆ ਕਹਿਆ ਜੁ ਜੀ ਅਸਾਡੇ ਨਾਲਿ ਨਾ ਆਵਹੁ । 
ਤਾਂ ਬਾਬਾ ਉਥਾਈ ਬਹਿ ਰਹਿਆ । ਕਹਣ ਲਗਾ ਮਰਦਾਨਿਆ ਆ ਇਨਾ ਹਾਜੀਆਂ ਤਾਈ” 
ਜਾਣੇ ਦੇ । ਜੇ ਅਸਾਡੇ ਨਸੀਬ ਹੈ ਹਜਿ ਮਕੇ ਦੀ ਕਰਨੀ ਤਾਂ ਅਸੀ ਭੀ _ਜਾਹਿਗੇ । 
ਮਰਦਾਨਿਆ ਏਹੁ ਰਾਹ ਐਸਾ ਹੈ ਜੁ ਮਿਹਰਿ ਮੁਹਬਤ ਖਿਜਮਤਿ ਕਰਦਿਆਂ ਜਾਈਐ ਤਾਂ 
ਫੈਜ ਪਹੁੰਚੀਦਾ ਹੈ । ਅਤੇ ਜੇ ਹੁਜਤ ਹਾਸਾ ਮਸਕਰੀ ਰੈਜਿ ਕਰਦਿਆਂ ਜਾਈਐ ਤਾ ਹਾਜੀ 
ਨਾਹੀ ਹੋਈਦਾ । ਤਾਂ ਫਿਰਿ ਹਾਜੀਆ ਕਹਿਆ ਜੀ_ਹਜੀ ਕਿਉ” ਕਰ ਹੋਈਦਾ ਹੈ ਅਤੇ 
ਮਿਹਰਿ ਕਿਉ” ਕਰਿ ਕਰੀਐ । ਉਹ ਕਉਣ ਅਮਲੁ ਹੈਨਿ । ਜਿਨਾ ਅਮਲਾ ਕਰਿ ਹਜਿ 


1. ਸਿ. ਰ. ਲ. 8 ਵਿਚ ਏਕੋ ਸਬਦ “ਇਕੱਠੇ” ਨਹੀ” “ਇਤ” ਹੈ । ਪੱਤਰਾ (72/6) 

2, ਸਿ. ਰ. ਲ. 8 ਅਤੇ ਲਿਥੋ [ਵਿਚ ਏਥੋ ਸ਼ਬਦ “ਇਕਸ?” ਹੈ । ਕ੍ਰਮਵਾਰ ਪੰਨ' (72/6) ਤੇ ਪੰਨਾ 
129 

3. ਏਥੇ ਪਾਠ ਸਿ. ਰਹ. ਲ ਅਤੇ ਲਿਥੋਂ ਵਿਚੋ ਲਿਆ ਹੈ । ਮਲ ਖਰੜੌ ਵਿਚ ਜਾਇ” ਸ਼ਬਦ ਸ) 

(ਕਮਣਾਰ ਪੁੰਨ! 986) ਤੇ (129) 


ਮ੍ਰਲ-ਪਾਠ 


ਦਰੂਸਤੁ ਹੋਵੈ ਫਿਰਿ ਬਾਬੇਂ' ਹਾਜਰ ਨਾਮਾ ਕੀਤਾ । 
ਸਲੋਕ : ਹਾਜਰਾ ਕਉ ਮਿਹਰਿ ਹੈ । ਗੈਰ ਹਾਜਰਾ ਕਉ ਕਹਰ ਹੈ । 

ਈਮਾਨੁ ਦੌਸਤੁ ਹੈ । ਬੇਈਮਾਨ ਕਾਫਰੁ ਹੈ । ਗੁਮਾਨ ਲਾਨਤੀ ਹੈ । 

ਪਸਗੈਂਬਤ ਕਾ ਮੁਹ ਕਾਲਾ ਹੈ । ਦਿਆਨਤਿਦਾਰੁ ਸੁਟਖ ਰੋਇ ਹੈ । 

ਬੇਦਿਆਨਤ ਸਿਆਹੁ ਰੋਇ ਹੈ । ਅਕਿਰਤਘਣੁ ਜੁਰਦ ਰੋਇ ਹੈ । 

ਦਰੋਗੁ ਦੋਜਕ ਹੈ। ਸਚੁ ਭਿਸਤਿ ਹੈ । ਹਿਰਸੀ ਫਿਰਆਉਨ ਹੈ । 

ਬੇਹਿਰਸੀ ਅਉਲੀਆ ਹੈ । ਇਲਮ ਹਲੀਮੀ ਹੈ । ਬੇਇਲਮ ਜਹਾਲ ਹੈ । 

ਤਵਜਿਆ ਬੁਲੌਦ ਹੈ । ਫਕੀਰੀ ਸਬੂਰੀ ਹੈ । ਨਸਬੂਰੀ ਮਕਰੁ ਹੈ । 

ਜੋਰ ਜੁਲਮ ਹੈ । ਬੇ-ਜੋਰ ਪਾਕ ਹੈ । ਦੁਆਇ ਦਉਲਤ ਹੈ । 

ਬਦ-ਦੁਆਇ ਕਹਰ ਹੈ । ਇਨਸਾਫੁ ਸਾਫੂ ਹੈ । ਚੋਰੀ ਲਾਲਚ ਹੈ । 

ਜਾਰੀ ਪਲੀਤੀ ਹੈ । ਸਿਫਤਿ ਉਜ੍ਹ ਹੈ । ਬੇ-ਸਿਫਤਿ ਨਪਾਕ ਹੈ । 

ਬਾਂਗ ਬਲੋਲ ਹੈ । ਕਰਾਮਾਤ ਕੁਦਰਤ ਹੈ । ਰਾਹੁ ਪੀਰਾ ਹੈ । 

ਬੇ-ਰਾਹ ਬੇ-ਪੀਰਾ ਹੈ । ਦਰਦਵੈਦ ਦਰਵੇਸ ਹੈ । 

ਬੈ-ਦਰਦ ਕਸਾਈ ਹੈ । ਰੋਜੀ ਬਖਸੁ ਰਹੀਮ ਹੈ । 

ਤੇਗ ਮਰਦਾਂ ਹੈ । ਅਦਲ ਪਾਤਸਾਹਾਂ ਹੈ । 

ਇਤਨਿਆਂ ਟੌਲਾਂ ਜੋ ਜਾਣ ਜਣਾਵੇ । ਨਾਨਕ ਦਾਨਸਵੈਦੁ ਕਹਾਵੈ ॥ ੧ ॥ 

ਇਤਨਾ ਹਾਜਰ-ਨਾਮਾ ਬਾਬੇ ਕਹਿਆ ਤਾਂ ਓਇ ਹਾਜੀ ਹੈਰਾਨ ਹੋਇ ਰਹੇ । ਆਖਣ 

ਲਗੇ ਬਾਬਾ ਨਾਨਕ ਜੀ ਅਸੀ' ਖੁਦਾਈਆਂ ਕੋਲੋ” ਡਰਦੇ ਹਾਂ । ਕਿਉ” ਜੋ ਉਹ ਹੈਨਿ ਹੁਸਤੀ, 
ਖੋਜੀ ਨਾਹੀ ਬਾਦੀ ਹੈਨਿ । ਮੁਸਲਮਾਨੀ ਅਸਾਂ ਜਾਤਾ ਅਸਾਨ ਹੈ । ਪਰ ਅਮਲ ਕਰਨੇ 
ਇਸ ਦੇ ਬਹੁਤ ਮੁਸਕਲੁ ਹੈਨਿ । ਤਬ ਬਾਬਾ ਬਹਿ ਰਹਿਆ । ਆਖਣ ਲਗਾ ਜੋ 
ਮਰਦਾਨਿਆ ਏਨਾ ਹਾਜੀਆਂ ਨੂੰ ਜਾਣੇ ਦੇ । ਅਸਾਡੇ ਨਸੀਬ ਹਜਿ ਹੈ ਤਾਂ ਅਸੀ” ਭੀ 
ਜਾਵਾਗੇ । ਤੁੰ ਸਬਦ ਗਾਉ । ਸਬਦੁ ਭੋਗ ਪਾਉ'ਦਿਆਂ ਨੇ ਮਕੇ ਜਾਇ ਪਹੁੰਚਾਂਗੇ । ਤਬ 


1. (6) “ਹਾਜਰਨਾਮਾ” ਵੱਖ ਵੱਖ ਜਨਮਸਾਖੀਆਂ ਵਿਚ ਪਾਠ ਭੋਦ ਨ'ਲ ਮਿਲਦ' ਹੈ । ਪੁਰਾਤਨ ਜਨਮ= 
ਸਾਖੀ ਵਿਚ ਇਸ ਨੂੰ ਸ਼ੌਖ ਮਿੱਠੇ ਪ੍ਰਤੀ ਉਚਾਰਿਆ ਹੈ । ਵੇ ਖੋ, ਮੈਕਾਲਫ ਰਾਹੀ' ਸੰਪਾਦਿਤ 
“ਜਨਮਸਾਖੀ ਬਾਬੇ ਨਾਨਕ ਜੀ ਕ।` ਸੋਨ 1885, ਪੰਨਾ 173 

(ਅ) ਜਿੰਕੌਗ੍ਰਾਫੀ ਵਿਚ ਛਪੀ ਸੰਨ 1885 ਦੀ ਜਨਮਸਾਖੀ (ਜਿਸ ਨੂੰ ਵਲੈਤ ਵਾਲ) ਜਨਮਸਾਖੀ ਵੀ 
ਕਿਹਾ ਜਾਂਦਾ ਹੈ ) ਪੰਨ' 147/139 (ਅ) ਤੇ 
੬ ਭਾਈ ਵੀਰ ਸਿੰਘ ਜੀ ਫਾਹੀ" ਸੰਪਾਦਿਤ ਪੁਰਾਤਨ ਜਨਮਸਾਖੀ, ਸੈਨ 1927, ਪਹਿਲ) ਸੰਸਕਰਣ 
ਵਿਚ ਹਾਜਰਨਾਮਾ' ਸ਼ੋਖ ਮਿੱਠੇ ਵਾਲ) ਸਾਖੀ ਵਿਚ ਨਹ)” ਦਿੱਤਾ ਸਗੋ ਆੰਤਿਕਾ 2, ਪੁੰਨਾ 
191 ਤੇ ਅਖੀਰ ਵਿਚ ਦਰਜ ਕੀਤ' ਹੈ । 
(ਸ) ਪੁਰਾਤਨ ਜਨਮਸ'ਖੀ--ਰਤਨ ਸਿੰਘ ਜੱਗੀ, ਪੰਨਾ 220 
(6) ਬਿ. 40 ਵਿਰ ਬਾਬਾ ਰਤਨ ਹਾਜੀ ਨਾਲ ਹੋਈ ਗੌਜਟਿ ਨਾਲ ਇਸ ਨੂੰ ਜੌੜਿਆ ਹੈ । 
ਪੰਨਾ 62-63 
&. _ ਇਥੇ ਇਸ ਤੋਂ" ਅੱਗੋ ਸਿ. ਰ. ਲ. 8 ਅਤੇ ਉਪਰ ਪਾਠ ਇਸ ਪ੍ਰਕਾਰ ਚਲਦਾ ਹੈ, “ਹਾਜ] ਰਮਦੇ 
ਜਮਦੇ ਰਹੇਂ । ਬਾਬੇ ਅ ਖਿਆ ਮਰਦਾਨਿਆ ਤੂੰ ਸ਼ਬਦਿ ਗਾਉ ਜਦਿ ਭੋਗੁ ੫ਵੈਗਾ ਤਾਂ ਮੱਕੋ ਜਾਇ 
ਪਹੁਚੀਏਗੇ ।” (ਕ੍ਰਮਵਾਰ ਪੈਨ। ?3/ਅ ਤੋਂ ਪੰਨਾ 131) ਪ੍ਰੰਤਰ ਸਿ. ਰੋਲ. $ ਵਿਚ ਪਾਠਾਂਤ੍ ਉਪਰ 
ਅਨ੍ਸਾਰ ਹੀ ਹੈ । 


46 ਮੱਕੋ ਮਦੀਨੇ ਦ ਗੋਸ਼ਟਿ 


ਮਰਦਾਨਾ ਲਗਾ ਸਬਦ ਗਾਵਣ ਅਤੇ ਹਾਜੀ ਰਮਦੇ ਰਹੇ । ਤਾਂ ਜੋਗਲ ਵਿਚਿ ਬਿਘਿਹਾੜ 
ਸੀਹ ਇਕਠੇ ਹੋਇ । ਤਾਂ ਮਰਦਾਨਾ ਡਰ ਗਇਆ । ਕਹਣੇ ਲਗਾ ਜੀ ਉਜਾੜੀ ਵਿਚਿ ਬੈਠੇ 
ਹਾਂ । ਅਸਾਨੂੰ ਕੋਈ ਹੁਣੇ ਸੀਹ ਬਿਘਿਆੜ ਖਾਇ ਜਾਸੀ । ਤਾਂ ਅਸੀ ਕੀ ਕਰਸਹ । ਤਾਂ 
ਫਿਰਿ ਬਾਬਾ ਬੋਲਿਆ ਮਰਦਾਨਿਆ ਤੈਨੋ ਬਿਘਿਆੜ ਸੀਹ ਖਾਨਗੇ ਤਾਂ ਅਸੀ ਸੈਸਾਰ 
ਕਿਉ ਕਰ ਰਖਾਂਗੇ । ਅਸੀ” ਤੇਰੀ ਹਰਿ ਕਿਤੇ ਥਾਇ ਰਖਿਆ ਕਰਦੇ ਹਾਂ । ਤੈਨੂੰ ਅਸਾਡੀ 
ਪਰਤੀਤ ਆਵਦੀ ਨਾਹੀ । ਤਾਂ ਮਰਦਾਨੇ ਅਰਦਾਸ ਕੀਤੀ ਜੋ ਜੀ ਅਸਾਨੂਹ ਤੁਸਾਡੀ ਪਰਤੀਤ 
ਹੋਵੇ ਨਾਹੀ ਤਾਂ ਤੁਸਾਡੇ ਨਾਲ ਕਿਉ” ਫਿਰਹਾ । ਜੇ ਤੁਸਾਡੀ ਪਰਤੀਤ ਹੈ ਤਾਂ ਤੁਸਾਡੇ ਪਿਛੇ 
ਲਗੇ ਫਿਰਦੇ ਹਾਂ । ਤਾਂ ਮਰਦਾਨਾ ਸਬਦ ਗਾਵਣ ਲਗਾ । ਗਾਵਦਿਆ _ਗਾਵਦਿਆ ਤੀਸਰਾ 
ਪਹਰ ਹੋਇਆ । ਤਾਂ ਮਰਦਾਨੇ ਭੋਗ ਸਬਦ ਕਾ ਪਾਇਕੈ ਅਰਦਾਸ ਕੀਤੀ । ਜੋ ਸਚੇ 
ਪਾਤਸਾਹੁ ਵਚਨ ਸਾ ਜੋ ਸਬਦ ਕੇ ਭੋਗ ਪਉਦੇ ਹੀ ਮਕੇ ਜਾਇ ਪਹੁਚਾਂਗੇ ।' ਅਤੇ 
ਸਬਦ ਕਾ ਭੋਗ ਪਾਇਆ _ਪਰ_ਮਕੇ ਦੀ _ਨਿਸਾਨੀ ਨਾ ਡਿਠੀ । ਹੁਕਮੁ ਹੋਆ 
ਮਰਦਾਨਿਆ ਵੇਖ ਖਾਂ ਉਠ ਕਰਿ ਲਹਦੇ ਧਿਰੋ ਦੇਖ ਖਾਂ ਕੀ ਹੈ । ਜਾਂ ਮਰਦਾਨਾ ਉਠਿ ਕਰਿ 
ਵੇਖੋ! ਤਾਂ ਕਿ ਵੇਖੋ ਮਕੇ ਦੇ ਮੁਨਾਰੇ ਅਤੇ ਬੁਰਜੁ ਦਿਸਣ ਲਗੇ । ਤਾਂ ਮਕੇ ਦੇ ਨਜੀਕ ਆਇ 
ਪਹੁੰਚੇ ਹਾਂ । ਨਿਸ਼ਾਨੀਆਂ ਮਕੇ ਦੀਆਂ ਦਿਸ ਆਈਆਂ ।_ਤਾਂ ਮਰਦਾਨਾ ਬੋਲਿਆ ਜੀ ਸਚੇ 
ਪਾਤਸਾਹ ਅਸੀ ਮੱਕੇ ਆਇ ਪਹੁੰਚੇ ਹਾਂ । ਤਾਂ ਮਰਦਾਨਾ ਬਹੁਤ ਖੁਸੀ ਹੋਇਆ । ਆਖਿਓਸੁ 
ਗਰੀਬ ਨਿਵਾਜ ਜਿਥੇ ਅਸੀ ਬੈਠੇ ਅਸਾਹ ਓਥਹੁ ਮੱਕਾ ਵਰੇ ਦਿਹਾ ਕਾ ਰਾਹੁ ਸੀ । ਅਤੇ 
ਤੇਰੀ ਕੁਦਰਤ ਨਾਲ ਬੈਠਿਆ ਬੈਠਿਆ ਤ੍ਰਿਹੁ ਪਹਰਾਂ ਵਿਚ ਆਇ ਪਹੁਤੇ ਹਾਂ । ਪਾਤਸ਼ਾਹ 
ਤੇਰੀ ਗਤਿ ਮਿਤਿ ਤੂਹੇ ਜਾਣੈ । ਅਸੀ ਮਲ ਮੂਤਰ ਦੇ ਕੀਟ ਹਾਂ । ਤਾਂ ਬਾਬਾ ਬੋਲਿਆ । 
ਮਰਦਾਨਿਆ ਅਸਾਂ ਦੋਇ ਸੁਖ਼ਨ" ਕਾਜੀ ਰੁਕਨਦੀ ਮੱਕੇ ਦੇ ਨਾਲਿ ਕਰਨੇ ਅਸਨਿ । 
ਅਤੇ ਇਕ ਦੁਇ ਨਸੀਹਤਾ ਕਾਰੂ ਹਮੀਦ ਪਾਤਸ਼ਾਹ ਮਦੀਨੇ ਰਹਦਾ ਹੈ ਉਸ ਨਾਲ ਕਰਨੇ 
ਹੈਨਿ । ਮਤ ਖੁਦਾਇ ਵਲਿ ਆਵਦਾ ਹੋਵੇ । ਬਹੁਤ ਜਾਲਮੁ ਹੈ । ਜੇ ਕੋਈ ਉਸ ਦੀ ਬਦ 
ਵਿਚਿ ਆਵਦਾ ਹੈ ਸੋ ਵਿਚੇ ਹੀ ਮਰਦਾ ਹੈ । ਤਬ ਬਾਬੇ ਨਾਨਕ ਮੱਕੇ ਦੇ ਨਜੀਕ ਆਇ ਕੇ 
ਹਾਜੀਆ ਕਾ ਬਾਣਾ ਕੀਆ ਨੀਲਾ । ਹਾਥ ਮਹਿ ਆਸਾ ਲੀਆ । ਅਰੁ ਏਕ ਹਾਥ ਕੂਜਾ 
ਲੀਆ ਸਿਰ ਪਰਿ ਮੁਸਲਾ ਪਹਿਰਿਆ । ਬਗਲ ਵਿਚਿ ਕਿਤਾਬ ਰਖੀ ਹਾਜੀ ਦਰਵੇਸ ਹੋਇ 
ਕਰਿ ਜਾਇ ਮੱਕੇ ਕੀ ਹਜ ਕਉ ਹਾਜਰਿ ਹੋਇ ।£ ਤਾਂ ਬਚਨੁ ਹੋਆ ਮਰਦਾਨਿਆ ਅਸਾਂ ਤ੍ਰਿਹ 


1. ਇਹ ਲਾਈਨ ਸਿ. ਰ. ਲ. 8, 9 ਵਿਚ ਨਹੀਂ ਹੈ । ਕ੍ਰਮਵਾਰ ਪੱਤਰਾ (74/6) (99/ਅ) 

2. ਸਿ. ਰ. ਲ. 8 ਵਿਚ ਏਥੇ ੫ਾਠਾਂਤ “ਬਾਬੇ ਆਖਿਆਂ...... ” ਹੈ । ਪੱਤਰ! (74/6) 

3. ਸਿ. ਰ. ਲ. 8 ਵਿਚ ਅੱਗੋ ਚਾਰ ਸੱਤਰਾਂ ਨਹੀ ਹਨ। ਪਾਠ “ਮੱਕੋ ਦੋ ਨਜੀਕ ਆਇ ਪਹੁਚੇ ਤਾਂ 

ਮਰਦਾਨਾ ਝਹੁਤ ਖੁਸੀ ਹੇ ਇਆ ।” ਤੇ" ਚਲਦਾ ਹੈ ਪੱਤਰਾ (74/6) 

4. ਪੁਰਾਤਨ ਜਨਮ ਸਾਖੀ ਵਿਚ ਕਾਜੀ ਰੁਕਨਦ)ਨ ਨਾਲ ਹੋਏ। ਗੌਸ਼ਟਟ ਦ। ਵੱਖਰੀ ਸਾਖੀ ਵੀ ਮਿਲਦੀ 
ਹੈ। (ਪਹਿਲਾ ਸੰਸਕਰਣ 1927, ਪੰਨਾ 164) 

5. ਇਹ ਸਤਰਾਂ ਸਿ- ਰ. ਲ. 8 ਅਤੇ ਲਿਥੋ ਵਿਚ ਲਈ ਹੈ । ਕ੍ਰਮਵਾਰ ਪੱਤਰਾ (74/ਅ) ਪੰਨਾ 131 

6. _ ਇਸ ਤੋਂ ਅੱਗੇ ਵ'ਲੀਆਂ ਸਤਰਾਂ ਸਿ. ਰੁ. ਲ. 8 ਅਤੇ ਲਿਥੋ ਵਿਚ ਨਹ)” ਹਨ । ਗੁਰ ਸਾ ਹਿਬ ਸਿਧਾ 

ਮੱਕੇ ਦੀ ਮਸੀਤ (ਕ'ਬੇ) ਵਿਚ ਜਾ ਬੌਠਦੇ ਹਨ । ਕ੍ਰਮਵਾਰ ਪੁੱਤਰ' 74/ਅ, ਪੰਨਾ 131 


ਸਰਲ=ਪਾਠ 47 


ਕਟਾ ਕਾ ਸੈਲ ਕੀਤਾ ਹੈ ਅਤੇ ਸਭੇ ਦੇਸਿ ਡਿਠੇ ਉੱਤਰ ਪੂਰਬ ਦਖਣੁ ਚਉਥੀ ਕਰੰਟਿ ਪਸਚਮ 
ਕੀ ਰਹੀ ਸੀ ਤਿਲੰਗ ਦੋਸੁ ।' ਜਹਾਂ ਮੱਕੇ ਮਦੀਨੇ ਕੀ ਹਜਿ ਹੈ । ਚਲਹੁ ਤਾਂ ਮੱਕੇ ਮਦੀਨੇ 
ਕੀ ਭੀ ਹਜਿ ਕਰਾਹੀ ਅਤੇ ਇਕ ਦੁਇ ਸੁਖਨਿ ਕਾਜੀ ਰੁਕਨਿਲ ਨਾਲਿ ਭੀ ਕਰਨੇ ਹੈਨ । 
ਤਾਂ ਮਰਦਾਨੇ ਆਖਿਆ ਜੀ ਭਲਾ ਹੋਵੇ ਜੀ । ਅਸਾਡੇ ਦਿਲ ਦੀ ਮੁਰਾਦਿ ਪੂਰੀ ਹੋਈ ਹੈ ? 
ਅਰਦਾਸ ਨਾ ਸੇ ਕਰ ਸਕਦੇ ਮੱਕੇ ਦੀ ਹਜ ਵਾਸਤੇ । ਸੋ_ਤੇਰੀ ਕੁਦਰਤ ਨਾਲ ਮੱਕੇ ਆਦਿ 


ਪਹੁਤੇ ਹਾਂ । ਸਾਖੀ ਸਰਫ ਤਥਾ ਹਾਜੀਆ ਕੀ ਪੂਰੀ ਹੋਈ । 


1. 6) ਸਿ, ਰ. ਲ. 9 ਵਿਚ ਇਸ ਤੋਂ” ਅੱਗੇ ਪਾਠਾਂਤ੍‌ ਇਜ ਪ੍ਰਕਾਰ _ਹੈ--'ਮੱਕੇ ਮਦੀਨੇ ਦੀ ਹਾਂਜਿ ਸੌ 
ਖੁਦਾਇ ਲੈ ਆਇਆ ਹੈ । ਹਜਿ ਕਰਨਿ ਕਉ ਅਤੇ ਇਕ ਦੁਇ ਸੁਖਨਿ ਕਾਜੀ ਰੁਕਠੁ ਆਲਮ= 
ਨਾਲਿ ਭੀ ਕਰਨ ਹੈਨਿ । ਤਾਂ ਮਰਦਨੌੰ ਆਥਿਆ......ਪੱਤਰਾ (100/6) । 

(ਅ) ਜਿਨ੍ਹਾਂ ਹੱਥ ਲਿਖਤਾਂ ਵਿਚ ਸ਼ਾਹ ਸ਼ਰਫ਼ ਵਾਲ) ਸਾਖੀ ਨਹ) ਉਨ੍ਹਾਂ ਦਾ ਪਾਠ ਇਨ੍ਹਾਂ ਸ਼ਬਦਾਂ ਤੋ” 
ਸ਼੍ਰ ਹੋ ਕੇ ਮੱਕੇਂ ਦ। ਸਾਖੀ ਚਲ ਪੈਦੀ ਹੈ : (ਵੋਖੋ ਪੰਨਾ 1 ਦ। ਫੁਟ ਨੌਟ 1) 


#। 
੧ਓ 


ਸਤਿਗੁਰ ਪ੍ਰਸਾਦਿ ॥ 
ਆਗੈ ਸਾਖੀ ਹੋਰੁ ਮੱਕੇ ਕੀ ਚਲੀ ॥ 


ਤਾਂ ਬਾਬੇ ਹਾਜੀ ਦਰਵੇਸ ਕਾ ਬਾਣਾ ਨੀਲਾ ਕੀਆ ਗਲ ਮਹਿ ਹਡੋਂ ਕੀ ਮਾਲਾ 
ਪਹਰੀ । ਹਾਥਿ ਮਹਿ ਤਸਬੀ ਲਈ । ਬਗਲ ਵਿਚ ਕਤਾਬ ਰਖੀ । ਹਾਜੀ ਦਰਵੇਸੁ ਹੋਇ 
ਕਰਿ ਜਾਇ ਮੱਕੇ ਕੀ ਹਜ ਕਉ ਹਾਜਰੁ ਭਏ ।£ ਮੱਕੇ ਕੀ ਮਸੀਤੀ ਵਿਚਿ ਜਾਇ ਬੈਠੇ । 
ਲਗੇ ਸੂਰੇ ਕਲਾਮ ਰਬ ਦੀ ਸਿਫਤਿ ਕਰਨਿ ਗਾਵਣਿ ਲਗੇ । ਦਿਨ ਗੁਜਰਾਨੁ ਕੀਆ ਰਾਤ 
ਕਉ ਉਸੀ ਮਸੀਤੀ ਵਿਚ ਪੈ ਸੁਤੇ । ਅਰੁ ਪੈਰ ਮੱਕੇ ਦੇ ਮਹਿਰਾਬ ਵਲ ਕੀਤੇ । ਅਤੇ ਸਿਰ 
ਉਤਰ ਦੀ ਵਲ ਕੀਤਾ । ਜਾਂ ਪਹੁਰ ਡੇਢ ਇਕ ਰਾਤ ਰਹੀ ਤਾਂ ਮੁਲਾਂ ਜੀਵਣ ਮਸੀਤੀ ਕਾ 
ਝਾੜੂ ਕਸੁ ਆਇਆ ਝਾੜ੍ਹ ਕਰਨਿ । ਤਾਂ ਦੀਵਾ ਬਾਲਿ ਕਰ ਹਾਜੀਆ ਸਿਰੋ ਲਗਾ ਦੇਖਣਿ । 
ਜਾਂ ਦੇਖੇ ਤਾਂ ਕੀ ਦੇਖੇ ਹੋਰੁ ਹਾਜੀ ਸਭ ਆਪਣੀ ਮਕਾਮੀ ਵਲ ਪਏ ਹੈਨਿ । -ਕਲ ਜੋ ਨਵਾਂ 
ਹਾਜੀ ਦਰਵੇਸ ਆਇਆ ਹੈ । ਸੋ ਬੇਤਰਾ ਕਿਬਲੇ ਹੋਇ ਲਤਾ ਕਰ ਸੁਤਾ ਹੈ । ਤਾਂ ਜੀਵਣ 
ਮਨ_ਵਿਚ_ਗੁਸਾ ਖਾਧਾ ਜੋ ਏਹੁ ਮੌਮਨ ਕੇ ਮੁਨਾਫਿਕ ਜੋ ਖੁਦਾਇ ਦੇ ਘਰ ਵਲ ਪੈਰ ਕਰ 
ਸੁਤਾ ਹੈ। ਤਾਂ ਜੀਵਣ ਗੁਸਾ ਖਾਇ ਬਾਬੇ ਦੇ ਮਗਰ ਵਿਚ ਇਕ ਲਤ ਦੀ ਮਾਰੀਓਸ । 
ਆਖਣ ਲਗਾ ਅਵੇਂ ਬੰਦੇ ਖੁਦਾਇ ਦਿਆ ਤੂੰ ਕੌਣ ਹੈ । ਹਿੰਦੂ ਹੈ ਕਿ ਮੁਸਲਮਾਨ ਹੈ' । ਜੋ 
ਤੂੰ ਖੁਦਾਇ ਦੋ ਘਰ ਵਲ ਪੈਰ ਕਰ ਸੁਤਾ ਹੈ /! ਤਾਂ ਬਾਬੇ ਆਖਿਆ ਮੁਲਾਂ ਜੀਵਣ ਜੀ । ਜੇ 
ਅਸੀ' ਭੁਲੇ ਹਾਂ ਤਾਂ ਤੂੰ ਅਸਾਡੇ ਪੈਰ ਸਿਧੇ ਕਰ । ਜਿਤ ਰੁਖ ਖੁਦਾਇ ਨਾਹੀ ਉਤ ਰੁਖ ਪੈਰ 
ਅਸਾਡੇ ਫੇਰ ਕਰ । ਤਾਂ ਮੁਲਾਂ ਜੀਵਣ ਬਾਬੇ ਦੀਆਂ ਟੰਗਾਂ£ ਪਕੜਿ ਕੇ ਫੇਰਿਆ । ਤਾਂ ਨਾਲੇ 
ਮੱਕੇ ਦਾ ਰੁਖ ਫੇਰਿਆ । ਅਗੇ ਮਸੀਤ ਦਾ ਰੁਖ ਅਤੇ ਦਰਵਾਜਾ ਪੂਰਬ ਦਿਸਾ ਆਹਾ । ਫੇਰ 
ਫਿਰ ਕਰ ਉਤਰ ਰੁਖ ਹੋਇ ਖੜੌਤਾ । ਤਾਂ ਮੁਲਾਂ ਜੀਵਣ ਅਤੇ ਹੋਰ ਹਾਜੀ ਜੋ ਮਸੀਤੀ ਵਿਚ 
ਹੈ ਸੇ ਸਭੇ ਹੈਰਾਨ ਹੋਇ ਗਏ । ਆਖਣ ਲਗੇ ਯਾਰੋ ਹੁਣ ਕਿਆਮਤ ਕਾ ਦਉਰ ਨਜੀਕ 


1. ਜਿਨ੍ਹਾਂ ਹੱਥ ਲਿਖਤਾਂ ਵਿਚ ਸ਼ਾਹ ਸ਼ਰਫ ਵਾਲੀ ਗੌਸ਼ਟਿ ਨਹੀਂ ਹੈ, ਉਨ੍ਹਾਂ ਦਾ ਪਾਠ ਇਸ ਤੋਂ” ਸ਼ੁਰੂ 
ਹੁੰਦਾ ਹੈ । 

2. ਇਥੋਂ ਭਾਵ “ਕਾਬੋ” ਤਾਂ ਹੈ। 

3. _ਸਿ. ਰ. ਲ. 2 ਵਿਚ ਇਸ ਤੱ ਪਹਿਲਾਂ ਇਹ ਸੱਤਰ ਵੀ ਮਿਲਦੀ ਹੈ : 

ਤਾਂ ਬਾਬੇ ਨਾਨਕ ਅ।'ਖਿਆ' ਮੁਲਾਂ ਜੀਵਨ ਜੀ ਨਾ ਹਮ ਹਿੰਦੂ ਨਾ ਮੁਸਲਮਾਨ ਹਮ ਬੰਦੇ ਯਕਰੰਗੀ 

ਸ਼ਾਹ” ਪੱਤਰਾ (3/6) 

ਸਿ, ਰ, ਲ. 8 ਵਿਚ ਇਥੋ ਸ਼ਬਦ “ਲਿੰਗ?” ਹੈ । ਪੱਤਰ! (75/ਉ) 


ਮ੍ਰਲ-ਪਾਂਠ 49 
ਆਇਆ ਹੈ। ਯਾਰੋ ਏਹੁ ਕੋਈ ਅਉਲੀਆ ਅਲਹ ਕਾ ਹੈ । ਇਸ ਦੀ ਕੀਮਤਿ ਕੋਈ 
ਨਾਹੀ ਪਾਇ ਸਕਦਾ । ਇਹ ਇਸ ਜਮਾਨੇ ਦਾ ਕਈ ਵਲੀ ਪੈਂਦਾ ਹਇਆ ਹੈ । ਤਾਂ ਬਾਬਾ 
ਉਠ ਖੜਾ ਹੋਆ ਉਜੂ ਕਰ ਕੌ । ਕਿਬਲੇ ਰੋਇ ਖੜਇ ਕਰਿ ਸਬਦੁ ਰਾਗੁ ਬਸੰਤ ਵਿਚ 
ਤਦਹੁ ਚੇਤਰ ਕੇ ਦਿਨ ਅਸ । ਜਿਤ ਮਉਸਮੇ ਬਾਬਾ ਹਜ ਕਾਬੇ ਕੀ 


ਅਲਾਪਿਆ । 
ਤਾਂ ਬਾਬੇ ਸਬਦ ਰਾਗੁ 


ਕਉ ਜਾਇ ਪਹੁਤਾ ਸੀ । ਈਦ ਕੋ ਦਿਨ ਮੱਕੇ ਕੀ ਹਜ ਹੋ'ਦੀ ਹੈ । 
ਬਸੰਤ ਵਿਚ ਬੋਲਿਆ । 
“ਰਾਗੁ ਬਸੰਤ ਮਹਲਾ ੧ ॥ ਅਸਟਪਦੀ ॥ 

ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ । 

ਚਾਰਿ ਦੀਵੇ ਚਹੁ ਹਥ ਦੀਏ ਏਕਾ ਏਕੀ ਵਾਰੀ ॥ ੧ ॥ 

ਤਿਸ ਦਾ ਪ੍ਰਮਾਰਥੁ । ਜਾਂ ਏਹੁ ਅਸਟਪਦੀ ਬਾਬੇ ਨਾਨਕ ਮੱਕੇ ਅਗੇ ਖੜੋਇ ਕਰਿ ਗਾਂਵੀ 
ਤਾਂ ਹਾਜੀਆ ਪੁਛਿਆ । ਹਾਜੀ ਦਰਵੇਸ ਜੀ ਏਹੁ ਸਰੋਦੁ ਜੋ ਤੁਸਾਂ ਆਪਣੀ ਹਿੰਦਵੀ 
ਜਬਾਨ ਵਿਚ ਆਖਿਆ ਸੌ ਤਸਾਂ ਮੱਕੇ ਅੱਗੇ ਕੇ ਜਾਣਿ ਕਰਿ ਸਿਫਤ ਕੀਤੀ । ਅਸਾਂ ਕ੍ਰ੍‌ ਤਾਂ 
ਕਿਛ ਮਲ੍ਹਮ ਨ_ਹੋਆ । ਤਾਂ ਬਾਬੋ ਆਖਿਆ ਮੁਲਾਂ ਜੀਵਣ ਜੀ ਏਸ ਸਰਦ” ਦਾ ਮਹਰਮ 
ਖੁਦਾਇ ਹੈ । ਇਕੋ” ਥੌੜਾ ਬਹੁਲਾ ਚਾਰ ਕਤੋਬਾਂ ਹੈਨਿ । ਏਹੁ ਮੱਕਾ ਮਦੀਨਾ ਆਦਿ 
ਜੁਗਾਦਿ ਕਾ ਤੀਰਥ ਹੈ। ਮਹਾਂ ਦੇਵ ਕਾਂ ਇਸ_ਵਿਖੋ ਲਿੰਝ ਹੈ । “ਚਉਹਾਂ ਕੌੌਟਾਂ ਵਿਚ 
ਬ੍ਹਮਾ ਵਿਸਨ ਮਹਾਂਦੇਵ ਕੇ ਮਕਾਨ ਹੈਨਿ । ਅਤੇ ਮਹਾਂ ਦੇਵ ਕਉ ਬਾਬਾ ਆਦਮ ਭੀ ਕਹਦੇ 
ਹੈਨਿ । ਹਿੰਦੂ ਮੁਸਲਮਾਨ ਦੂਆਂ ਦਾ ਬਡਾ ਹੈ । ਹਿੰਦੂਆਂ ਕੇ ਅਠਿਸਠਿ ਤੀਰਥ ਤਦ ਪਾਕ 
ਪਵਿਤੁ ਹੋਵਨਿ ਜੇ ਚਾਰੋ ਕੁੰਟਿ ਕਉ ਪ੍ਰਦਖਣਾ ਕਰਨਿ । ਉਤਰ ਪ੍ਰਬ ਦਖਣ ਪਸਚਮ ਚਾਰੋ 
ਤਰਫਾ ਕੇ ਲਿੰਝਾਂ$ ਮਕਾਮਾ ਤੀਰਥਾਂ ਕੀ ਹਜੁ ਦਰਸਨ ਕਗੰਨ । ਅਤੇ ਇਸੀ ਤਰਹ ਮੁਸਲਮਾਨ 
ਕੋ ਭੀ ਕਹਦੇ ਹੈਨਿ । ਜਿਚਰ ਸ੍ਮੋਰ ਕੁਮੋਰ ਕੋ ਗਰਦਿ ਨਾਹੀ ਫਿਰਦੇ । ਤਿਚਰੁ ਪਾਕ ਕੋਈ 
ਨਾਹੀ ਹੋਂਦਾ । ਅਤੇ ਤੀਰਥੁ ਹਜ ਥਾਇ ਕਿਸੇ ਦਾ ਨਹੀ” ਪਉਦਾ । ਹਿੰਦ੍ਰ ਮੁਸਲਮਾਨਾਂ ਕੇ 


1. ਸ ਗੁਰੂ ਗ੍ਰੰਥ ਸਾਰਿਬ ਵਿਚ ਇਹ ਸ਼ਬਦ ਇਸ ਸਿਟਲੇਖ ਹੌਠ ਢਰਜ ਹੈ, 


ਹੀ 


੧ਓ ਸਤਿਗੁਰ ਪ੍ਰਸਾਦਿ । ਬਸਤੁ ਹਿੰਡੋਲ ਮਹਲਾ ੧, ਘਰੁ ੨੪ (ਪੋਨਾ 1190) 

2. ਕਈ ਹੱਥ-ਲਿਖਤਾਂ ਵਿਚ ਪਾਠ 'ਸਿਰਰਿ” ਜਾਂ ਸਿਰੜ” ਵੀ ਮਿਲਦਾ ਹੈ, ਜਿਵੇ” ਸਿ. ਰ. ਲ, 07101 
9 ਕ੍ਰਮਵਰ ਪੱਤਰ (6/6), (76/6) (101/6) 

3. `ਸਿ. ਰ. ਲ.2,3 ਵਿਚ ਪਾਠ'ਤ੍‌ 'ਚਰੁ ਕ੍ਰੰਠਾ ਵਿਚਿ ਮਰਾਦੋਵ ਦੋਂ ਮੁਕਾਮ ਹੈਨਾਂ ।' ਕ੍ਰਮਵਾਯ ਪੁੱਤਰਾ 
(6/8), (18/6) 

4. ਜਿ. ਰ. ਲ. 2 ਵਿਚ ਇਹ ਸੱਤਰ ਨਹੀਂ ਹੈ। ਗੋਸ਼ਟਿਕਾਰ ਹਿੰਦੂ ਦੇਵਤ' ਸ਼ਿਵ ਜੀ ਤੇ ਸਾਮੀ 
ਪੰਗੋਥਰ ਆਦਮ ਨੂੰ ਇਕ ਦਰਸਾ ਰਿਹ ਹੈ । (ਉਹੀ) 

5. ਜਿ. ਰ. ਲ. 2, 3 ਵਿਚ 'ਮਕਾਮਾ ਤੀਰਥਾਂ ਸ਼ਬਦ ਨਹੀ” ਹਨ।_ ਕ੍ਰਮਵਾਰ ਪੱਤਰ (6/ਅ), 
(138/€) 


50 ਮੱਕੇ ਮਦੀਨੇ ਦੀ ਗੋਸ਼ਟਿ 


ਮਕਾਮ ਰਦਿ ਕਰਦੇ ਹੈਨਿ । ਅਤੇ ਮੁਸਲਮਾਨ ਹਿੰਦੂਆਂ ਕੇ ਮਕਾਮ ਰਦਿ ਕਰਦੇ ਹੈਨਿ । 
ਦੋਵੇ ਫਿਰਕੇ ਖੁਦਾਇ ਦੇ ਮਕਾਮ ਦਾ ਬਰਾ ਚਿਤਵਦੇ ਹੈਨਿ । ਤਾਂ ਜੀਵਣ ਬੱਲਿਆ ਜੀ 
ਉਹ ਜੋ ਸਰੇਦੁ ਤੁਸਾਂ ਕਹਿਆ ਸੀ, ਉਸ ਕਾ ਭੀ ਬਿਆਨ ਮੌ ਕਉ ਸਮਝਾਈਐ ਜੀ । ਤਾਂ 
ਬਾਬਾ ਬੋਲਿਆ । ਹੁਕਮ ਹੋਆ ਮ਼ੁਲਾਂ ਜੀਵਣਾ ਅਵਲ ਖੁਦਾਇ ਤਾਲਾ ਆਪਣੀ ਕੁਦਰਤਿ 
ਕਰਕੇ ਨਉ ਖੰਡ ਜਿਮੀਨ ਸਾਜੀ । ਏਹੁ ਨਉ ਮਕਾਮ ਆਦਮੀਆਂ ਕੀ ਠਉੜ ਕੀਤੀ ਤਿਸ 
ਕੇ ਉਪਰ ਅਸਮਾਨ ਕੀਤਾ ।! ਸਾਤਿ ਸਿਤਾਰੇ ਤਮਾਮ ਆਲਮ ਕੇ ਸਾਹਦਿ ਕੀਤੇ ਹੈਨਿ । 
ਨੋਕੀ ਬਦੀ ਕੇ ਗੁਆਹ । ਏਹੁ ਸਾਤੋਂ ਸਿਤਾਰੇ ਅਸਮਾਨ ਵਿਚ ਫਰੇਸਤੇ ਹੈਨਿ । ਚਉਦਹ 
ਤਮਕ ਹੈਨਿ । ੧੪ । ਸਾਤ ਤਬਕ ਉਪਰ ਅਰੁ ਸਾਤ ਤਬਕ ਤਲੋਂ ਜਿਮੀਨ ਕੇ ਹੈਨਿ । ਬਾਦਿ 
ਆਬਿ ਆਤਸਿ ਖਾਕ ਏਹੁ ਚਾਰੋ ਤਤ ਅਰ ਅਰਬਾ ਨਾਸਰਿ ਖੁਦਾਇ ਤਾਲਾ ਨੇ ਸਾਜੀ ਹੈ । 
ਅਰਬਾਂ ਨਾਸਰ ਕੀ ਸਿਫਤਿ _ਚਉਹਾ ਕਤੇਬਾਂ ਵਿਚ ਕੀਤੀ ਹੈ। ਚਾਰੇ ਕਤੇਬਾਂ ਚਉਹਾਂ 
ਜਮਾਨਿਆ ਐਦਿਰ ਸਿਰਦਾਰ ਹੈਨਿ । ਚਉਹਾਂ ਹਥਾ ਬ੍ਰਹਮ ਦਿਆ ਵਿਚ ਹੈਨਿ । ਬ੍ਰਹਮੇ 
ਕਉ ਹਜਰਤ! ਜਬਰਾਈਲ ਭੀ ਕਹਦੇ ਹੈਨਿ ।' ਤੀਨ ਕਉਮੁ ਬਾਬੇ ਆਦਮ ਆਪਣੇ ਜਸੇ 
ਥੀ ਪੈਦੇ ਕੀਏ ਹੈ' । ਦੇਵਤੇ । ਆਦਮੀ । ਰਾਕਸਿ । ਤਿੰਨਾ ਕਉ ਤੀਨੋ ਲੋਕ ਬਾਂਟ ਦੀਏ 
ਹੈ'ਨਿ । ਏਹੁ ਸਭ ਪੈਦੇ ਕੀਰ ਕੇ ਚਹੁ ਜ੍ਗਾਂ ਕੀ ਮੁਹਲਿਤ ਤਿਨਾ ਕਉ ਬਨਿ ਬਹਾਲੀ ਹੈ। 
ਕੋਈ ਚਾਰੇ ਦੀਵੇ ਆਪੋ ਆਪਣੇ ਜਮਾਨੇ ਜਾਣਦੇ ਹੈਨਿ । ਚਾਰੋ ਕਤੇਬਾਂ ਚਉਹਾਂ ਕੁੰਟਾਂ ਵਲਿ 
ਕਿਸਮਤਿ ਕਰਿ ਦਿਤੀਆ ਹੈਨਿ । ਜੁਗਹ ਜ੍ਗੰਤਰ ਚਾਰੋ ਚਰਾਗ ਬ੍ਰਹਮਾ ਰੌਸਨੁ ਕਰਦਾ ਹੈ । 
ਐਸੀ ਸਕਤ ਮਧ ਸ੍ਰਦਨ ਮਾਧੋ ਕੀ ਹੈ । ਜੌ ਚਾਰੇ ਜਮਾਨੇ ਆਦਿ ਇਕੱਠੇ ਹੋਏ ਹੈਨ । ਅਤੇ 
ਚਾਰੋ ਮਜ੍ਰਬ ਹਿੰਦੂ ਮੁਸਲਮਾਨ ਆਪ ਵਿਚਿ ਖੁਦੀ ਬਖੀਲੀ ਕਰਿ ਕਰਿ ਮਰਦੇ ਹੈਨਿ । ਦੋਵੇ” 
ਫ਼ਰਜੰਦ ਬਾਬੇ ਆਦਮ ਕੇ ਜਿਦਿ ਕਰਕੇ ਗੁਸੇ ਹਰਾਮ ਵਿਚਿ ਲੜਿ ਮਰਦੇ ਹੈਨਿ 5 ਦੁਨੀਆ 
ਹਰਾਮ ਖੁਰਦਨੀ ਵਾਸਤੇ । ਬੇਸਕ ਦੌਵੇ' ਤਰਫ਼ਾਂ ਦੌਜਕ ਚਲੀਆਂ ਜਾਂਦੀਆਂ ਹੈਨਿ । ਹੁਣ 
ਤ੍ਹੁ ਕਤੇਬਾਂ ਦਾ ਅਹਲ! ਬੰਦਿ ਹੋਆ ਹੈ । ਮਸਰਕਿ ਜਨ੍ਹਬ ਗਰੂਬ ਤਿਨਾਹ ਦੀਆ ਕਤੇਬਾਂ । 


£ ੭1੧੧੧ 

1. ਸਿ. ਰ. ਲ. 2 ਵਿਚ ਇਹ ਸੱਤਰ ਨਹ! ਹੈ, ਪ੍ਰੰਤ ਬਾਕੀ ਸਾਰੀਆਂ ਹੱਥ ਲਿਖਤਾਂ ਵਿਚ ਇਹ ਸੱਤਰ 
ਹੈ । ਪੱਤਰਾ (6/ਅ) 

2, `ਮਿ. ਰ, ਲ. 2, 3, ? ਵਿਚ ਏਥੋਂ ਪਾਠ--'ਅੰਥਰ ਕਤ ਅਜੁਮਾਨ” ਵੀ ਮਿਲਦਾ ਹੈ । ਕ੍ਰਮਵਾਰ 
ਪੁੱਤਰ (6/ਅ), (138/ਅ), (101/ਅ) 

3. `ਸਿ. ਰ. ਲ. 2, 3, 9 ਵਿਚ “ਹਜ਼ਰਤ” ਸ਼ਬਦ ਨਹੀ” ਹੈ । ਕ੍ਰਮਵਾਰ ਪੱਤਰ! (7/ਅ%), (118/ਅ), 
(102/€) 

4. ਇਸਤ' ਅੱਗੋ ਮਿ.ਰ.ਲ 2 ਤੋ 3 ਵਿਚ ਪਾਠ ਨਹੀਂ ਹੈ। “ਚਉਹਾ ਜੁਗ! ਦੀ ਮੁਹਲਤ ਚਉਹਾਂ 
ਕਤੇਬ' ਵਿਚਿ ਬੰਨ ਬਹਾਲ] ਹੈ।” ਤੋ” ਅੱਗੇ ਸ਼ਰ ਹੁੰਦਾ ਹੈ । ਪ੍ਰੈਤ ਬਾਕੀ ਸਿ, ਰ, ਲ 8,$ ਵਿਚ 
ਪਾਠ ਹੈ । ਕ੍ਰਮਵਾਰ ਪੱਤਰਾ (8/ਅ), (138/ਅ), (77/ਚੋ), (102/6) 

$. 1-ਜਿ ਰ. ਲ. 2, 3, 9 ਵਿਚ ਇਹ ਸੱਤਰ ਨਹ' ਹੈ । ਕ੍ਰਮਵਾਰ ਪੁੱਤਰਾ (8/ਅ) (139/), 

(102/6) ਪ੍ਰੈਤਹ ਸਿ. ਰ. ਲ. ੫ ਵਿਚ ਹੈ। ਪੰਨਾ (77/ਉ) 

ਸਿ. ਰ ਲ. 2, 3 ਵਿਚ ਇਥੇਂ ਸ਼ਬਦ “ਹੁਕਮ” ਹੈ । (ਤੇ 1) 


[ਲ-ਪਾਠ 21 
ਰਿਗ ਉਰਫ ਤਉਰੇਤ ਮਸ਼ਰਕੀ ॥ ੧ ॥ ਜੁਜਰ ਉਰਫ ਅੰਜੀਲ ਜਨ੍ਹਬੀ ॥ ੨ ॥ ਸਿਆਮ 
ਉਰਫ ਜੰਬ੍ਰਰ ਮਗਰਬੀ ।। ੩ ।। 'ਜੋਹੜੇ ਮਸ਼ਰਕੀ ਹੈਨਿ ਸੋ ਬ੍ਰਹਮਨਿ ਕਹੀਅਨਿ । ਅਤੋਂ 
ਜੋਹੜੇ ਜਨਬੀ ਹੈਨਿ ਸੇ ਖਤ੍ਰੀ ਕਹੀਅਹਿ । ਅਤੇ ਜੋਹੜੇ ਮਗਰਬੀ ਹੈਨਿ ਸੋ ਵੈਸ਼ ਕਹੀਅਨਿ । 
ਅਤੇ ਜੇਹੜੇ ਸਮਾਲੀ ਹੈਨਿ ਸੇ ਸ਼ੂਦਰ ਕਹੀਅਨਿ । ਹੁਣ ਅਮਰ ਅਬਰਬਣ ਉਰਫ ਫੁਰਕਾਨ 
ਦਾ ਹੈ। ਸਮਾਲੀ ਰੌਇ ਇਸ ਦਾ ਮੁੱਖ ਹੈ ਜੌ ਸੋਖਾਂ ਲੀਆ ਹੈ ।” ਅਗੇ ਸਿਆਮ ਉਰਦ੍ਰ, 
ਜੈਬੂਰ ਭੀ ਸੇਖਾਂ ਤਲੇ ਥਾ। ਅਬ ਫੈਸੇ ਕਾ ਮਜਬੁ ਛਾਡਿ ਕੇ ਸੁਦ੍ਰ ਕਾ ਮਜਬੁ ਲੀਆ ਹੈ 
ਨੇ। ਜਾਂ ਸੋਖਾਂ ਕੀ ਵਾਰੀ ਆਈ ਤਾਂ ਸੋਖਾਂ ਦੇ ਵਲ ਦੇਵਤਿਆਂ ਅਰ ਤੀਰਥ ਜੋ ਹਿੰਦ੍ਆਂ 
ਕੋ ਹੈਨਿ। ਤਿਨ ਕਉ ਕਰੁ ਲਾਇਆ ਹਾਸਲ ਲਾਗੇ ਲੋਣੁ । ਐਸੀ ਕੀਰਤ ਚਲਾਈ ਸੋਖਾਂ 
ਨੇ। ਅਰ ਅਪਨੇ ਮਕਾਮ ਜਾਹਰਿ ਕੀਤੇ । ਲਾਗੇ ਗੌਰਸਤਾਨਾ ਕੀ ਪ੍ੂਜਾ ਕਰਨੇ । ਅਰ 
ਹਿੰਦੂਆਂ ਕੇ ਮੜੀਆਂ ਮਟਿ ਗਿਰਾਇ ਦੀਏ । ਮਨਸ੍ਰਖ ਕੀਤੇ ।! ਤਿਸ ਕਰਿ ਕੇ ਜਿਦਿ ਉਠ 
ਖੜੀ ਹੋਈ । ਸਚੁ ਅਦਲ ਭੁਲ ਗਇਆ । ਤਬ ਦਰਗਾਹ ਮੋ ਦੇਵਤਿਆ ਫਿਰਿਆਦ ਕੀਤੀ । 
ਕਿ ਹੋ ਪਰਮੇਸੁਰ ਜੀ ਅਬ ਹਮਾਰਾ ਤੇਜ ਕਲਜਗ ਵਿਖੋ ਘਟ ਗਇਆ ਹੈ। ਜਗ ਹੋ'ਮ 
ਬਲ ਵੇਸਿ ਪੁਰਬ ਹਿੰਦੂਆ ਕਉ ਸੇਖ ਸੌ ਤ੍ਰਸਾਂ ਸੰਸਾਰ ਵਿਚਿ ਭੇਜ ਹੈਨ । ਤੇਰੀ ਪਰਸਤਸਿ 
ਨਾਹੀ ਕਰਨੇ ਦੇਤੇ । ਇਤਣੀ ਅਰਜ ਦੇਵਤਿਆ ਕੀ ਨਿਰੰਕਾਰ ਸੁਣੀ ।“ ਤਬ ਨਿਰੰਕਾਰ 
ਕਰੋਪਿ ਅੰਦਰਿ ਆਇਆ। _ਤਬ ਦਰਗਾਹਿ ਅਗੇ ਸਭ ਪੀਰ ਪੰਕੰਬਰ ਅਉਲੀਏ ਸਾਲਕਿ 
ਸਾਦਕਿ ਸਿਧ ਸਾਧ ਜੋ ਕੋਈ ਉਸ ਮਕਾਮ ਕਉ ਪਹੁਤਾ ਸੀ । ਕੀ! ਹਿੰਦ ਕੀ ਮੁਸਲਮਾਨ । 
ਸਭ ਹਾਜਰ ਅਸਨਿ । ਤਾਂ ਸਚੇ ਸਾਹਿਬ ਕੀ ਨਿਗਾਹ ਨਾਨਕ ਦਰਵੇਸ ਕੋ ਉਪਰ ਪਈ । 
ਹੁਕਮ ਹੋਆ ਬਾਰਿ ਖੁਦਾਇ ਕਾ ਜੋ ਏ ਨਾਨਕ ਦਰਵੇਸ ਆਗੇ ਆਉ । ਤੇਰੇ ਕਉ ਮੈੱ 
ਆਪਣਾ ਹਕਮੁ ਦੀਆ । ਤ੍ਰਮ ਜਾਹਿ ਸੰਸਾਰ ਵਿਖੇ ਸਚ ਕਾ ਰਾਹੁ ਦਰ੍ਹਸਤ ਕੌਰ । ਅਰ 
ਦਰੋਗੁ ਉਠਾਇ । ਤਾਂ ਆਗੇ ਤੇ ਨਾਨਕ ਦਰਵੇਸ$ ਅਰਜ ਕੀਤੀ । ਕੇ ਹੋ ਸਚੇ ਪਾਤਸਾਹ । 
ਅਗੇ ਤੁਧੁ ਖਾਤਿਮ ਪੈਕੋਬਰਾ ਕਾ ਪੈਕੈਬਰੁ ਮਹੌਮਦ ਮੁਸਤਫਾਂ ਭੇਜਿਆ ਹੈ ਸੈਸਾਰ ਵਿਖੋਂ । 
ਅਗੇ ਹੁਣ ਤਕਿ ਉਸ ਕਾ ਅਮਲੁ ਸੇਖ ਲਈ ਜਾਂਦੇ ਹੈਨਿ । ਹੋਰਸ ਕਿਸੇ ਕਾ ਹੁਕਮੁ ਨਾਹੀ 
ਚਲਣ ਦੇਵੇ । ਅਸਾਡਾ ਹੁਕਮੁ ਕਦਿ ਚਲਣ ਦੇਹਗੇ । ਤਾਂ ਹਕਮੁ ਬਾਰਿ ਖੁਦਾਇ ਕਾ ਹੋਆ 


1, ਜਿ. ਰ, ਲ. 2,3 ਵਿਚ ਇਥੇ ੫:ਠਾਂਤ੍‌ “ਜੇਹੜੇ ਮਜਰਕੀ ਹੈਨਿ । ਹਿੰਦੂ ਕਹੀਅਹਿ । ਜੇਹੜੇ ਮਗਰਬ 
ਪਰਸਤਿ ਹੈਨਿ । ਸੌ ਤੁਰਕੁ ਕਹਅਹਿ ।” ਕ੍ਰਮਵਾਰ ਪੱਤਰ (8/ਅ), (139/ਉ) 

2. ਸਿ. ਰ. ਲ. 2, 3, 9 ਵਿਚ ਪਾਠਾਂਤ੍ਰ 'ਸਮਾਲੀ ਰੋਇ ਕਿਤਾਬ ਕਾ ਗੁਕਮ ਹੈ । ਸੌ ਸੌਖਾ ਕਉ 
ਮਿਲਿਆ ਸੀ ।” ਕ੍ਰਮਵਾਰ ਪੱਤਰਾ (9/6) (139/ਉ) 101/ਅ. 

3, ਜਿ. ਰ. ਲ, 2, 3 ਵਿਚ ਮਨਸੂਖ ਕੀਤੇ ਸ਼ਬਦ ਨਹੀ“ ਹਨ । (ਉਹੀ) 

4. ਏਥੇ ਸਾਰੀਆਂ ਲਿਖਤਾਂ ਵਿਚ ਪਾਠਾਂਤਰ ਵੱਖ ਵੱਖ ਮਿਲਦਾ ਹੈ । 

5. `ਸਿ. ਰ. ਲ. 2,3 ਵਿਚ ਇਹ ਸ਼ਬਦ ਨਹੀ” ਹਨ । ਕ੍ਰਮਵਾਰ ਪੱਤਰਾ (1016), (139/9) 

6. ਇਥੇ “ਹੱਥ ਜੌੜ ਕੋ” ਵਾਧੂ ਸ਼ਬਦ ਹਨ, ਜੌ ਬਾਕੀ ਲਿਖਤਾਂ ਵਿਚ ਨਹੀ” ਸਨ, ਕਢ ਦਿੱਤ ਹਨ । 

?. ਸਿ. ਰ. ਲ. 2, 3 ਵਿਚ ਸ਼ਬਦ “ਮਹੌਮਦ ਮ੍ਰਸਤਫਾ”” ਨਹੀਂ ਹਨ । ਕ੍ਰਮਵਾਰ ਪੱਤਰ' (10/ਅ), 
(139/ਅ) 


52 


ਹੇ ੪ 


ਏ ਨਾਨਕ ਦਰਵੈਸ ਹਉ ਅਥਬਰਣ ਬੇਦਿ ਕਾ ਹੁਕਮ ਮਹੌਮਦ ਕਉ ਦੀਆ ਜੀ । ਜੋ ਤੂੰ 
ਦੇਕੇ ਏਕ ਖੁਦਾਇ ਕਾ ਨਾਮ ਜਪਾਇ । ਹੋਰਜਿ ਕਾ ਨਾਮ ਕੋਈ ਨਾ ਜਪੇ । ਬਿਨਾ 
ਪਰਵਦਗਾਰਿ । ਅਤੇ ਤੀਹ ਸਿਪਾਰੇ ਫੁਰਕਾਨ ਤੋ ਉਪਰ ਅਮਲ ਕਰ੍‌ । ਸੋਤਾਂ ਓਇ 
ਦੁਨੀਆ ਵਿਚਿ ਜਾਇ ਕੇ ਪਾਤਸਾਹੀ ਲਾਗਾ ਕਰਨੇ । ਜੌਰ ਜੁਲਮ ਗਉ ਗਰੀਬਾਂ ਕਉ 
ਲਾਗਾ ਤਕਬੀਰ ਕਰਨੇ । ਤਿਸ ਤੇ ਉਸ ਕੀ ਉਮਰ ਕਾ ਨਾਸੁ ਹੌਤ ਭਇਆ ਫਾਨੀ ਹੋਆ । 
ਅਬ ਨਾਨਕ ਦਰਵੇਸੁ ਤੁਮ ਕਉ ਹੁਕਮੁ ਹੈ ।' ਛਤੀਸ ਸਪਾਰੇ ਕੀ ਕਿਤਾਬ ਤੁਮ ਕਰ । ਤੀਸ 
ਜਿਪਾਰੇ ਫੁਰਕਾਨ ਕਾ ਮਤ ਅਰੁ _ਛਿਆ ਸਿਪਾਰੇ ਅਸਾਡੀ ਤਰਫ £ ਛਤੀਸ ਰਾਗ ਕਾ 
ਗ੍ਰੰਥ ਬਾਂਧ ਕਰਿ ਚਾਰੇ ਕ੍ਰੈਟ ਕਉ ਵਰਤਾਇ ਦੇਇ । ਅਰੁ ਏਕ ਹੀ ਨਾਮ ਕੀ ਮਹਿਮਾ ਕਰੋਂ । 
ਦ੍ਰਸਰਾ ਮੇਰਾਂ ਜਰੀਕ ਕੋਈ ਨਾਹੀ ਤਿਸ ਕਉ ਜਪੀਐ । ਸੋ ਹੁਣ ਹੁਕਮ ਨਾਨਕ ਦਰਵੇਸ 
ਕਉ ਹੋਆ ਹੈ। ਜੋ ਜਾਇ ਕਰਿ ਤੂ ਜਗਤ ਵਿਚ ਖੌਰਿ ਕਾ ਚਉਰ” ਫੋਰੁ । ਆਗੇ ਤਿਹ 
ਜਮਾਨਿਆਂ ਵਿਚਿ ਤੈ ਨਾਮ ਰਬ ਦੇ ਅਸਨਿ । ਅਵਲ ਆਦ ਪੁਰਖੁ ਸਚੁ । ਫੇਰਿ ਰਾਮ ! 
ਫੌਰ ਕ੍ਰਿਸਨ ਨੀਲਾ ਪੌਸ ਮਗਰਬੀ ਜਿਸ ਦਾ ਨਾਮ ਤਰਕ ਅਲਹ ਭੀ ਕਹਦੇ ਹੈਨਿ । ਹੁਣ 
ਰਬ ਕਾ ਨਾਮ ਸਚੁ ਹੈ । 


94੪ ਜੰਤੇਨੀਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮ੍ਰਰਤਿ ਅਜੂਨੀ ਸੈਭੰ 
ਗੁਰ ਪ੍ਰਸਾਦਿ । ਜਪੁ । ਆਦਿ ਸਚੁ ਜਗਾਦਿ ਜਚ । ਹੈ ਭੀ ਸਚੁ ਨਾਨਕ ਰੌਸੀ ਭੀ ਸਚੁ 
॥ ੧॥ ਜੋ ਕੋਈ ਹਕ=ਰਾਸਤੀ ਉਪਰ ਖੜੇ ਵੇਗਾ ਸੋਈ ਪਾਕ ਹੌਵੇਗਾ ।$ ਅਤੇ ਮੀਆ 
ਜੀਵਣੁ ਜੀ ਹੁਣਿ ਤੁਸਾਡਾ ਰਾਜ ਪਾਤਸਾਹੀ ਤੁਸਾਡੀ ਹੈ। ਅਰ ਤੁਸਾਡਾ ਹੀ ਲਸਕਰੁ ਹੈ । 
ਅਰ ਤੁਸਾਡੇ ਹੀ ਪਾਵਨ ਘੌੜੇ ਹੈਨਿ । ਅਤੇ ਘਰਿ ਘਰਿ ਸੀਆ ਸਭਣਾ ਜੀਆ ਕੇ ਜੌ 
ਸਾਹਿਬ ਹੋ ਸੌ ਤਸੀ' ਹੀ ਹੈ।$ ਅਰੁ ਬੋਲੀ ਭੀ ਤੁਮਾਰੀ ਹੌਰ ਹੈ ਪਰ ਬੋਲੀ ਤੁਸਾਡੀ ਕਲ 
ਹਿੰਦੂ ਖਲਕਤ ਡਰਦੀ ਹੈ । ਸਮਝਦੀ ਨਾਹੀ । ਰਬ ਫੁਰਮਾਇਆ ਹੈ । ਜੇ ਕੋਈ ਧਰਮ 
ਕੀ ਕੁਟਵਾਰੀ ਕਰੇਗਾ _ਤਿਸੀ ਕੀ ਧਰਤੀ ਅਰੁ ਤਿਸੀ ਕੀ ਦੇਗ ਤੇਗ ।! ਜੇ ਏਕ ਵਾਰੀ 
] ।ਰ. ਠ.2 ਵਿਚ ਇਥੇ ਪਾਠਾਂਤ੍‌ ਵਿਚ ਬਹੁਤ ਅਸ਼ ਧ।ਆਂ ਹਨ । 

?, `ਆਦਿ ਗ੍ਰੰਥ ਵਲ ਸੈਕੇਤ ਹੈ । 

3. `ਸਿ. ਰ. ਲ: 2, 3 ਵਿਚ ਇਥੇ ਸ਼ਬਦ 'ਦਉਰ' ਨਹੀਂ` ਹੈ । ਪ੍ਰੰਤ੍ਰ ਸਿ. ਰ. ਲ. 8 ਵਿੱਚ ਹੈ । 
ਕ੍ਰਮਵਾਰ ਪੱਤਰਾ (11/%), (14013); (78/ਅ) 

4. `ਇਥੇ ਮੂਲ ਖਰੜੇ ਵਿਚ ਮੂਲ ਮੰਤਰ ਵਾਧੂ ਦਿੱਤਾ ਹੈ । ਹੌਰ ਕਿਸੇ ਹੱਥ ਲਿਖਤ ਵਿਚ ਨਹੀ” ਮਿਲਦਾ । 

ਜਿ. ਰ. ਲ. (9) ਵਿਚ ਮਿਲਦਾ' ਹੈ । ਪੱਤਰਾ (103/ਮ) 

ਜਿ. ਰ. ਲ. 2, 3 ਵਿਚ ਪਾਠਾਂਤ੍ਰ-ਅਤੇ ਮਆਂ ਜੀ ਹੁਣ ਤੁਜਾੜਾ ਹੀ ਲਸਕਰ ਹੈ?” ਕਰ ਮਵਾਰ ਪੱਤਰ' 

(1216), (140/6) 

6. ਸਿ. ਰ. ਲ 2 ਵਿਚ ਇਹ ਸਤਰ ਨਹੀ' ਹੈ । ਪੱਤਰਾ (12/ਉ) 

ਗੜ ਤਰਲ ਵਿਦ ਪਾਠਾਂਤ੍--''ਜੇ ਕੋਈ ਧਰਮ ਕੀ ਕੁਟਵਾਲ। ਕਰੇਗ/ ਜਿਸ ਕਾ ਭਾਗ ਭੰਡਾਰੀ 
ਤਿਨੀ ਕੀ ਧਹੜੀ ਅਰੁ ਤਿਦੀ ਕੀ ਢੋਗ ਤੇਗ ।” ਪੱਤਰਾ (12/ਉ-ਅ) 

& _ਇਸ ਤੋ ਅੱਗੇ ਚਾਰ ਸਤਰਾਂ ਸਿ. ਰ. ਲ. ਵਿਚ ਨਹੀ” ਹਨ। ਕ੍ਰਮਵਾਰ ਪੁੱਤਰ (1 2/ਅ) 


(140/€। 


ਮਲ-ਪਠ 53 
ਪੁਕਦੀ ਹੈ ਜਹਾਂ ਤਕਿ ਨਿਆਮਤਾ ਹੈਨਿ । ਸਭ ਇਕ ਤੇ ਹੀ ਵਰੀ ਪਕਦੀਆ ਹੈਨਿ । ਅਰੁ 
ਭਾਗ ਭੰਡਾਰੀ ਹੈ। ਜਹੀ ਜੇਹੀ ਕਿਸੇ ਦੇ ਬਾਬ ਕਲਮ ਭਾਗ ਦੀ ਵਗੀ ਹੈ” ਤੇਹਾ ਹੀ ਭਾਉ 
ਉਸ ਨੂੰ ਮਿਲਿਆ । ਜੇ ਸਚ ਕੀ ਕੁਟਵਾਰੀ ਕਰੇ । ਤਿਸੀ ਕਾ ਭਾਗ ਭੁੰਡਾਰੀ । ਜਿਸ ਕਉ ਏਡਾ 
ਬਖਸੁ ਹੋਵੇ ਸਚੇ ਸਾਹਿਕਾ । ਅਰ ਫੇਰ ਕਛੁ ਹੌਰ ਮੰਗੇ ਦੁਨੀਆਂ ਦੀ ਹਿਰਸ ਕਰੇ “ਅਤੇ 
ਹਥਿ ਖੜੇ ਕਰਿ ਕੇ ਰਬ ਕੋਲੇ" ਕਛੁ ਹੌਰ ਮਗੇ। ਤਿਸਕ' ਕੀ ਹਾਲ ਰੋਗੁ । ਸੈਤਾਨ ਕਾਂ ਹੁਕਮੁ 
ਤਿਸ ਪਹੁ ਗਾਲਬ ਹੌਵਗਾ । ਅਰੁ ਲਬ ਔਧੋਰੇ ਕੇ ਬੋਦੀਖਾਨ ਪਾਈਅਹਿਗੇ । ਅਰੁ ਲਾਲਚ 
ਅਤੇ ਲਾਨਤ ਕਾ ਤਵਕ ਪਾਂਉ ਵਿਖੋ ਪੜੌਗਾ। ਅਰੁ ਲਾਹਾ ਉਨ ਕਉ ਸਜਾਇ ਕਾਂ 
ਮਿਲੋੰਗਾ । ਅਰੁ “ਨਾਰਦ ਸੈਤਾਨ ਕੇ ਹਵਾਲੇ ਕਰੀਔਗਾ । ਖੁਆਰ ਸਾਰੇ ਸੰਸਾਰਿ ਵਿਚਿ 
ਪਾਇਆ ਕਰਸੁਗਾ । ਆਤੋ ਸੇਖ ਜੀਵਣ ਜੀ ਭਾਵੇ ਮੰਦਾ ਕਰੋ ਭਾਵੇ ਚੰਗਾ ਜੌਸੀ ਤੁਮਾਰੀ 
ਨਦਰਿ ਹੈ ਤੈਸਾ ਹੀ ਕਰੋ । ਜੈਸਾ ਕਰੋਗੇ ਤੇਸਾ ਹ ਪਾਵੰਗੇ ਦਰਗਾਹ ਸਚੋ ਸਾਹਿਬ ਕੀ । 
ਅਬ ਤੁਮ ਆਦਿ ਪ੍ਰਰਖੁ ਕਉ ਅਲਹ ਕਹਤੇ ਹੋ । ਅਰੁ ਵਡਿਆਈ ਤੁਮਾਰੇ ਕਉ ਸੋਖਾਂ 
ਕੀ ਮਿਲੀ ਹੈ। ਅਰੁ ਜੌ ਦੇਵਲ ਅਰੁ ਢਵਤੇ ਅਰੁ ਪੁਰਾਤਨ ਤੀਰਥ ਜੋ ਥ ਖੁਦਾਇ ਕੇ 
ਹਿੰਦ੍ਆਂ ਕਉ ਦੀਏ ਸੌ ਤੁਮਹੁ ਨੇ ਮਨਸ੍ਹਖ ਕਰਿ ਕੋ ਤਿਨਾ ਕਉ ਕਰੁ ਲਗਾਇਆ ਹੈ । 
ਐਸੀ ਕੀਰਤਿ ਤੁਮਾਰੀ ਕਲਜੂਗ ਵਿਖੋਂ ਚਲੀ ਹੈ । ਕਰਜਾ ਅਰੁ ਬਾਂਗ ਅਰ ਮੁਸਲਾ ਜੋ ਨੀਲ 
ਰ੍ਰਪ ਬਨਵਾਰੀ ਕਾ ਭੇਖੁ ਥਾ ਸਂ ਤੁਮਾਰੇ ਘਰਿ ਘ੦ ਮੀਆਂ ਸੋਭਨਾ ਜੀਆ ਵਿਖੇ ਵਰਤਿਆ ਹੈ । 
ਅਰੁ ਚਾਰੋਂ ਕ੍ਰੰਟਾ ਤੁਮਾਰੇ ਅਗੇ ਸਲਾਮ ਕਰਹਿਗੀਆ । ਕਰੁ ਕਰਤੀਆਂ ਹੈਨਿ5$ ਕਿਸ ਵਾਸਤੇ 
ਜੋ ਹੁਕਮੁ ਰਬ ਦਾ ਜੇ ਤੁਮਾਰੇ ਹਥਿ ਹੈ । ਅਰੁ ਬੌਲੀ ਭੀ ਤੁਮਾਰੀ ਹਰ ਹੈ । ਇਸ ਕਾਰਣ 
ਤੇ ਸੰਸਾਰ ਜੋ ਹਿੰਦੂ ਹੈ ਸੌ ਡਰਦਾ ਹੈ । ਤੁਸੀ ਮੀਰ ਮਹੀਪਤ ਸਾਹਿਬ ਹੋ । ਅਰ ਘਰਿ ਘਜਿ 
ਤੁਮਾਰੀ ਸਿਫਤ ਹੌਤੀ ਹੈ । ਅਰੁ ਨਾਨਕ ਦਰਵੇਸੁ ਜੋ ਚਾਰ ਕ੍ੰਟਾਂ ਕੋ ਤੀਰਥਾਂ ਕਾਂ ਦੀਦਾਰਹ$ 
ਕਰਿ ਆਇਆ ਹੈ । ਕਛ ਲਾਹਾ ਵਡਿਆਈ ਆਖਰੀ ਜਮਾਨੇ ਏਹਾ ਮੰਗਦਾ ਹੈ ਜੋ ਰਬ ਨੋ 
ਸੋ ਇਕ' ਘੜੀ ਯਾਦ ਕਰੀ । ਰਬ ਮੈ ਕਨੋ ਵਿਸਰੇ ਨਾਹੀ । ਜਾਂ ਇਤਨੀ ਗਲਾ ਬਾਬੇ ਆਖੀ 
ਤਾਂ ਫੇਰ ਮੁਲਾਂ ਜੀਵਣ ਆਖਿਆ ਨਾਨਕ ਦਰਵੇਸ਼ ਜੀ ਤੁਸਾਂ ਹਜਿ ਮਾਫਕਿ ਚਉਹਾ ਕਤੇਬਾਂ 


1. ਸਿ. ਰ. ਲ. 8 ਵਿਚ ਪਾਠਾਂਤ੍--'ਤੇਹੀ ਤੇਹੀ ਸਭਸੋ ਨੌ ਮਿਲੀ ਹੈ ।! ਪੱਤਰਾ (79/6) 

2, `ਸਿ. ਰ. ਲ. 8 ਵਿਚ ਏਥੇ ਇਨਾਂ ਪਾਠ ੪......... ਅੰਤੇ ਹਥਿ ਖੜੇ ਕਰਿ ਕੇ ਰਬ ਕੌਲ" ਕੁਛ ਹੌਰ 
ਮਹ... ” ਮੁੱਤਰਾ (79/ਉ) 

3. `ਸਿ. ਰ. ਲ. 2, 3 ਅੱਗੋਂ ਦੌ ਸਤਰਾਂ ਨਹੀ ਹਨ ਪਰ ਸਿ. ਰ, ਲ. 8, 9 ਵਿਚ ਹਨ । ਕ੍ਰਮਵਾਰ 
ਪੱਤਰ: (13/), (140/ਅ), (79/ਅ), (104/6) 

4. “ਸਿਰ ਲ।2 3 0 ਵਿਚ ਬਿ ਪੁਦਾਇ ਕੋ ਹਿੰਦ੍ਰਆ ਕਉ ਦੀਏ ਹੰਏ ਸੇ ਤੁਮਹ ਨੇ ਮਨਸਖ 
1੨ ਤਉ ” ਇਨਾਂ ਪਾਠ ਨਹੀਂ' ਹੈ । ਪ੍ਰੋਤ੍ ਸਿ ਰ, ਲ. 8; 9 ਵਿਚ ਹੈ । (ਉਹੀ) 

5. ਜਿ. ਰ. ਲ. 2, 3 ਵਿਚ ਇੰਨੀ ਸਤਰ ਨਹੀਂ” ਹੈ । ਪਰ ਬਾਕੀ ਹੱਥ ਲਿਖਤਾਂ ਵਿਚ ਹੈ । (ਉਹੀ) 

6. _ਸਿ. ਰ. ਲ. 2, 3 ਵਿਚ ਏਥੋ ਸ਼ਬਦ “ਦਰਸ਼ਨ” ਹੈ, ਪੱਤਰ (13/ਅ), (140/%) 

7. ਜਿ. ਰ. ਲ, 2, 3 ਇਹ ਪਾਠ ਨਹੀਂ` ਹੈ । ਪੱਤਰਾ (14/9) 


54 ਮੱਕੇ ਮਦੀਨੇ ਦੀ ਗੋਸ਼ਟਿ 


ਦਰੁਸਤ ਕੀਤੀ ਹੈ।' ਅਸਾਂ ਕੁ ਤਾਂ ਹਿਕਜੇ ਮਗਹਬ ਹੀ ਦੀ ਖਬਰ ਹੈ । ਏਹੁ ਕੀ ਸਿਰੁ 
ਹੈ। ਤਾਂ ਬਾਬੇ ਆਖਿਆ ਮਲਾਂ ਜੀ ਇਸ ਹਕੀਕਤਿ ਕਉ ਕੋਈ ਨਾਹੀ ਪਾਇ ਸਕਦਾ । 
ਇਹੁ ਜੌ ਲੋਹੁ ਕਲਮ ਜਿਮੀਨ ਜਮਾਨ ਖੜਾ ਹੈ । ਬਾਬੇ ਆਦਮ ਕਾ ਜ੍ਸਾ ਏਹੋ ਹੈ । ਖਾਕੀ 
ਬੁਤ ਰੌਜੁ ਸਬਿ ਚਾਰੋ ਕੌਟਾ ਕਉ ਸਿਜਦੇ ਕਰਦਾ ਹੈ। ਆਫਤਾਬ ਮਹਤਾਬ ਇਸ 
ਕੀਆ ਚਸਮਾ ਹੈਨਿ । ਚਾਰ ਤਰਫ਼ ਖੁਦਾਇ ਹੈ । ਇਸੀ ਆਲਮ ਕਬੀਰ ਤੇ ਕਈ ਆਲਮ 
ਸਰੀਰ ਪੈਦਾ ਰੋਇ ਕਰਿ ਮਰਿ ਮਰਿ (ਨਾ ਪੈਦਾ ਹੋਇ)” ਗਏ ਹੈਨਿ । ਚਾਰ ਕਤੇਬਾਂ ਚਾਂਰ 
ਜੁਗ ਵਿਖੋਂ ਏਹੀ ਪੜਤਾ ਤਮਾਮ ਦਿਨ ਅਰ ਰਾਤਿ ਸਿਜਦੇ ਕਰਤਾ ਹੈ। ਚਾਰੋ ਤਰਫਿ 
ਕਰਿ ਬਾਬਾ ਆਦਮ ਐਸੋ ਅਮਲ ਕਰੇ । ਅਰ ਉਸ ਕੀ ਉਮਤਿ ਹਿੰਦੂ ਮੁਸਲਮਾਨ ਰਾਹਿ 
ਸੋਤਾਨ ਪਰ ਚਲੇ । ਹੁਣ ਹੁਕਮ ਪਾਕ ਖੁਦਾਇ ਦਾ ਦਰਵੇਸ ਨਾਨਕ ਕਉ ਆਇਆ ਹੈ । 
ਜੋ ਆਗੇ ਸੇਖਾਂ ਕਉ ਹਉ ਹੁਕਮ ਦੀਆ ਸਾ । ਜੋ ਤੁਸੀ ਸਚੁ ਅਦਲੁ ਪਰਿ ਚਲਰੂ । ਸਭਨਾ 
ਫਿਰਕਿਆ ਅੰਦਰਿ ਇਕੋ ਜਾਣਹੁ ਰਬ । ਸੌ ਤਾਂ ਆਪਣੀਆਂ ਤਦਬੀਰਾਂ ਕਰਕੇ ਲਾਗੇ ਸੰਜਾਰ 
ਕਉ ਅਜਾਰੁ ਦੇਣੇ । ਹਰਾਮ ਹਲਾਲ ਆਪਣੇ ਇਖਤਿਆਰ ਵਿਚ ਰਖਿਆ ਹੈ ਨੇ । ਕਤੇਬ ਕੇ 
ਰਾਹਿ ਤੇ ਭੁਲ ਗਏ ਹੈ । ਕਤੇਬ ਕਛੁ ਅਵਰ ਕਹਤੀ ਹੈ । ਵਹੁ ਕਛੁ ਅਵਰ ਅਮਲ ਕਰਤੇ 
ਹੈਨਿ । ਅਬ ਉਨਹੁ ਕਾ ਅਮਲ ਮਨਸੂਖ ਹੂਆ ਹੈ । ਅਮਲੁ ਨਾਨਕ ਦਰਵੇਸ ਤ੍ਰਮਾਰਾ 
ਚਲਿਆ ਹੈ। ਤਮ ਆਪਸਿ ਕਉ ਸੰਭਾਲ । ਜੌ ਤੂੰ ਦੁਨੀਆਂ ਅੰਦਰਿ ਜਾਹਿ । ਸਭ ਥਾਨ 
ਮੁਕਾਮ ਜੋਤੇ ਨਉ ਖੰਡ ਪ੍ਰਿਬਮੀ ਉਪਰ ਹੈਨਿ ਤਿਨਕਾ ਭਜਾਰਤਿ ਕਰਿ ਕੇ ਹਜਰਤ ਮਕੇ 
ਮਦੀਨੇ ਕੀ ਹਜਿ ਕਰਿ । “ਅਰ ਉਮਤੀ ਜੌ ਹੈਨਿ ਤਮਾਮ ਆਲਮ ਹਯਦਾ ਹਜਾਰ ਕੀਆ । 
ਤਿਨਾ ਕੀ ਰਖਿਆ ਕਰੁ । ਕੀ ਹਿੰਦੂ ਕੀ ਮੁਸਲਮਾਨ ਕੀ ਦੇਵ ਕੀ ਦਾਨੋ ਕੀ ਰੌਰ ਆਲਮ 
ਬਹੁਤੀਆਂ ਭਾਂਤ ਕਾ ਹੈ । ਤਿਨਾ ਕੀ ਖਬਰ ਲਹੁ । ਕਿਸ ਕੀ ਪਰਸਤਸ ਕਰਦੀਆਂ ਹੈਨਿ । 
ਮੁਲਾਂ ਜੀਵਣ ਜੀ ਅਸੀ" ਇਸ ਆਲਮ ਕਾ ਮ੍ਰਸਾਹਿਦਾਂ ਦੇਖ ਕਰਿ ਅਜਬ ਹੈਰਾਨ ਹੋਇ ਗਏ 
ਹਾਂ । ਅਤੇ ਅਜਬ ਹੈਰਾਨਗੀ ਮਨ ਵਿਚ ਵਰਤ ਰਹੀ ਹੈ । ਜੋ ਦਰਗਾਹ ਵਿਚਿ ਤਾਕੀਦ” 
ਪੈਕੰਬਰਾ ਅਵਤਾਰਾ ਕਉ ਏਹ ਹੌਦੀ ਹੈ । ਜੋ ਖਲਕ ਸਭ ਖਾਲਕ ਕੇ ਜਸੇ ਤੇ ਹੋਈ ਹੈ । 
ਜਉ ਖਾਲਕ ਕਉ ਖਲਕ ਯਾਦ ਕਰੇ ਤਉ ਫੇਰਿ ਖਾਲਕ ਕਉ ਮਿਲੋ । ਆਦਮ ਜਾਤ 
ਹੋਇ ਕਰਿ ਦਨੀਆ ਹਰਾਮ ਬਦਕਾਰ ਸੈਤਾਨ ਕੀ ਪਰਸਤਸ ਕਰੇ ਸੌ ਫੋਰ ਕਿਆਮਤਿ 
ਦੇ ਵਕਤਿ ਜਸਾ ਸੈਤਾਨ ਕਾ ਧਰੇਗਾ । ਅਰੁ ਫੇਰਿ ਖਰਾਬ ਹੋਵੇਗਾ । ਚਉਰਾਸੀ ਲਖ ਜੀਆ 
1, ਜਿ. ਰ. ਲ. 2, ਵਿਚ ਏਥੇ ਪਾਠਾਂਤ੍--'ਚਉਹਾ ਕਿਤਬਾਂ ਦੇ ਦਰਸਨ ਕੀਤੇ” ਪੱਤਰਾ (ਉਹ), 
ਜਿ. ਰ. ਲ. 3 ਵਿਚ ਏਥੇ ਪਾਠਾਂਤ੍ਰ “ਚਰਿ ਕਿਤਾਬਾਂ ਦਰੁਸਤ ਕਤੀਆਂ”” ਪੁੱਤਰਾ (142/9) 
2, ਜਿ.ਰ. ਲ.2,3 ਵਿਚ “ਨ ਹੈਦਾ ਹੋਇ” ਸਬਦ ਨਹੀ” ਹਨ, ਪ੍ਰੰਤੂ ਸਿ. ਰ. ਲ. 8, 9 ਵਿਚ 
ਹਨ। ਕ੍ਰਮਵਾਰ ਪੁੱਤਰਾ (14/ਅ), (142/ਉ), (80/ਉ). (104/ਅ) 
ਬਹਤੀਆਂ ਹੱਥ ਲਿਖਤਾਂ ਵਿਚ ਏਥੇ ਸ਼ਬਦ “ਜਾਰਤਿ” ਹੀ ਮਿਲਦਾ ਹੈ । ਭਾਵ 'ਜਿਆਰਤਿ ਤੱ” ਹੈ । 
ਜਿ ਰ ਲ. 3 ਵਿਚ ਇਹ ਸਤਰ ਨਹੀਂ ਹੈ। ਲਿਖਾਰੀ ਕੌਡ” ਭੁਲ ਹੋ ਗਈ ਜਾਪਦੀ ਹੈ । 
ਪੱਤਰਾ ((4 [ਅ) 
5, ਏਥੇ ਪੈਕੰਤਰ ਸਬਦ ਤਾਂ ਪਹਿਲਾਂ ਸਿ. ਰ ਲ. 2,3, 8, 9 ਅਤੇ ਲਿਥੋ ਵਿਚ ਵਾਧ੍ਰ ਸ਼ਬਦ 'ਪੋਦਰ 


ਗੈ ਹਨ । ਕ੍ਰਮਵਾਰ ਪੱਤਰ' (16/$), (141/ਅ), (81/3), (105/₹). (136) 


ਮਲ-ਪਾਠ ਰਤ! 


ਜੌਨਿ ਮਹਿ ਫਿਰੇਗਾ । ਕੀ ਹਿੰਦੂ ਕੀ ਮੁਸਲਆਨ ਆਪ ਆਪਣੇ ਅਮਲ ਪਰਵਾਨ । ਹੁਕਮ 
ਨਾਨਕ ਫਕੀਰ ਹਿੰਦੀ ਜੇ ਕੋਈ ਰਦ ਜੁਣੀਦਾ ਹੈਸੀ । ਸੌ ਤਿਨਕੇ ਹੁਕਮ ਹੈ ਸਚੇ ਸਾਹਿਬ 
ਕਾ' ਜੌ ਤੂੰ ਦੁਨੀਆ ਵਿਚਿ ਜਾਹਿ ਆਪਣਾ ਇਲਮ ਨਸੀਹਤ ਜਾਹਰਿ ਕਰੁ । ਨਾਉ ਪਾਕ 
ਖੁਦਾਇ ਦਾ ਜਾਹਰਿ ਕਰਿ ' ਅਗੇ ਇਕ ਲਖ ਅਸੀ ਹਜਾਰ ਪੰਕੰਬਰੁ ਅਤੇ ਹਰ 
ਅਵਤਾਰ ਭਗਤਿ ਸਿਧ ਸਾਧਿਕ ਵਲੀ ਅਉਲੀਏ ਗਉਸ ਕੁਤਬ ਜਲਾਰਿ ਮੁਲਾਂ ਪਡਿਤ । 
ਜੋ ਦੁਨੀਆ ਵਿਚਿ ਭਜੇ ਹੈਨਿ। ਜੱ ਆਲਮ ਕਉ ਰਾਹੁ ਹਕ ਦ੍ਰਿੜਾਇ ਕਰਿ ਤਮਾਮ 
ਉਮਤੀ ਕਉ ਭਿਸਤਿ ਦਾਖਲ ਕਰਨਿ । ਸੌ ਨਾਨਕ ਉਹ ਸਗੋ ਆਪਣੇ ਰੋਟੀ ਕਪੜੇ ਵਾਸਤੇ 
ਲਾਲਚ ਵਿਚ ਫਸੇ ਹੈਨਿ । ਸਚ ਕਾ ਰਾਹੁ ਛੱਡ ਦੀਆਂ ਹੈਨੇ ਚਾਰ ਕਤੋਬੀ ਹੋਦੋ ਆਲਮ 
ਵਿਚਿ ਅੰਧੇਰ ਹੋਇ ਰਹਿਆ ਹੈ । ਹੁਕਮ ਪਾਕ ਰਬ ਦਾ ਦਰਵੇਸ ਨਾਨਕ ਕਉ ਏਹ ਹੋਆ 
ਹੈ।। ਜੋ ਚਾਰ ਚਰਾਂਗ ਕਲਿਜਗ ਵਿਚਿ ਰੌਸਨ ਕਰਿ । ਚਾਰੋ ਕਦਮ ਸਵਾਬ ਦੋ ਦਰੁਸਤ 
ਕਰਿ । ਨਹੀਂ“ ਤਾਂ ਏਹੁ ਜਿਮੀਨ ਗਰਕ ਹੋ'ਦੀ ਹੈ । ਅਤੇ ਦੁਨੀਆ ਵਿਚਿ ਤਰੀਕੀ ਹੋਇ 
ਰਹੀ ਹੈ। ਜੋ ਕੋਈ ਕਲਿਜ੍ਗ ਵਿਚਿ ਬੀੜਾ ਚਾਇ ਗਿਆਂ ਹੈ ਸੋਈ ਆਪਣੀ ਵਡਿਆਈ 
ਉਧਮਾ ਵਿਚ ਖੁਆਰ ਹੋਆ ਰੋਇ ਸਿਆਹ ਆਪਣਾ ਕਰਿ ਕੋ ਏਥੇ ਆਇਆ ਹੈ । ਅਗੇ 
ਦੋਜਕ ਅਤੇ ਲਾਨਤ ਕਾ“ ਤਉਕ ਦਰਗਾਹ ਵਿਚਿ ਤਿਆਰ ਹੈ । ਅਤੇ ਫੇਰ ਹੁਕਮੁ ਰਬ 
ਦਾ ਇਸ ਰਉਸ ਹੋਆ ਹੈ। ਜੋ ਸਭ ਪੈਕੰਬਰਾਂ ਦਾ ਖਾਤਮ ਮਰੰਮਦ ਮੁਸਤਫਾ ਦੁਨੀਆ 
ਵਿਚ ਬੀੜਾ ਚਾਇ ਗਾਇਆ ਹੈ । ਤਿਸ“ ਬਹਤਰਿ । ੭੨ । ਫਿਰਕੇ ਆਪਣੇ ਮਜਹਬ ਕੇ ਬਧੇ 
ਹੈਨਿ। ਅਤੇ ਰੌਰ ਜੋ ਦਸ ਨਾਮ ਸੰਨਿਆਸੀ ਬਾਰਹ ਪੰਥ ਕੈਨ ਫਾਟੇ ਰਾਵਲ । ਬਾਰਹ 
ਬੌਮੇ ਰਾਮਾਨੰਦ ਬੈਰਾਗੀ ਕੋ ਸੰਸਾਰ ਵਿਚਿ ਵਰਤੇ ਹੈਨਿ । ਹੋਰ ਫਿਰਕਿਆ ਦੀ ਗਣਤੀ 
ਕਛੁ ਨਾਹੀ? ਜੌ ਆਪੋ ਧਾਂਪੀ ਹੋਇ ਫਿਰੇ ਹੈਨਿ । ਤਿਨਾ ਕੀ ਧੁੰਮ ਧੁਰਿ ਦਰਗਾਹ ਸਚੇ 
ਸਾਹਿਬ ਕੀ ਵਿਚਿ ਸੁਣੀ ਹੈ। ਬਾਬੇ ਜੀ ਵਚਨ ਕੀਤਾ । ਮੁੱਲਾਂ ਜੀਵਣ ਅਸੀ ਝ੍ਰਠ ਨ 
ਰਹਿਣ _ਦੇਹਾਂਗੇ । ਹਉ _ਕਲਜੁਗ _ਵਿਚਿ _ਕਈ ਜੁਸੇ _ਬਕਾਈ _ਰਖਾਂਗਾ । 
ਸਿ “ਮਲ ਜੀਵਨ ਜੀ ਹੁਣ ਹੁਕਮ ਨਾਨਕ ਫਭਰ ਹਿਦ ਜੌ ਰਬ 


00 | ਲੇ -00ਤਹ ਤਤ 
..?! ਕ੍ਰਮਵਾਰ ਪੁੱਤਰਾ (16/ਅ), (11/%) ਬਾਕੀ ਹੱਥ 


ਦ. ਸ਼ੁਣਦ' ਸ: ਸੌ ਤਿਸ ਨੇ ਹੁ੍‌ਕਮ,....-- 
ਲਿਖਤਾ ਵਿਚ ੫'ਠਾੜ੍ਰ ਮੂਲ ਵਾਗ ਹੀ ਹੈ । 
?. ਸਿ. ਰ. ਲ. 10 ਵਿਚ ਏਥੇ ਸ਼ਬਦ ਭੁਲ ਗਇਆ ਹੈ ਨੇ” ਹੈ। ਪੰਨ' (12/6) 
3. ਕਈ ਹੱਥ ਲਿਖਤਾਂ ਵਿਚ ਏਥੇ ਸ਼ਬਦ “ਤਬਕ” ਜਾਂ “ਤਵਕ” ਵੀ ਮਿਲਦਾ ਹੈ । ਸਿ, ਰ. ਲ. 9, 10 
ਕ੍ਰਮਵਾਰ ਪੰਨ' (105/ਅ), (12/ਉ) 
4. ਏਥੇ ਭਾਈ ਗੁਰਦਾਸ ਜੀ ਦੀਆ ਇਨ੍ਹਾਂ ਤੁਕਾਂ ਵਲ ਇਸ਼ਾਰਾ ਹੈ ; (ਉ) 
ਬਹੁ ਵਾਟ। ਜਗ ਚਲੀਆ ਜਬ ਹੀ ਭਏ ਮਹੁੰਮਦ ਯਾਰਾ । 


ਕੋਮ ਬਹੱਟਰ ਸਗ ਕਰਿ ਬਹੁ ਬਿਧਿ ਵੈਰ ਵਿਰੋਧ ਪਸਾਰਾਂ । (ਵਾਰ ਪਹਲੀ, ਪਉੜੀ ੨੨) 
ਤੇ 
ਭੁਦ। ਗਲਾਨੀ ਜਗਤ ਵਿਚ ਚਾਰ ਵਹਣ ਆਸਮ ਉਪਾਏ । 
ਦਸ ਨਾਮ ਸੰਨਆਸੀਆਂ ਜੋਗੀ ਬਾਰਹ ਪੰਥ ਚਲਾਏ । (ਵਾਰ ਪਹਿਲ), ਪਉੜੀ ੧੬) 


5. ਜਿ. ਰ. ਲ. 9 ਵਿਚ ਪਾਠਾਂਤ੍‌ 'ਜੋ ਆਪੋ ਆਪਣੀ ਧਾਂਪੀ ਹੋਇ ਫਿਰੈ ਹੈਨਿ ।” ਪੱਤਰ' (18/€) 
ਗੁਰੂ ਨਾਨਕ ਉਪਰੰਤ ਬਾਕੀ ਗ੍ਰਰ੍ਹਆਂ ਦੀ ਸਥਾਪਨਾ ਤੋ ਗੁਰੂ-ਏਕਤਾ ਵਲ ਸੰਕੇਤ । 


56 : ਮੱਕੇ ਮਦੀਨੇ ਦੀ ਗੋਸ਼ਟਿ 


ਜੌ ਕਛੁ ਕਰਾਮਾਤ ਸਿਫਤਿ ਦਰਗਾਹੌ ਤੇਸਾ ਅਸਾਂ ਜੋਗ ਮਿਲਿਆ ਹੈ । ਸੋਝੀ ਸਭਣਾ ਮਹਲਾ 
ਜੁਜਿਆ ਮੋਰਿਆ ਮੇਰਿਆ ਵਿਚ ਆਦਿ ਜੁਗਾਦਿ ਵਰਤੋਗਾ । ਅਤੇ ਸਦਾ ਸਬਦਾ ਇਕੋ 
ਵਰਨ ਖੁਦਾਇ ਤਾਲਾ ਧਰਦਾ ਆਇਆ ਹੈ । ਅਤੇ ਹੁਣ ਤਕਿ ਕਲੀ ਕਾਲ ਕਲਿਜੁਗ 
ਵਿਚਿ ਨ ਸਭੇ ਹਿੰਦੂ ਹੱਏ ਮੁਕੇ ਨ ਸਭੇ ਮੁਸਲਮਾਨ ਹੋਇ ਮੁਕੇ । ਆਪੋ ਆਪਣੀ ਸੈਤਾਨੀ 
ਮੌਰਚੇ ਸਭ ਬਨਿ ਬੈਠੇ ਹੈ' ਕੋਈ ਕਪੜੇ ਕਾਰਨਿ । ਵੇਖਾਂ ਅਗੇ ਜੋ ਰਬੁ ਭਾਵਸੀ ਸੋਈ 
ਰੋਇਗੀ । ਅਜਾਡੀ ਗਲ ਕਾਈ ਨਾਹੀ ਚਲਦੀ । ਕਲਜ੍ਗ ਵਿਚਿ ਖੁਦਾਇ ਆਪੋ ਆਪਣ 
ਨਿਆਉ _ਤਪਾਵਸੁ ਕਰੇਗਾ ਜੋਗ ਅਮਲ ਕੋਈ ਕਰੇਗਾ ਤੇਹਾ ਹੀ ਪਾਵੇਗਾ ' ਜਾਂ ਇਤਣੀ 
ਗਲ ਮੁਲਾ ਜੀਵਣ ਸੁਣੀ ਤਾਂ ਤਮਕਿ ਵਿਚਿ ਅਇਆ । ਲੋਦੇ ਤਾਜੀਆਨਾ ਜਿਤਨੇ ਹਾਜੀ 
ਸੁਤੇ ਪਏ ਹੈਸਨਿ ਮਕੇ ਦੀ ਮਸਤੀ ਵਿਚ ਬੇ-ਖਬਰ ਤਿਨਾਹ ਕਉ ਦੋਇ ਦੇਹਿ ਮਾਰਨ ਜੁਟ 
ਗਇਆ । ਆਖਣ ਲਗਾ ਯਾਰੋ ਸੁਨਹੁ ਨਾਨਕ ਦਰਵੇਸ ਹਿੰਦ ਕੀ ਨਸੀਹਤਿ । ਅਤੇ ਸਾਥ 
ਹੀ£ ਅਸਾਡੀ ਰਖ ਵਲੋ ਮਕਾ ਫਿਰ ਖੜੋਤਾ ਹੈ ਅਤੇ ਮੁਲਾਂ ਜੀਵਣ ਬਾਬੇ ਨੋ ਕਹਣ 
ਲਗਾ ਦਰਵੇਸ ਜੀ ਇਨ ਤੋਰੇ ਹਿੰਦੂ ਕੇ ਹਾਜੀ ਦਰੋਗ ਗੋਇਆ ਇਕ ਕਾਬੇ ਦੋ ਲੋਭ ਭੀ 

ਖਰਾਬ ਕੀਤੇ ਹੈਨੇ ਇਤਨੇ ਨੇ ਕਾਜੀ ਰੁਕਨਦੀਨ ਅਉਲੀਆ ਨਿਮਾਜ ਉਪਰ ਆਇ 
ਖੜੋਤਾ । ਕਾਜੀ ਮੱਕੇ ਦਾ । ਬਾਬੇ ਦੀ ਅਤੇ ਕਾਜੀ ਗੁਕਨਲ ਆਲਮ ਦੀ ਸਲਾਮਾ ਲੋਕੀ 
ਰੋਈ ।$ ਬਾਬੇ ਆਖਿਆ ਕਾਜੀ ਜੀ ਅਸੀ' ਤੁਸਾਡੇ ਦੀਦਾਰ ਕੀ ਹਜ ਵਾਸਤੇ ਹਜਾਰਾਂ ਕੇਹਾਂ 
ਤੇ ਆਏ ਹਾਂ । ਅਸਾਡਾ ਮੁਕਾਬਲਾ ਹੌਰ ਸਭਨਾ ਕਉਮਾਂ ਨਾਲਿ ਹੋਇਆ ਹੈ । ਅਤੇ ਰਦ 
ਬਦਲ ਕਰਿ ਕੇ ਸਭ ਮਨਸ੍ਹਖ ਕੀਤੀਆਂ ਹੈਨਿ । ਬਾਕੀ ਹਿਕੁ ਫਿਰਕਾ ਹਿੰਦ ਕਾ ਅਤੇ ਹਿਕ 
ਫਿਰਕਾ ਮੁਸਲਮਾਨਾ ਕਾ ਰਹਿਆ ਹੈ । ਦੋਵੇ ਰਾਹਿ ਰਹੇਂ ਹੈਨਿ ' ਮੁਸਲਮਾਨ ਆਖਦੇ ਹੈਨਿ 
ਹਿੰਦੂ ਮਨਸ੍ਹਖ ਹੈਨਿ। ਅਤੇ ਅਸਾਨ ਹੁਕਮ ਪਾਕ ਖੁਖਾਇ ਦਾ ਹੋਆ ਹੈ ਜ ਚਾਰੋਂ ਕਤੋਬਾਂ 
ਉਪਰਿ ਅਮਲ ਕਰੇ$। ਅਬ ਗੁੜੇ ਸਵਾਬ ਨਾਹੀ । ਅਮਲ ਕਰਨਾ ਸਵਾਬੁ ਹੈ। ਹੌਰੁ 
ਪੜਨਾ ਗੁੜਨਾ ਦਰਕਾਰ ਨਾਹੀ । ਖਾਸਾ ਮਤਲਬ ਅਮਲ ਕਰਨਾ ਖੁਦਾਇ ਫੁਰਮਾਇਆ ਹੈ । 


1. "ਨ ਸਭ ਹਿੰਦੂ ਹੋਏ ਮੁਕੋ ਨਾਂ...... ੭” ਇਹ ਪਾਠ ਸਿ. ਰ. ਲ, 2, 3, 8, 9, 10 ਵਿਚ” ਲਿਆ 
ਹੈ। ਕ੍ਰਮਵਾਰ ਪੱਤਰਾਂ (18/ਅ), (142/ਅ), (82/), (106/6), (12/6) 

2. ਸਿ. ਰ. ਲ. 2 ਵਿਚ ਲਿਖਾਰੀ ਕੋਲੋਂ ਭੁਲ ਕਾਰਨ ਸ਼ਬਦ ਰਹਿ ਗਏ ਹਨ । ਪੱਤਰਾਂ (19/ਅ) 

3. ਏਥੇ ਲਿਖਾਰੀ ਕੋਲ ਭਲ ਕਾਰਨ ਸ਼ਬਦ “ਇਨ ਤੋਰੇ ਹਿੰਦੂ ਕੇ ਹਾਜੀ! ਰਹਿ ਗਏ ਹਨ, ਜੌ ਸਿ ਰ. 

ਲ. 2, 3, 8, 9, 10 ਆਦਿ ਵਿਚੋਂ ਲਏ ਹਨ। ਕ੍ਰਮਵਾਰ ਪਤਰਾ (19/ਅ), (142/%), 

(82/9), (109/3), (13/ਅ) 

ਜਿ. ਰ. ਲ 2, 3 ਵਿਚ ਅਗਲੇ ਸ਼ਬਦ ਨਹੀਂ” ਹਨ । ਕ੍ਰਮਵਾਰ ਪੱਤਰਾਂ (19/ਅ), (143/9) 


4. 

5. ਸਿ. ਰ. ਲ. 3 ਵਿਚ ਇਥੇ ਪਹਿਲਾ ਸ਼ਬਦ 'ਵਾਹੁ ਗੁਰ ਹੈ” ਪਰੰਤ੍ਰ ਹੋਰ ਕਿਸੋ ਵੀ ਲਿਖਤ ਵਿਚ 
ਨਹੀ ਹੈ । ਪੱਤਰਾਂ (143/ਉ) 

6. _ ਇਥੋ ਪਾਠ ਸਿ, ਰ. ਲ. 2, 3; 8, 9: 10 ਅਤੇ ਲਿਥੌ ਵਿਚੋ ਲਿਆ ਹੈ, ਜੋ ਦਰੁਸਤ ਅਤੇ ਵਧੇਰੇ 


ਫਕਦ' ਹੈ । ਕ੍ਰਮਵਾਰ ਪੱਤਤਾ (20/ਅ), (143/ਤ), (82/ਅ), (106/ਅ), (14/$), ਪੰਨਾ 
(137) 


ਮੁਲ-ਪਠ 57 


ਇਸ ਆਖਰੀ ਜਮਾਨੇ ਐਦਰ ਬਗੌਰਿ ਬੰਦਗੀ ਅਤੇ ਨੋਕ ਅਮਲਾ ਬਾਝ ਖਲਾਸੀ ਕਿਵੇ" ਨਾਹੀ । 
ਕਾਜੀ ਜੀ ਇਕ ਦੋਇ ਸੁਖਨਿ ਹਕਿ ਰਾਸਤੀ ਕੌ ਕਰਨੇ ਅਸਨਿ ਸੌਂ ਜੀਵਦਿਆ ਮੇਲਾ 

ਅਸਾਂ ਤੁਸਾਂ ਖੁਦਾਇ ਤਾਲਾ ਕੀਤਾ ਹੈ । _ਕਲਿਜਗ ਵਿਚਿ ਦੁਇ ਫਿਰਕੇ ਤਹਕੀਕ ਕੀਤੇ 
ਹੈਨਿ। ਅਜੇ ਤਿਨਾ ਵਿਚਿ ਭੀ ਸਕੁ ਹੈ । ਕਾਫਰਾ ਮੁਲਹਦਾਂ ਕਾ ਜੋ ਸਚੁ ਹੈ ਸੋ ਇਸ 
ਪਾਕਨਾਮੇ ਵਿਚ ਦਰਜ ਕੀਚੰ ।! ਅਤੇ ਜੌ ਦਰੋਗੁ ਗੁਮਰਾਹਿ ਹੈਨਿ ਤਿਨਾ ਕਉ ਰਦਿ ਕਰੀਐ । 
ਤੁਸਾਡੇ ਦੀਨ ਕਾ ਘਰੁ ਮੱਕਾ ਮਦੀਨਾ ਹੈ । ਸੋ ਇਥੋ ਕਜਾਇ ਹੋਇ ਨਿਬੜੋ ਸੌ ਸਹੀ । ਆਪ 
ਆਪਣੇ ਅਮਲ ਜਾਹਰਿ ਕੀਚਨਿ ਸਚ ਰਖੀਐ ਦਰਗ ਮਨਸ੍ਰਖ ਕਰੀਐ । ਜਵਾਬ ਸੁਆਲ 
ਹਕਿ ਰਾਸਤੀ ਦਾ ਚਲਿਆ । ਇਕ ਵਲ ਸਾਰੇ ਮੱਕੋ ਦੇ ਹਾਜੀ ਅਤੇ ਇਕ ਵਲਿ ਬਾਬਾ 
ਨਾਨਕ ਬੋਦੀ ।! ਰਰ ਰਾਸਤੀ ਕੀ ਗ੍ਰਫਤ ਸੁਨੀਦ ਹੋਈ । ਸਚ ਸਬਦ ਪਰਿ ਨਿਬੋੜਾ 
ਹਿੰਦੂ ਤੁਰਕ ਦਾ ਬਾਬੇ ਨਾਨਕ ਕੀਤਾ । ਹਿੰਦੂ ਹਿੰਦੂ ਕਰ ਖਲਾਰੋ ਅਤੇ ਮੁਸਲਮਾਨ 
ਮੁਸਲਮਾਨ ਹੋਇ ਖੜੋਤੇ । ਚਾਰੇ ਮਜਹਬ ਆਪ ਆਪਣੇ ਰਾਹਿ ਉਪਰਿ ਕਾਇਮ ਕੀਤੇ । 
ਬਾਹਣ ਖਤੀ ਵੈਸਿ ਸਰਦ । ਆਪ ਆਪਣੇ ਕਤੇਬ ਉਪਰਿ ਚਾਰੇ ਮਜਹਬ ਚਲਨ । ਕੋਈ 
ਕਿਸੇ ਕਉ ਰਦੇ ਨਾਹੀ । ਆਪੋ ਆਪਣੇ ਜਮਾਨੋ ਅੰਦਰਿ ਸਭ ਸਿਕਦਾਰਿ ਹੈਨਿ । ਘਟਿ 
ਵਧਿ ਕੋਈ ਨਹੀ ਜਿਸ ਈਮਾਨ ਪਾਰ ਪੁਰਸਲਾਤਿ ਕਾ ਕਰੇਗਾ । ਪਰ ਈਮਾਨ ਸਚ ਰਾਹ 
ਕਾ ਹੋਵੇ ਦਰੌਗ ਸੈਤਾਨੀ ਨ_ਹੌਵੇ ਰਹਮਾਨੀ ਹੋਵੇ । ਦਰਗਾਹ ਰਬ ਦੀ ਵਿਚਿ ਜਾਤਿ 
ਸਫਾਤਿ ਮਜਹਬ ਕੋਈ ਪੁਫ਼ੀਦਾ ਨਾਹੀ । ਨੇਕੀ ਬਦੀ ਪੁਛੀਐਗੀ । _ਪਾਤਸਾਹਿ ਉਮਰਾਇ 
ਕਾਜੀ ਮੁਫਤੀ ਮੁਲਾਂ ਬਿਨਾ ਕੋਲ ਅਦਾਲਤ ਕਾ ਹਿਸਾਬ ਪਛੀਐਗਾ । ਜੌ ਤੁਮਹੁ ਫੁਰਮਾਨ 
ਰਬ ਦਾ ਲੈ ਕਰਿ ਕਿਸ ਕਉ ਹਕਿ ਪਹੁਚਾਇਆ ਹੈ । ਜਿਨਹੁ ਅਦਲੁ ਨਾਹੀ ਕੀਤਾ ਤਿਨਹੁ 
ਕੇ ਹਡ ਦੌਜਕ ਹਾਵੀਐ ਐਦਰਿ ਪਏ ਸੜਦੇ ਹੈਨਿ । ਤੌਬਹਿ ਕਰਦੇ ਹੈਨਿ ਕਬ੍ਰਲ 
ਕਾਈ ਨਾਹੀ ਪਉਦੀ । ਜਾਂ ਇਤਨੀ ਨਸੀਹਤ ਬਾਬੇ ਨਾਨਕ ਜੀ ਆਖੀ ਤਾਂ ਮੁਲਾਂ ਜੀਵਣ 
ਗੁਸਾ ਕਹਿਕੇ ਅਵਾਜ ਕੀਤਾ । ਸੂਰੇ ਕਲਾਮ ਰਬ ਦੇ ਲਗ ਪੜਨਿ । 
ਸੁਆਲ ਮੁਲਾਂ ਜੀਵਣ ਸੂਰਾ : 

ਹਮਦ ਸਨਾਈ ਰਬਨੋ ਦੌਇਮ ਨਬੀ ਰਸ੍ਰਲ । 
ਸੋਇਮ ਚਾਰੇ ਯਾਰ ਹੈਨਿ ਪੜਿ ਕਲਮਾ ਪਏ ਕਬ੍ਰਲ । 
ਲਿਖਿਆ ਦਰਿ ਦਰਗਾਹ ਦੇ ਏਕੇ ਪਾਕ ਅਲਾਹਿ । 
ਉਪਰ ਕਲਮਾ ਨਬੀ ਦਾ ਪੜਿ ਹੋਏ ਪਾਕ ਅਉਰਾਹਿ । । 
ਇਸਰਾਈਲ ਫਰੇਸਤਾ ਤਦਿ ਫੁਕੇਸੀ ਕਰਨਾਇ । 
ਤਿਸ ਰੋਜ ਮਆਸਰਿ ਡੋਹੜੇ ਪਉਸੀ ਗੁਲ ਕਹਾਇ । 
ਉਡਸੀ ਦਨੀਆ ਐਤ ਭਾਂਤਿ ਜਿਉ ਪਿੰਵੋਦੀ ਕਪਾਹਿ । 
1 ਏਥੇ ਪਾਠਾਤ੍ “ਵਿਚ ਦਰਜ ਕੀਚੈ” ਸਿ ਰ, ਲ. 2, 3, 89 29 10 ਆਦਿ ਵਿਚੋਂ ਲਿਆ ਹੈ, ਜੋ 
ਪਟਸੰਗ ਅਨੁਸ/ਰ ਵਧੋਰੋ ਸ਼ਧ ਹੈ । (ਉਹੀ) 

2 ਮੂਲ ਤਿਖਤ।ਵਚ 'ਬੋਦੀ? ਇ- ਜ਼ਬਤ ਵਾਧੂ ਪਾਇਆ ਹੈ। ਹੌਰ ਕਿਸ ਲਿਖਤ ਵਿਚ ਨਹੀਂ 


ਮਿਠਦ! । 


ਮੰਕੇ ਮਦੀਨੇ ਦੀ ਗਸ਼ਟਿ 


ਤਪਸਨਿ ਜਿਮੀ ਅਸਮਾਨ ਦੁਇ ਰਹ ਖਾਸਨਿ ਵਡੇ ਤਾਇ ) 

ਤਦਿ ਕਾਜੀ ਹੋਸੀ ਆਪ ਰਬ ਪਾਸਿ ਮੁਫਤੀ ਨਬੀ ਰਸ੍ਹਲੁ । 

ਪੁਛਸਨ ਖੌਲ ਕਿਤਾਬ ਨੇ ਨੇਕ ਬਦ ਸਭਿ ਭੁਲ । 

ਸਭਿ ਸਦ ਪੁਛੀਸਨਿ ਉਮਤੀ ਜਿਨਾ ਕੀਏ ਸਵਾਬੁ ਅਜਾਬਿ । 

ਹਜਰਤ ਕਾ ਫੁਰਮਾਇਆ ਲਿਖਿਆ ਵਿਚਿ ਕਿਤਾਬੁ ' 

ਤਿਸ ਰੋਜ-ਮੁਆਸਰਿ ਡੇਹੜੇ ਹੋਸਨਿ ਸੋਈ ਖਰਾਬ । 

ਸੌ ਦਿਤੀ ਬਾਂਗ ਨ ਜਾਵਦੋ ਸੁਤੇ ੫ਏ ਨਪਾਕ । 

ਮੁਤੜਿ ਥੀਏ ਰਬਿ ੩ ਦਰ ਤੇ ਮਿਲੀ ਤਲਾਕ । 

ਬੋ-ਨਿਮਾਜਾ ਤੇ ਸਗਿ ਭੁਲ ਜੋ ਰਹਦੋ ਰਾਤੀ ਜਾਗਿ । 

ਓਇ ਕਰਨ ਅਲਹ ₹) ਬੰਦਗੀ ਵਡੇ ਤਿਨਾੜੇ ਭਾਗਿ । 

ਹਡਿ ਪਲੀਤੀ ਕਾਫਰਾਂ ਪਰਿ ਅਉਰਤ ਨਾਲ ਮੁਹਾਬਥਿ । 

ਓਇ ਵੇਲਾ ਵਖਤੁ ਨ ਜਣਦੇ ਨ ਕਛੁ ਉਮਰ ਖਿਤਾਬਿ 

ਦਜਕ ਸੜਦੇ ਪਾਈਅਨਿ ਤਨ ਤ ਸਹਨਿ ਅਜਾਬੁ । 

ਅਜਰਾਈਲ ਫਰੇਸਤਾ ਆਖਰਿ£ ਕਰੇ ਖਰਾਬਿ । 

ਸੂਰ ਸਰਾਬ ਹਰਾਮ ਹੈ ਬੌਜਾ ਭੰਗਿ ਗੁਨਾਹ । 

“ਜੀਵਨ ਸਾਮਤਿ ਨਫਸ ਕੀ ਪਾਸਨਿ ਭਲੇ ਅਜਾਬਿ । 
ਜਵਾਬ ਨਾਨਕ ਸਾਹ ਸ੍ਰਰਾਂ : 

ਹਮਦ ਸਨਾਈ ਰਬ ਨੋ ਵਾਹਦਿ ਲਾ-ਸਤੀਕ । 

ਅਵਤਾਰਾਂ ਪੈਕੰਬਰਾਂ ਇਕ ਸਕਿਆ ਨ ਕਰਿ ਤਹਨੀਕ । 

ਲਖ ਚਉਰਾਸੀ ਆਲਮਾ ਕਾਨਿ ਹੈਵਾਨ ਨਬਾਤਿ । 

“ਵਾਹਦਿ ਲਾ-ਸਰੀਕ ਹੈ ਨਿਤ ਮੁਖਹੁ ਅਲਾਵਨਿ ਜਾਪੁ । 

ਵਾਹਦਿ ਲਾ-ਸਰੀਕੁ ਹੈ? ਕਾਦਰੁ ਪਾਕ ਇਲਾਹਿ । 

ਕੁਦਰਤ ਲਖ ਰਸ੍ਰਲ ਹੈਨਿ ਸਚ ਦਰਗਹਿ ਪਾਨਿਨਿ $ਰਾਹਿ । 


ਸਿ. ਰ. ਲ. 2, 3, 10 ਵਿਚ ਸ਼ਬਦ ''ਓਇ”” ਨਹੀ” ਹੈ । ਬਾਕੀ ਹੱਥ ਲਿਖਤਾਂ ਵਿਚ ਹੈ । 


ਕ੍ਰਮਵਾਰ ਪੱਤਰਾ (23/ਉ), (144/6), (16/ਅ) 
ਏਥੇ ਆਖਿਰ” ਤੋਂ` ਪਹਿਲਾਂ ਸਿ. ਰ. ਲ. 2, 3, 10 ਵਿਚ “ਫਿਤ” ਸ਼ਕਦ ਵੀ ਮਿਲਦਾ ਹੈ । 
ਕ੍ਰਮਵਾਰ ਪੱਤਰ (23/ਅ), (144/ਅ), (16/ਅ) 

ਸਿ. ਰ. ਲ. 2, 3, 8, 9, 10 ਵਿਚ ਏਥੇ ਪਾਠਾਂਤ੍ਰ '£ਜੀਵਣ ਸਾਮਤਿ _੦ਫਸ ਕੀ ਪਸਨਿ ਕੁਲ 
ਸਜਇ ।” ਹੋ, ਕ੍ਰਮਵਾਰ ਪੱਤਰ (23/ਅ), (144/ਅ), 83/ਅ), (107/ਅ), (16/ਅ) 

ਇਹ ਤੁਕ ਸਿ. ਰ. ਲ. 2 ਵਿਚ ਨਹ)' ਹੈ । ਜੋ ਲਿਖਾਰੀ ਕੋਲ” ਗਲਤੀ ਕਾਰਨ ਰਹਿ ਗਈ ਲੱਗਦੀ 
ਹੈ। ਪੁੱਤਰਾ (23/ਅ) 

ਜਿ, ਰ, ਲ. 2, 3, 8, 9,110 ਅਤੇ ਸ. ਸ. ਅ. ਵਿਚੇ ਏਥੇ “ਇਕ ਕਾਦਰ” ਸ਼ਬਦ ਹੈ । 
ਗਰਮਵ'ਰ ਪੱਤਰਾ (24/6), (144/7), (85/6), (1086), (17/ਓ), ਪੋਨ' 346 

ਸ. ਸ. ਅ. ਵਿਚ ਏਥੇ ਸ਼ਬਦ “ਹਰਿ” ਹੈ ਪੱਤਰ! (44619) 


੮੫੨ 


ਮੂਲ-ਪਾਠ 59 


ਕਲਮਾ ਇਕ ਖੁਦਾਇ ਹੈ ਕੁਦਰਤਿ ਕਈ ਰਸੂਲਿ । 

ਜੀਵਣ ਨੀਅਤ ਰਾਸਿ ਕਰਿ ਦਰਗਹ ਪਵਹਿ ਕਬ੍ਲਿ । 
ਲਿਖਿਆ ਦਰਿ ਦਰਗਾਹ ਦੋ ਏਕੋ ਪਾਕ ਖੁਦਾਇ । 

ਦੋਇਮੁ ਹੰਆ ਨ ਹੋਇਗਾ ਜ ਹੋਆ ਥੀਆ ਫਨਾਹਿ । 
ਇਸਰਾਈਲ ਫਰੇਸਤਾ ਜਦਿ ਫ੍ਰਕੇਸੀ ਕਰਨਾਇ । 

ਜਿਮੀ ਅਸਮਾਨ ਇਉ ਉਡਸਨਿ ਜਿਉ ਪੇਂਵਾ ਪਿਵੇ ਕਪਾਹਿ । 
ਮੁਫਤੀ ਕੋਈ ਨ ਰਬ ਦਾ ਜੋ ਖੋਲੇ ਪਾਸ ਕਿਤਾਬ । 

ਯਾਰ ਨ ਕੌਈ ਅਲਹ ਦਾ ਜੋ ਕਰੇ ਸੁਆਲ ਜਬਾਬ । 
ਵਾਹਦਿ ਲਾ-ਸਰੀਰ ਹੈ ਕਾਂਜੀ ਮੁਫਤੀ ਆਪੁ । 

ਆਪੋ ਖੌਲ ਕਿਤਾਬ ਨੁ ਆਪੇ ਕਰੇ ਹਿਸਾਬ । 

ਆਪੇ ਬਖਸ ਮਿਲਾਇਦਾ ਦੋਇ ਸਜਾਈ ਆਪਿ । 

ਚਾਂਦੀ ਧਵੇ' ਸੁਨਾਰ ਜਿਉ ਖੋਟੇ ਖਰੋ ਮਿਲਾਇ । 

ਸਿਕਾ ਸਚੁ ਰਲਾਇ ਕੋ ਖੋਟੇ ਕਢੇ ਜਲਾਇ । 

ਹਾਂਡੀ ਚਾੜਿ ਜਲਾਇਸੀ ਆਪਿ ਸੁਨਾਰਾ ਰਬੁ । 

ਖੋਟੇ ਥੀਸਨ ਖਾਕੜੀ ਕਾਇਮ ਖਰੇ ਕੁਤਬੁ । 

ਜਰਬਾਂ ਲਗਸਨਿ ਖਰਿਆ ਪਰਿ ਖੌਟੇ ਕਿਤੇ ਨ ਕੌਮੁ । 
ਜਾਹਿਬ ਏਵੇ ਪਰਖਸੀ ਜਿਵੇ ਸਰਾਫਾਂ ਦੰਮ । 

ਖਰੇ ਖਜਾਨੇ ਪਉਸਨੀ ਖੋਟੇ ਦਿਚਸਨ ਡਾਲਿ । 

ਖੋਟੇ ਮਿਲਸਨ ਖਾਕ ਨਾਲਿ ਖਾਸੀ ਜਾਇ ਰਵਾਲ । 

ਨਾਨਕ ਆਖੋ ਜੀਵਣਾ ਮੁਖ ਤੇ ਸਚੁ ਅਲਾਇ । 

ਰੌਜੂ ਮੁਅਸਰਿ ਡੇਹੜੇ ਪਉਸੀ” ਗੁਲ ਕਹਾਇ । 

ਰੋਜੀ ਕਿਆਮਤਿ ਦੁਨੀ ਪਰ (ਕਛੁ) ਅੰਤ ਨ ਓੜਕੁ ਤਾਹਿ । 
ਤਦਿ ਕਾਜੀ ਮੁਫਤੀ ਕੋ ਨਹੀ” ਕਾਜੀ ਆਪ ਅਲਾਹਿ । 

ਗੌਰ ਹਿਸਾਬ ਨ ਹੌਸੀਆ ਰਬਾਂ ਨੀ ਦਰਗਾਹਿ । 

ਤਲਬਾਂ ਪਉਸਨਿ ਆਕੀਆ ਕੀਤੇ ਜਿਨਾ ਗੁਨਾਹਿ । 
9(ਉਸਨਿ ਦੌਜਕਿ ਹਾਵੀਐ ਗਲਿ ਸੰਗਲਿ ਰੋਇ ਸਿਆਹਿ । 
ਨੋਕ ਅਮਲਾਂ ਵਾਲੇ ਡੋਖਸਨਿ ਹੋਸਨਿ ਪਾਕ” ਅਉਰਾਹੁ । 


ਸਿ. ਰ. ਲ 10 ਵਿਚ ਲਿਖਾਰੀ ਕੋਲੋ ਇਹ ਤੁਕ ਰਹਿ ਗਤੀ ਹੈ । ਪੱਤਰਾ (17/6) 

ਜਿ. ਰ. ਲ. 2, 3, 10 ਅਤੇ ਸ. ਸ. ਅ. ਵਿਚ ਏਥੇ ਪਾਠ ਅਸ਼ੁਧ ਅਤੇ ਵੱਖ ਵੱਖ ਹੈ । ਕ੍ਰਮਵਾਰ 
ਪੱਤਨ' (25/6), (145/6), (17/ਅ), (347) ਇ 

ਸਿ, ਰ. ਲ. 8, 9 ਵਿਚ ਸ਼ੁਰੂ ਦਾ ਸ਼ਬਦ “ਓਇ” ਹੈ । ਕ੍ਰਮਵਾਰ ਪੁੱਤਰਾ (84/ਅ), (108/ਅ) 

ਏਥੇ ਪਾਠ ਅਸ਼੍ਧ ਸ) ਜੋ ਮਿ. ਰ. ਲ. 2, 3, 8, 9, 10 ਅਤੇ ਸ. ਸ. ਅ. ਵਿਚੋਂ ਲਿਆ ਹੈ । 
ਕੁਮਵਾਰ ਪੁੱਤਰਾ (25/ਅ), (145/ਰ) (84/ਅ), (108/ਅ), (18/6), (347) 


ਮੱਕੇ ਮਦੀਨੇ ਦੀ ਗੋਮਟਿ 


'ਬਦ ਅਮਲੀ ਬਦ ਮਾਮਲੀ ਸੋ ਹੌੱਸਨਿ ਅਤ ਫਨਾਹਿ । 
ਅਮਲੀ ਸੋਢੀ ਉਤ ਦਿਹ ਮਿਲ ਕਰਸਨਿ ਬੈਠ ਸਲਾਹਿ । 
ਹੌਰ ਨ ਹੋਸੀ ਪਾਸਿ ਕਹਿ ਇਕ ਅਲਹਿ ਆਪਿ ਗੁਆਹਿ । 
ਅਮਰੁ ਹਯਾਤੀ ਭਿਸਤ ਵਿਚਿ ਪਾਸ ਨ ਸਚੁ ਅਲਾਹਿ । 
ਛੁਟਸਨਿ ਸੋਈ ਨਾਨਕਾ ਮੁਰਸੁਦ ਜਿਨਾ ਪਨਾਹਿ ॥ ੨ ॥ 

“ਹਦੀਸ ॥ ਰ 
ਮੁਸਲਮਾਣ ਕਹਾਵਣ ਮੁਮਕਲ ਜਾ ਹੱਇ ਤਾ ਮੁਸਲਮਾਣੁ ਕਹਾਵੇ । 
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੇ । 
ਹੋਇ ਮੁਸਲਮੁ ਦੀਨ ਮੁਹਾਵੇ ਮਰਣ ਜੀਵਣ ਕਾ ਭਰਮੁ ਚੁਕਾਵੇ । 
ਰਬ ਕੀ ਰਜਾਇ ਮਨੇ ਸਿਰ ਉਪਰਿ ਕਰਤਾ ਮੈਨੇ ਆਪ ਗਵਾਵੇ । 
੨ਉ ਨਾਨਕ ਸਰਬ ਜੀਅ' ਮਿਹਰੰਮਤਿ ਹੋਇ ਮੁਸਲਮਾਣੂ ਕਹਾਵੇ । 

ਆਇਤ£ । 
ਮਿਹਰਿ ਮਸੀਤਿ ਸਿਦਕ ਮੁਸਲਾ ਹਕ ਹਲਾਲੁ ਕ੍ਰਾਣੁ । 
ਸਰਬ ਸ਼ੋਨਿਤ ਸੀਲੁ ਰਜਾ ਹੋਹੁ ਮੁਸਲਮਾਣ । 
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜਿ । 
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੋ ਲਾਜ ॥ ੪ ॥ 
ਮੁਸਲਮਾਨ ਮੁਸਾਵੇ ਆਪਿ । 
ਸਿਦਕ ਸਬ੍ਰਰੀ ਕਲਮੇ ਪਾਕ । 
ਖੜੀ ਨ ਛੋੜੇ ਖੜੀ ਨ ਚਾਹਿ । 
ਸੋ ਮੁਸਲਮਾਨ ਭਿਸਤ ਕਉ ਜਾਇ ॥੫।। 

ਹਰਾ ॥£ 
ਹਕੁ ਪਰਾਇਆ ਨਾਨਕਾ ਉਸ ਸਅਹ ਉਸ ਗਾਇ ॥ 
ਗੁਰੁ ਪੀਰੁ ਹਾਮਾ ਤਾ ਭਰੋ ਜਾ ਮੁਹਦਾਰੁ ਨ ਖਾਇ ॥ 
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ । 
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨਜਾਇ । 
ਨਾਨਕ ਗਲੀ ਕ੍ਰੜੀਈ ਕ੍ਰੜ ਪਲ ਪਾਇ $ 

ਦ੍ਨੀਆ ਜੇਤੀ ਕੁੜਿਆਰ ਦਰਗਹ ਲਹਨਿ ਨ ਜਾਇ / 


1, `ਸ. ਸ. ਅ. ਵਿਚ ਏਥੇ ਪਾਠ ਅਸ਼੍ਰਧ ਹੈ , ਪੁੱਤਰਾ (347) 
- ਸਲੋਕ ਆਦਿ ਗ੍ਰੰਥ ਵਿਚੋਂ ਲਇਆ ਹੈ । (ਵਾਰ ਮਾਂਝ, ਸਲੌਕ ਮ: ੧, ਪੰਨ' ੧੪੧) 
3. ਤਿਹ ਸਲੋਂਕ ਵੀ ਆਦਿ ਗ੍ਰੰਥ ਵਿਚ ਲਿਆ ਹੋ । ਵਾਰ ਮਾਝ ਵਿਚ ਇਹ ਸਲੋਕ ਏਥੇ ਪਿਛੇ ਆਏ 
ਸਲੌਕ ਤੋ ਪਹਿਲਾਂ ਆਉਦਾ ਹੈ । (ਵਾਰ ਮਾਝ, ਸਲੋਕ ਮ: ੧ ਪੰਨਾਂ ੧੪੦) 
4. `ਇਹ ਅਗਲੀਆਂ ਤੁਕਾਂ ਆਦਿ ਗ੍ਰੰਥ ਵਿਚ ਦਰਜ ਨਹੀ ਹਨ । 
ਅਗਲੀਆਂ ਤੁਕਾਂ ਆਦਿ ਗ੍ਰੰਥ ਵਿਚ ਦਰਜ ਨਹੀਂ ਹਨ । 


ਮ੍ਰਲ-ਪਾਠ 61 


ਦੋਨਿ ਸਜਾਈ ਜੀਅ ਕਉ ਸੋਈ ਲਹਨਿ ਸਜਾਇ । 
ਨਾਨਕ ਬਾਜੀ ਕੜਿਆ ਕੜੇ ਚਲੋ ਹਰਾਇ । 
ਸੁਰਾ ॥ 
ਜਿਨਾ ਸਚ ਪਛਾਣਿਆ ਪਾਸਨਿ ਭਿਸਤੀ ਜਾਇ । 
ਹਕ ਹਲਾਲੀ ਖਾਵਣਾ ਸਚੁ ਤਿਨਾਹੜੇ ਭਾਇ । 
ਜੋਰੁ ਨ ਕੀਚੇ ਕਿਸੇ ਪਰ ਉਤਮ 'ਮਧ ਨਾ ਕੋਇ । 
ਹਿੰਦ ਮੁਸਲਮਾਨ ਨੇ ਦ੍ਹਾਂ ਨਸੀਹਤ ਹੋਇ । 
ਨਸੀਹਤ ਹਿੰਦੂਆ ਕਉ : 
ਭਦਇਆ ਕਪਾਹ ਸੰਤੋਖੁ ਸਤੁ ਜਤ ਗੰਢੀ ਸਤੁ ਵਟੁ ।......--- 
ਆਇਤ ॥ 
ਲਖ ਚੋਰੀਆ ਲਖ ਜਾਰੀਆ ਲਖ ਕ੍ਰੜੀਆ ਲਖ ਗਾਲਿ । 
ਨੀ ਨ ਜੋ ਤਗਿ ਰੋਵੈ ਜਗੁ । 
ਮ: ੧ ਨਾਇ ਮੈਨਿਐ ਪਤਿ ਉਪਜੇ ਸਾਲਾਹੀ ਸਚੁ ਸ਼ਰਤ । 
ਦਰਗਹ ਅੰਦਰਿ ਪਾਈਐ ਤਗੁ ਨ ਤੁਟਸਿ ਪ੍ਰਤ ॥ 
ਹਦੀਸ ।। 
ਮ: ੧ ਤਗੁ ਨ ਇੰਦਰੀ ਤਗੁ ਨ ਨਾਂਰੀ......... 
ਮਨ ਅੰਧਾ ਨਾਉ ਸੁਜਾਣੁ ।। 
ਆਇਤਿ ॥ 
'ਗਉ_ਬਿਰਾਹਮਣ ਕਉ ਕਰੁ ਲਾਵਹੁ ਗੌਬਰਿ ਤਰਣੁ ਨ ਜਾਈ । 
........ਨਾਂਮਿ ਲਇਐ ਜਾਹਿ ਤਰੰਦਾ ॥ 
ਮ: ੧ ਮਾਣਸ ਖਾਣੇ ਕਰਹਿ ਨਿਵਾਜ 
ਹੀ ..ਨਾਨਕ ਕ੍ਰੜ ਰਹਿਆ ਭਰਪ੍ਰਰਰਿ ॥ 
ਮਥੇ ਟਿਕਾ ਤੇੜਿ ਧੋਤੀ ਕਖਾਈ 
ਨ ਸੁਚਿ ਹੋਵੈ ਤਾਂ ਸਚੁ ਪਾਈਐ ॥ ੧੫ ॥ 


1. ਏਥੇ ਪਠ ਵੱਖ ਵੱਖ ਮਿਲਦੇ ਹਨ, ਪ੍ਰੰਤੁ ਵਧੇਰੇ ਸ਼ੁਧ ਅਤੇ ਢੁਕਵਾਂ ਉਪਰੋਕਤ ਪਾਨ ਸਿ. ਰ. ਲ. 
ਵਿਚੋ` ਲਿਆ ਹੈ । ਪੱਤਰਾਂ (27/ਉ) 

ਇਹ ਸਲੋਕ 'ਅਸਾ ਦੀ ਵਰ” ਆਦਿ ਗ੍ਰੰਥ ਵਿਚ ਲਿਆ ਹੈ । (ਆਸਾ ਦੀ ਵਾਰ, ਸਲੋਕ ਮ: ੧, 
ਪੰਠਾ ੪੭੧) ਇਨ੍ਹਾਂ ਸਲੋਕ ਤੋਂ` ਪਹਿਲਾਂ ਕਰਤਾ ਨੂੰ ਇਨ੍ਹਾਂ ਦੋ ਮਿਰਲੇਂਖ ਕੁਰਾਨ ਅਨੁਸਾਰ ਦੇ 


੧੨੭ 


ਦਿੱਤੇ ਹਨ । 
3. ਸਿ. ਰ. ਲ. 2, 3, 8, 10 ਅਤੇ ਸ.ਸ. ਅ. ਵਿਚ “'ਗਉ ਬ੍ਰਾਹਮਣ......” ਤੋਂ ਲੈ ਕੇ 
“ਅਭਾਖਿਆ ਕਾ ਕੁਠ' ਬਕਰਾ 25 ਤੁਕ ਪਠ ਨਹੀ! ਹੈ । ਪ੍ਰੰਤੂ ਸਿ. ਰ, ਲ. 9 ਵਿਚ ਹੈ । 


ਆ ਗ੍ਰੰਥ ਵਿਚ ਇਹ ਸਲੋਗ, ਸਲੋਕ : ੧ ਦੈ ਨਾਂ ਰੇਠਾਂ ਵਾਰ ਆਸ' ਪੰਨ! ੪੭੧ ਵਿਚ ਦਰਜ 
ਹੈ । ਕ੍ਰਮਣਾਰ ਪੱਤਰਾਂ (28/ਅ), (142/%), (85/6), (20/6), (345,ਅ), (109/ਅ) 


ਮੱਕੇ ਮਦੀਨੇ ਦੰ। ਗੋਸ਼ਾਟ 


ਸ਼ੁਰਾ॥ 


ਜੇ ਮੁਹਾਕਾ ਘਰੁ ਮੁਹਿ ਪਿਤੀ ਦੇਇ। 

ਰੀ ਜਿ ਖਟੇ ਘਾਲੇ ਦੇਇ ।। ੧੬ ॥ 

ਮ: ੧ ਜਿਉ ਜੋਰੁ ਸਿਰਨਾਵਣੀ ਆਵੇ ਵਾਰੋ ਵਾਰ । 
--:::-:-- ਜਿਨ ਮਹਿਨ ਵਸਿਆ ਸੋਇ।। ੧੭॥ 

“ਸਲੋਕ ਮ: ੧ ਜੇਕਰਿ ਸੂਤਕੁ ਮੰਨੀਐ ਸਭ ਤੇ ਸੂਤਕੁ ਹੇਇ ॥ 
14446 ਗਿਆਨੁ ਉਤਾਰੇ ਧਇ ॥ ੧੮॥ 

ਮ: ੧॥। ਮਨ ਕਾ ਸੂਤਕੁ ਲੰਭੁ ਹੈ ਜਿਹਵ' ਸੂਤਕੁ ਕੂੜੁ । 
.-.:.-:-ਬੈੱਧੇ ਜਮੱਪੁਰਿ ਜਾਹਿ । 

ਮ: ੧॥ ਸਭ ਸ੍ਰਤਕੁ ਭਰਮੁ ਹੈ ਦੂਜੈ ਲਗੇ ਜਾਇ । 


-...---:-ਬੁਝਿਆ ਤਿਨਾ ਸ੍ਰਤਕ ਨਾਹਿ । 

ਮ: ੧॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵਾਆਹੁ । 
ਤੱ ਤਿਤ ਸਚੇ ਦਰਬਾਰਿ ॥੨੨ ।। 

ਸਲੋਕ ਮ: ੧ ॥ ਪਹਿਲਾ ਸੁਚਾ ਆਪਿ ਹੋਇ ਸੁਚੇ ਬੈਠਾ ਆਇ । 
ਨ ਤਿਤੁ ਮੁਖਿ ਥੁਕਾ ਪਾਹਿ ॥ ੨੪ 1 


ਤਗੁ ਨ “ਹਿੰਦੂ ਪਾਇਆ ਤਗੁ ਨ ਮੁਸਲਮਾਨ । 
ਦੋਵੇ ਭੁਲੇ ਰਾਹਿ ਤੋ ਗਾਲਬ ਭਇਆ ਸੈਂਤਾਨ । 
ਹਿੰਦੂ ਸੈਗਲ ਸਰਤਦਾ ਤਿਸ ਕਉ ਭਉ ਨਾਹੀ ਕੋਇ । 


ਭਾਵੈ ਬੈਠੇ ਚਉਕਿ ਵਿਚਿ ਭਾਵੇ ਬਾਹਰਿ ਹੋਇ ।£ 
ਹਿੰਦੂ ਬਧਾ ਸ੍ਰ੍ਤ ਸਿਉ ਤਿਨ ਕਉ ਛੁਟਣ ਅਸਾਨ । 


ਇਹ ਸਲੋਕ ਸਿ. ਰ. ਲ. 2, 3,8,10 ਤੋਂ ਸ. ਸ. ਅ, ਵਿਚ ਨਹ)' ਹੈ। ਇਸ ਤੌਂ ਮਗਰੋ” 
ਉਨ੍ਹਾਂ ਵਿਚ ਪ ਠ “ਪਹਿਲਾ ਸੁਚਾ ਆਪਿ ਹਇ......” ਤੋਂ ਸ਼ੁਰੂ ਹੁੰਦਾ ਹੈ। ਪ੍ਰੌਤ੍ਹ ਸਿ. ਰ, ਲ. $ 
ਵਿਚ ਹੈ । ਕਮਵ ਰ ਪੱਤਰ' (23/ਅ!, (146/ਉ), (83/ਉ). (20/6), (345/ਅ) (110/6) 
ਆਦਿ ਗ੍ਰੰਥ ਵਿਚ ਦਰਜ ਹੈ । (ਆਸਾ ਦ) ਵਾਰ, ਸਲੋਕ ਮ: ੧, ੧੬ਵਾਂ ਸਲੋਕ ਪੰਨਾ ੪੭੨) 

ਇਹ ਸਲੋਕ ਆਸ ਦੀਵਾਰ ਵਿਚੋ“ ਲਏ ਹਨ ਪ੍ਰੰਤੂ ਏਥੇ ਕਰਮ ਅਦਿ ਗ੍ਰੰਥ ਵਿਚ ਦਿੱਤ) ਤਰਤੀਬ 
ਤੋਂ ਬਿਲਕੁਲ ਭਿੰਨ ਹੈ । ਕੋਈ ਸਲਕ ਪਹਿਲਾਂ ਦੇ ਦਿੱਤਾ ਹੈ, ਕੋਈ ਮਗਰ” । 

ਇਹ ਵਾਰ ਆਸ ਦਰ ਸਲੋਕ ਨੰਬਰ 19 ਹੈ । 

ਇਸ ਤੋਂ” ਅੱਗੇ ਗੁਰਬਾਣੀ ਨਹੀਂ ਹੈ । 

ਸਿ. ਰ. ਲ. ਵਿਚ ਏਥੇ ਸ਼ਬਟ “ਦਿੰਦੀ” ਹੈ, ਪ੍ਰੰਤੂ ਬਾਕੀ ਲਿਖਤਾਂ ਵਿਚ ਹਿੰਦ੍ਰ ਹੀ ਹੈ । ਪੱਤਰਾਂ 
(29/ਅ) 

ਸਿ. ਰ. ਲ. 2, 3, 10 ਅਤੇਂ ਸ. ਸ. ਅ. ਵਿਚ ਏਥੇ ਪਾਠਾਂਤ੍ਰ “ਗਲ ਬਧਾ ਹਿੰਦ੍ਰ ਰਹੋ ...... 
ਹੈ, ਪ੍ਰੰਤੂ ਸਿ. ਰ. ਲ. 8, 9 ਤੇ ਲਿਥੋ ਵਿਚ ਉਹੀ ਪਾਠ ਹੈ । ਕ੍ਰਮਵਾਰ ਪੱਤਰ! (29/ਅ) (146/ਅ) 
(20/ਅ) 350) (86/9) (110/ਅ) (140) 


ਮਰਲ-ਪਾਠ 63 


ਤ੍ਰਿਕਲ ਸੰਗਲ” ਸਰੇਦਾ ਛੁਟੇ ਨ ਮੁਸਲਮਾਨ । 

ਕੌਧੀ ਜਿਉ ਦਰੀਆਉ ਦੀ ਦੀਨ! ਕਨਾਰੇ ਦੋਇ । 

ਆਪੌ ਆਪਣੇ ਦੀਨਾ ਵਿਚਿ ਬਧੇ ਦਿਸਨਿ ਦੋਇ । 

ਹਿੰਦੂ ਬੰਧਨਿ ਜੋ ਕਟੇ ਕੋਇ ਨ ਸਕੇ ਹੌੜਿ । 

ਬੰਧਨਿ ਕਟੇ ਤੁਰਕ ਜੋ ਮਾਰਨ ਖਿੰਡ ਅਧੋੜਿ । 

ਬੰਧਨ ਚੰਗਾ ਸੂਤ ਦਾ ਤੁਟੇ ਪਾਈਐ ਹੋਰੁ । 

ਜੇ ਬੰਧਨ ਤੁਣੇ ਤੁਰਕ ਦਾ ਤਾਂ ਕਾਫਰ ਹੋਇ ਨਿਕੋਰੁ ।£ 
ਕਰਮੀ ਬਧੀ ਜੌ ਮਰਨਿ ਮਰਿ ਫਿਰਿ ਆਵਹਿ ਜਾਹਿ । 
ਖੁਲੇ ਬੰਧਨ ਜੌ ਫਿਰਨਿ ਫਿਰ ਜਨਮ ਨ ਮਰਨਾ ਤਾਹਿ ।£ 
ਸੈਨਤ ਹਿੰਦ ਤੁਰਕ ਨੀ ਕਾਨੋਂ ਸੁਣੀਐ ਦਇ । 

ਆਲਤ ਕਟੀ ਤੁਰਕ ਦੀ ਹਿੰਦ ਗੋਸਿ ਛਿਦਾਇ । 

ਜਰਬ ਲਗਾਵਨਿ ਆਪਣੀ ਨਿਆਰਾ ਰਹਿਆ ਖੁਦਾਇ । 
ਹਿੰਦੂ ਮੁਸਲਮਾਨ ਦੁਇ ਦਰਗਹ ਲਹਨਿ ਸਜਾਇ ।? 

ਫੈਲ ਫਕੜ ਜਹਾਨ ਵਿਦਿ ਹਿੰਦ ਤੁਰਕ ਕਹਾਇ । 
ਕਲਿਜੁਗ ਵਿਚਿ ਮਨਸ੍ਰਖ ਹੈਨ” ਹਿੰਦੂ ਮੁਸਲਮਾਨ । 
ਤੀਜਾ ਦੀਨ ਚਲਾਇਆ ਮ੍ਰਸਕਲ ਥੀਆ ਅਸਾਨ ॥ ੨ । 


ਸੁਆਲ ਕਾਜੀ ਰੁਕਨਦੀਨ ਸਰਾ । 


ਆਖੇ ਕਾਜੀ ਰੁਕਨਦੀਨ ਸਣਿ ਨਾਨਕ ਦਰਵੇਸ । 
ਐਥੇ ਕਲਮੋ ਪਾਕ ਜੋ ਸੋ ਅਲਹ ਦੇ ਦਰਪੌਸ । 
ਅਵਲਿ ਨਾਉ ਖੁਦਾਇ ਦਾ ਦੋਇਮ ਨਬੀ ਰਸ੍ਹਲ । 


ਸਿ. ਰ. ਲ. 3, 8, 10 ਵਿਚ ਏਥੇ ਸ਼ਬਦ “ਪਾ ਇਕੇਂ” ਹੈ । ਸਿ. ਰ, ਲ. 2 ਵਿਚ ਪਾਠ ਅਸ਼ੂਧ ਹੈ । 
ਸਿਰ ਲ.9ਤੇ ਲਿਥੋ ਵਿਚ ਪਾਠ ਮ੍ਲ ਖਰੜੇ ਵਾਲ ਹੈ । ਸ. ਸ. ਅ. ਏਥੋਂ ਫਟੀ ਹੋਈ ਹੈ । 
(ਉਹ) । 

ਸਿ. ਰ ਲ. 2, 3 ਵਿਚ ਏਥੇ ਸ਼ਬਦ 'ਨਦੀ” ਹੈ । ਪ੍ਰੰਤ੍ਰ ਸਿ. ਰ. ਲ. 8, 9, 10 ਤੇ ਲਿਥੋ ਵਿਚ 
ਸ਼ਬਦ “ਦਨ” ਹੀ ਹੈ । ਕ੍ਰਮਵਾਰ ਪੱਤਰਾ (29/ਅ), (146/ਅ), (86/ਅ), (110/ਅ), (21/6) 
(140) 

ਸਿ. ਰ ਲ. ਤੋਂ ਸ. ਸ. ਅ ਵਿਚ ਪਾਠਾਂਤੁ 'ਜੋ ਬੈਧਨ ਕਟੇ ਤੁਰਕ ਦਾ ਤਾ ਕਾਫ਼ਰ ਹੋਇ ਨ ਕੋਇ ।” 
ਹੈ, ਪ੍ਰੰਤੂ ਬੇਕੀ ਲਿਖਤਾਂ ਵਿਚ ਉਪਰੌਕਤ ਹੀ ਹੈ । ਪੱਤਰਾ (30/6), (350/ਅ) 

ਇਹ ਤੁਕਾਂ ਸਿ. ਰ. ਲ. 2, 3, 10, ਸ. ਸ. ਅੰ. ਅਤੇ ਭਾ, ਵਿ, ਵਿਚ ਨਹੀ” ਹਨ, ਪ੍ਰੰਤੂ 
ਮਿ. ਰ. ਲ. 8, 9 ਤੇ ਲਿਥੋ ਵਿਚ ਹਨ । ਕ੍ਰਮਵਾਰ ਪੱਤਰਾ (30/6), (146/ਅ), (21/€), 
(350/ਅ), (86/ਅ), (111/6) (141) 

ਏਥੋਂ ਪਾਠ ਅਸ਼ੁਧ ਸੀ ਜੌ ਜਿ, ਰ. ਲ. 2, 3, 10 ਤੋਂ ਜ, ਸ. ਅ. ਵਿਚੋਂ ਸ਼ਬਦ ਲਿਆ ਹੈ । ਕ੍ਰਮਵਾਰ 
ਪੱਤਰ (3016), (146/ਸ), (21/6), (351/6) 

ਸਿ. ਰ. ਲ. 3, 10 ਤੋਂ ਸ. ਸ. ਅ. ਵਿਚ ਇਸ ਤੋਂ" ਪਹਿਦਾਂ ਏਥ ਸ਼ਬਦ ਦੁ ਇ” ਵੀ ਮਿਲਦ' ਹੈ । 
ਪੱਤਰਾ (1476), (21/ਅ), (351/ਵ) 


ਮੌਕੇ ਮਦੀਨੇ ਦੀ ਗੋਸ਼ਟਿ 


ਨਾਨਕ ਕਲਮਾ ਯਾਦ ਕਰਿ ਦਰਗਹ ਪਵਹਿ ਕਬ੍ਰਲਿ । 
ਲਿਖਿਆ ਦਰਿ ਦਰਗਾਹ ਦੇ ਇਕਸਿ ਬਾਂਝ ਨ ਕੋਇ ।? 
ਕਹੇ ਮਹੰਮਦ ਉਮਤੀ ਕਲਮਾ ਪਾਕ ਬਗੋਇ । 
ਸਾਹਿਬ ਕਾ ਫੁਰਮਾਇਆ ਲਿਖਿਆ ਵਿਚ ਕਿਤਾਬ । 
ਦੌਜਕ ਜਲਦੇ ਨ ੫ਵਨਿ ਜੋ ਪੜਦੇ ਕਲਮਾ ਪਾਕ । 
ਤੀਹੈ ਰੋਜੋ ਜੌ ਰਖਨ ਪੰਜੇ ਵਕਤ ਨਿਮਾਜਿ । 
ਭਿਸਤ ਤਿਨਾ ਕੁ ਰੌਜੜੀ ਲਥੇ ਸਭ ਅਜਾਂਬ । 
ਆਤਸ ਦੋਜਕਿ ਹਾਵੀਐ ਕਾਫ਼ਰ ਨਿਤ ਜਲੰਨ । 
ਮੁਸਲਮਾਨ ਮੁਜਲਮੀ ਜੌ ਖਾਕੁ ਸੰਗ ਮਿਲੰਨਿ । 
ਕਾਇਮ ਹੋਏ ਕਿਆਮਤੀ ਵਤਿ ਨ ਆਵਨਿ ਜਾਨਿ । 
ਰੁਕਨਲ ਰ੍ਰਹ ਅਮਾਨਤੀ ਜੌ ਸਾਬਤ ਰਖੋ ਦੀਮਾਨ ॥ ੨੬ ॥ 
ਜਵ'ਬ ਨਾਨਕ ਸਾਹ ਸੁਰਾ । 
ਸੁਣਹੋ ਕਾਜੀ ਰੁਕਨਦੀਨ ਆਖੀ ਨਾਨਕ ਸਾਹ । 
ਜਿਨਾ ਈਮਾਨ ਸਲਾਮਤੀ ਸੇ ਦਰਗਹ ਪਾਇਨ ਰਾਹ । 
ਅਵਲਿ ਨਾਉ ਖੁਦਾਇ ਦਾ “ਕੇਤੇ ਨਬੀ ਰਸੂਲ । 
ਰੁਕਨਲੁ ਨੀਯਤਿ ਰਾਜਿ ਕਰਿ ਦਰਗਹ ਪਵਹਿ ਕਬ੍ਰਲ ' 
ਲਿਖਿਆ ਦਰ ਖੁਦਾਇ ਦੇ ਇਕਸਿ ਬਾਝ ਨ ਕੋਇ । 
ਦਰਜੀ ਕੁਦਰਤ ਸਾਜਿ ਕੇ ਰੰਗ ਦਿਖਾਏ ਦੋਇ । 
ਇਕ ਦੁ ਕੁਦਰਤਿ ਲਖ ਕਰਿ ਲਖਹੁ ਲਖ ਅਸੰਖ । 
ਨਾਨਕ ਕੀਮਤਿ ਨਾ ਪਵੇ ਸਾਹਿਬੁ ਅਗਮ ਬਿਅੰਤਿ । 
ਆਦਮ ਹਵਾ ਸਿਰਜਿਆ ਕੁਦਰਤਿ ਬੰਦੇ ਦੋਇ । 
ਦਹਥੀ ਉਪਜੀ ਮੋਦਨੀ ਜੀਅ ਜੰਤ ਅਲਂਇ ।। ੨੭ 11 
| ਲੰ ਪੈਕੈਥਰੀ ਆਇਆ ਇਸ ਦੁਨੀਆਂ ਦੇ ਮਾਹਿ । 
] ਨਾਉ ਮਹੰਮਦ ਮੁਸਤਫਾ ਹੋਆ ਬੇਪਰਵਾਹੁ । 
ਡਿਠੀਅਸ ਚਾਰ ਕਤੇਬ ਸੌਧ ਇਕਸ ਬਾਂਝ ਨ ਕੋਇ । 
ਵਾਹਦਿ ਲਾ-ਸਰੀਕੁ ਹੈ ਦੂਜਾ ਹੋਆਂ ਨ ਹੌਇ । 
1. ਏਥੋ ਪਾਠ ਅਸ਼੍ਧ ਸੀ ਸੌ ਸਿ. ਰ. ਲ. 2, 3, 8,9, 10 ਤੇ ਸ. ਸ. ਅ. ਵਿਚੋਂ ਲਿਆ ਹੈ । ਕ੍ਰਮਵਾਰ 
ਪੁੱਤਰਾ (30/ਅ), (147/6), (86/), (111/6), (351/) 
. ਸਿ. ਰ. ਲ. 2 ਤੋ ਸ. ਸ. ਅ. ਵਿਚ ਏਥੇ ਸ਼ਬਦ 'ਰਹੇਂ” ਹੈ । ਕ੍ਰਮਵਾਰ ਪੰਨਾ (31/6), (351/9) 
3. ਸਿ. ਰ. ਲ. 2, 3 ਤੇ ਸ. ਸ. ਅ. ਵਿਚ ਇਸ ਤੋ” ਪਹਿਲਾਂ ਸ਼ਬਦ 'ਹੌਰ” ਵੀ ਮਿਲਦਾ ਹੈ । ਕ੍ਰਮਵਾਰ 
ਪਤਰਾ (31(ਅ), (147/8), (352/9) 
4, ਸਿ. ਚ. ਲ.2, 3 ਤੇ ਸ. ਜ. ਅ, ਵਿਚ ਏਥੋ ਪਾਠ “ਕਈ ਲੋਇ" ਮਿਲਦਾ ਹੈ । ਕ੍ਰਮਵਾਰ ਪੱਤਰ' 
(326), (147/ਅ), (352/ਉ) 


ਮ੍ਰਲ=ਪਾਠ 


ਢੁਢਸਿ ਚਉਦਹ ਤਬਕ ਫਿਰਿ ਸੁਰਤ ਨਾਹਿ ਖੁਦਾਇ । 
ਸੁਣਸਿ ਅਵਾਜਾ ਜਰਸਿ ਦਾਂ ਗੈਬੀ ਪਰਦੇ ਮਾਹਿ । 
“ਪਰਦੇ ਅੰਦਰਿ ਨੂਰੁ ਹੈ ਬਿਅੰਤ ਆਫਤਾਬ ਮਹਤਾਬ । 
ਨਾਹਿ ਨਮੂਨਾ ਰਬ ਦਾ ਨਹੀ ਜਾਤ ਸਫਾਤਿ ਕਿਤਾਬ । 
ਫਿਰ ਸੌਧਿਉਸ ਅੰਦਰ ਆਪਣਾ ਆਪੇ ਆਪ ਖੁਦਾਇ । 
ਪਾਕ ਪੜਿਓਸ ਕਲਮਾ ਹਿਕਸਦਾ ਮਹੈਮਦੁ ਨਾਲ ਮਿਲਾਇ । 
ਹੋਇ ਮਸੂਕਿ ਖੁਦਾਇਆ ਹੋਆ ਤੁਲਿ ਇਲਾਹਿ । 
ਅਲਹ ਬੇ-ਨਮੂੰਨ ਹੈ ਬੇ-ਚਗੂਨ ਕਹਾਇ । 
ਅਲਹ ਆਸਕ ਸਚ ਦਾ ਹੋਰ ਮਸੂਕ ਨ ਕੋਇ । 
ਰਹਿਦਾ ਬੇ ਪਰਵਾਹ ਹੈ ਇਕੋ ਕਰਤਾ ਸੋਇ । 
ਇਕ ਦਿਹਾੜੋ ਜਾਦਿਆ ਸਬਿ-3-ਰਾਜੇ ਮਾਹਿ । 
ਮਨ ਵਿਚ ਖ਼ੁੰਦੀ ਬੀਚਾਰੀ ਅਸੁ ਮੇਰੇ ਤੁਲ ਕੌ ਨਾਹਿ । 
ਅੰਦਰਿ ਸਾਬਿ-ਸੈ-ਰਾਜਿ ਦੇ ਕੀਤੀਅਸੁ ਖੁਦੀ ਬਿਕਾਇ । 
ਜਬਰਾਈਲ ਦਿਖਾਈਅਨੁ ਕੁਦਰਤਿ ਸੁਤਰਿ ਕਤਾਰਿ । 
ਹਿਕਸਿ ਹਿਕਸਿ ਸੁਰਤਿ ਪਰ ਤ੍ਰੰ ਤ੍ਰੰ ਹੈ ਸੈਦੂਕ । 
ਹਿਕੁ ਹਿਕ ਹੈ ਸਰਵਾਨ ਸੈਗ ਪਾਉਦੀ ਜਾਂਦੀ ਕੂਕ । 
ਅਵਲ ਆਖਰਿ ਦੇਖ ਕਰਿ ਹੋਇ ਰਹਿਆ ਹੈਰਾਨ । 
ਕਦਹੀ ਰਾਹੁ ਨ ਪੁਲਹੀ ਚੂਕੇ ਸਾਨਿ ਅਸਾਨਿ । 
ਪੁਛਿਓਸੁ ਜਬਰਾਈਲ ਨੇ ਕਦ ਖੁਲੋਗਾ ਰਾਹੁ । 
ਜਬਰਾਈਲ ਪੁਕਾਜ਼ਿਆ ਹੈਨਿ ਬਿਅੰਤ ਅਥਾਹੁ । 
ਹਉ ਭੀ ਪੈਦੇ ਨ ਹੋਇਆ ਅਗੇ ਹੀ ਦਾ ਖੋਲ । 
ਆਮਦਿ ਰਫਤਿ ਕਦੀਮ ਹੈ ਕਦੀ ਨ ਰਹਦੇ ਮੇਲ । 
ਆਖਿਆ ਜਬਰਾਈਲ ਤਬ ਖੋਲ ਸੈਦੂਕਾ ਦੇਖੁ । 
ਇਕ ਲੀਤਸੁ ਸੁਤਰ ਕਤਾਰ ਤੇ ਸਚੁ ਨਾਨਕ ਕਹੈ ਬਬੇਕੁ । 
ਡਿਠੁਸੁ ਖੋਲ ਸੈਦੂਕ ਹਿਕ ਅੰਡੇ ਭਰੇ ਮਿਆਨਿ । 
ਗੈਬ ਅਜਗੈਬੀ ਤਿਲਸਮਾਤਿ ਕਰਤੇ ਰਚੀ ਚਉਗਾਨ । 
ਹਿਕ ਹਿਕ ਡਿਠਸ ਅੰਡਾ ਫੋੜ ਕਰਿ ਹੋਆ ਅੰਧ ਗੁਬਾਰੁ । 
ਚਾਨਣ ਫੇਰਿ ਦਿਖਾਇਓਨੁ ਵਿਚ ਵਜਦੇ ਤਬਕ ਅਪਾਰ ।? 


ਇਥੇ ਪਾਠਾਂਤ੍ਰ ਭਿੰਨ ਭਿਨ ਹੈ । ਸ਼੍ਧ ਪਾਠ ਸਿ. ਰ. ਲ. 9, 10 ਵਿਚੋਂ ਲਿਆ ਹੈ । ਕ੍ਰਮਵਾਰ ਪੱਤਰ! 
(111/%), (22/%) 

ਦੇ ਪਾਠਾਂਤ੍‌ ਸਿ.ਰਪਲ. 2 ਵਿਚੋ“ ਲਿਆ ਹੈ । ਕ੍ਰਮਵਾਰ ਪੱਤਰਾ (32/ਅ), (14//ਅ) (111/%) 
ਏਥੇ ਸ਼ਬਦ “ਹਜ$ਰ? ਵੀ ਮਿਲਦ। ਹੈ 1 ਵੇਖ ਸਿ. 3. ਲ. 2, 3, 10 ਤੇ ਸ ਸ. ਅ. ਕ੍ਰਮਵਾਰ 
ਪੱਤਰ (34/9), (148/6), (24/6), (354/ਅ) 


ਮੱਕੇ ਮਦੀਨੇ ਦੀ ਗੋਸਟਿ 


ਹਿਕਸੇ,ਹਿਕਸੇ ਤਬਕਿ ਵਿਚ ਕਈ ਅਸੈਖ ਅਉਤਾਰ । 

ਕਈ' ਮਹੈਮਦ ਮੁਸਤਫਾ ਕਹ ਅੰਤੁ ਨ ਪਾਰਾਵਾਰੁ । 

ਪੁਛੇ ਮਹੈਮਦ ਮੁਸਤਫਾ ਇਥੇ ਪਕੰਬਰੁ ਕੋਇ । ਰ 
ਅਗੇ ਕਹਨਿ ਪੈਕੋਕਰਾ ਕਈ ਅਸੈਖਾ ਲੋਇ । ਰ 
ਡਿਠਸਿ ਸਪਤ ਪਾਤਾਲ ਫਿਰਿ ਡਿਠਸਿ ਸਪਤ ਆਕਾਜਿ । ਰ 
ਇਕਸੇ ਇਕਸੇ ਤਬਕ ਵਿਚਿ ਕਈ ਰਸੂਲ ਖਵਾਬਿ । 

ਫਿਰਿ ਆਖੀਉਸ ਮੁਹੋ ਕਲਾਮ ਇਹੁ ਵਾਹੁਦਿ ਲਾ ਸਰੀਕ । 

ਅਸੈਖ! ਅਉਤਾਰ ਪੈਕੈਬਰਾ ਕਿਸੇ ਨ ਲੰਘੀ ਲੀਕ । 

ਕੇਤੇ ਨੂਰ ਮਹੈਮਦੀ ਡਿਠੇ ਨਬੀ ਰਸੂਲ । 

ਨਾਨਕ ਕੁਦਰਤਿ ਦੇਖ ਕਰਿ ਗਈ ਖੁਦੀ ਸਭਿ ਭੂਲ । 

ਅਲਾ ਵਾਲੀ! ਦਰਗਾਹ ਦਾ ਅੰਤੁ ਨ ਪਾਰਾਵਾਰੁ । 

ਕਈ ਅਸੈਖਾ ਤਬਕ ਕਰਿ ਬੇਅੰਤ ਬੇਸੁਮਾਰੁ । 

ਇਕੋ ਦਰੁ ਦਰਗਾਹਿ ਇਕ ਇਕੋ ਪਾਠ ਖੁਦਾਇ । 

ਦੂਜੀ ਕੁਦਰਤੀ ਸਾਜ ਕੇ ਹੋਆ ਬੇ ਪਰਵਾਹਿ । 

ਇਕੁ ਆਸਕੁ ਆਪ ਹੈ ਹੋਰ ਮਸੂਕ ਨ ਕੋਇ । 

ਕੁਦਰਤਤਿ ਕਈ ਮਸੂਕ ਹੈ ਦਾਵਾ ਕਰਦੇ ਸੋਇ । 

ਸਾਹਿਬੁ ਕਿਸੇ ਨ ਦੇਖਿਆ ਸਭ ਕੁਦਰਤਿ ਨੋ ਲਪਟਾਇ । 

ਕੁਦਰਤਿ ਅੰਤੁ ਨ ਪਵਨੀ ਫਿਰਿ ਫਿਰਿ ਧਕੇ ਖਾਇ । 

“ਕੇਤੇ ਲਖ ਪੈਕੈਬਰਾਂ ਮਰਿ ਦਿਰ ਹੋਏ ਖਾਕੂ । 

ਖਾਕੁ ਤੇ ਫਿਰਿ ਉਪਜਹਿ ਕਈ ਅਸੈਖਾ ਲਾਖ ॥ ੨੮ 11 


ਸੁਆਲ ਕਾਜੀ ਰੁਕਨਦੀਨ ਸੂਰਾ । 


ਸੋ ਦਰੁ ਕੇਹਾ ਨਾਨਕਾ ਜਿਥਹੁ ਪਾਈ ਤੁਧੁ ਅਗਾਹ । 
ਮੈਨੂੰ ਭੀ ਬੁਲਾਇ ਖਾਂ ਜਿਤ ਪਾਈ ਸਚਾ ਰਾਹੁ । 
ਵਡਾ ਰਬ ਤੁਧ ਬੁਝਿਆ ਜੈਦਾ ਅੰਤੁ ਨ ਪਾਰ । 


ਜਿ. ਰ. ਲ. 2, 3 ਵਿਚ ਏਥੋ ਪਾਠਾਂਤ੍‌ 'ਕਈ ਮਹੰਮਦ ਮੁਸਤਫਾ ਇਥੋ ਪੈਕੰਬਰੁ ਕੋਇ” ਹੈ ਜੋ ਦੋ 
ਤੁਕਾਂ ਦੀ ਸੰਯੁਕਤੀ ਹੈ । ਕ੍ਰਮਵਾਰ ਪੱਤਰਾ (34/ਉ), (14616) 

ਸਿ. ਰ. ਲ. 2, 3, 10 ਅਤੇ ਸ. ਸ. ਅ. ਵਿਚ ਏਥੇ ਪਾਠਾਂਤ੍ਰ “ਕਈ ਅਸੰਖ ਪੈਕੰਬਰਾਂ ਕਿਸੇ ਨ 
ਲੰਘੀ ਲੀਕੁ” ਹੈ । ਕ੍ਰਮਵਾਰ ਪੱਤਰਾ (34/ਅ), (148/), (24/6), (35519) 

ਸਿ. ਰ. ਲ. 8, 9, 1) ਅਤੇ ਸ. ਸ. ਅ. ਵਿਚ ਏਥੇ ਸ਼ਬਦ “ਲ! ਵਾਲਾ)” ਹੈ । ਭਾਵ ਇਕ ਹੀ ਹੈ । 
(ਉਹ) 

ਇਸ ਤੋਂ ਅੱਗੋ ਅੱਠ ਲਾਈਨਾਂ ਸਿ. ਰ. ਲ. 2, 3, 8, 9, 10 ਲਿਥੋ, ਸ. ਸ. ਅ. ਅਤੇ ਭਾ.ਵਿ. 1 
ਵਿਚ ਨਹੀ ਹਨ। ਸਿੱਧਾ ਪਾਠੁ 'ਜਿਤ ਦਰ ਲਖ ਸ਼੍ਹੰਮਦਾ” ਤੱ" ਸ਼ੁਰੂ ਹੁੰਦਾ ਹੈ । ਕ੍ਰਮਵਾਰ ਪੱਤਰਾਂ 
(3516), (148/), (88/ਅ), (112/%), (142), 355/%) 


ਮੁਲ-ਪਾਠ 


ਇਹ ਹਕੀਕਤ ਸਚ ਦੀ ਆਖਹੁ ਕਰ ਤਕਰਾਰ । ੨੯ ॥ 
ਜਵਾਬ ਨਾਨਕ ਸਾਹ ਸੁਰਾ । 

ਸੋ ਦਰੁ ਸਚਾ ਰੁਕਨਦੀ ਜੋਦਾ ਅੰਤ ਨ ਪਾਰ । 

ਨਦਰੀ ਕਿਸੇ ਨ ਆਵਈ ਦੂਢ ਥਕੇ ਰਸੂਲ ਅਉਤਾਰ । 

ਜਿਤੁ ਦਰ ਲਖ ਮਹੰਮਦਾ ਲਖ ਬ੍ਰਹਮੇ ਬਿਸਨ ਮਰੇਸ । 

ਲਖ ਲਖ ਰਾਮ ਵਡੀਰੀਅਹਿ ਲਖ ਰਾਵਣ ਲਖ ਵੇਸ ।£ 

ਲਖ ਲਖ ਓਥੇ ਜਤੀ ਹੈ ਸਤੀਆਂ ਤੇ ਸੈਨਿਆਸ । 

ਲਖ ਲਖ ਓਥੇ ਗੋਰਖਾਂ ਲਖ ਲਖ ਨਾਥਾ ਨਾਥ । 

ਲਖ ਲਖ ਓਥੇ ਆਸਨਾ ਗੁਰ ਚੇਲੇ ਰਹੁਰਾਸਿ । 

ਦਖ ਲਖ ਦੇਵੀ ਦੇਵਤੇ ਦਾਨੋ ਲਖ ਨਿਵਾਸ । 

ਲਖ ਪੀਰ ਪੈਕੈਬਰ ਅਉਲੀਏ ਲਖ ਕਾਜੀ ਮੁਲਾਂ ਸੇਖ । 

ਕਿਸੇ ਸਾਂਤ ਨ ਆਈਆ ਬਿਨੁ ਸਤਿਗੁਰ ਕੇ ਉਪਦੇਸ । 

ਸਾਧਿਕ ਸਿਧ ਅਗਨਤ ਹੈ ਕੇਤੇ ਲਖ ਅਪਾਰ । 

ਏਤੜਿਆ ਅਪਵਿਤ੍ਰ ਹੈ ਬਿਨੁ ਸਤਿਗੁਰ ਕੇ ਸਬਦ ਬੀਚਾਰ । 

ਸਿਰਿ ਨਾਥਾ ਕੇ ਏਕ ਨਾਥ ਸਤਿਨਾਮ ਕਰਤਾਰੁ । 

ਨਾਨਕ ਤਾਕੀ ਕੀਮਤਿ ਨ ਪਵੇ ਬੇਅੰਤ ਬੇਸੁਮਾਰੁ । ੨੯ ॥। 

9ਲੁਖ ਲਖ ਧਰਤਿ ਅਕਾਸ ਹੈਨ ਪੁਰੀਆ ਲਖ ਅਨੰਤ । 

ਲਖ ਲਖ ਨਿਤ ਅਉਤਾਰ ਧਰਿ ਕਰਦੇ ਚਰਿਤ! ਬਿਅੰਤ । 

ਲਖ ਲਖ ਕੂਰਮਿ ਮਛਿ ਕਛਿ ਲਖ ਲਖ ਭਏ ਬੇਰਾਹਿ । 

ਲਖ ਲਖ ਓਥੇ ਨਰ ਸਿੰਘ ਬਾਵਨ ਲਖ ਅਥਾਹਿ ।? 

ਲਖ ਲਖ ਓਥੇ ਪਰਸਰਾਮ ਕਰਦੇ ਨਿਤ ਅਹੈਕਾਰ । 

ਇਕੀ ਬੇਰ ਕਰੋਧ ਕਰ ਖਤ੍ਰੀ ਕਰੇ ਸੈਘਾਰ । 

ਰਾਮ ਕ੍ਰਿਸਨ ਅਗਨੰਤ ਹੈ ਬੌਧਿ ਕਲੰਕੀ ਲਖਿ । 

ਆਵਨਿ ਜਾਵਨਿ ਹੁਕਮ ਵਿਚਿ ਕਰਤੇ ਅਖ ਫਰਕਿ । 

ਕੇਤੜਿਆ ਅਵਤਾਰ ਲਖਿ ਬੀਤੇ ਅੰਤੁ ਨ ਪਾਰੁ । 


1. ਇਹ ਬਾਣੀ ਵਖਰੋ ਰ੍ਰਪ ਵਿਚ ਵੀ ਕਈ ਥਾਵਾਂ ਤੇ ਮਿਲਦੀ ਹੈ ਅਤੇ ਪੁਰ/ਤਨ ਹੱਥ ਲਿਖਤ ਆ ਦਿ 
ਗ੍ਰੰਥ ਦੀਆਂ ਬੀੜਾਂ ਵਿਚ ਫੁਟਕਲ ਬਾਟ]ਮ' ਹਠਾਂ ਦਰਜ ਹੈ । 

2 ਸਿ. ਰ. ਲ. 3 ਵਿਚ ਪਾਠਾਂਤ੍ਰ “ਲਖ ਰਾਹ) ਲਖ ਵੇਸ” ਮਿਲਦਾ ਹੈ । ਪੱਤਰ 35/ਉ 

3. ਪ੍ਰਚਾਨ ਬੀੜਾਂ ਪੁਸਤਕ ਵਿਚ ਦਰਜ ਇਸ ਬਾਣੀ ਨਾਲ“ ਏਥੋ ਅਗਲੀਆਂ ਤੁਕਾਂ ਵਿਚ ਫਰਕ ਹੈ । 
ਪੰਠਾ 356 

4. ਏਥੇ ਕਈ ਲਿਖਤਾਂ ਵਿਚ ਪਾਠ “ਚਲਤ” ਜਾਂ “ਚਲਿਤ੍ਰੰ ਵੀ ਮਿਲਦਾ ਹੈ, ਭਵ ਇਕੋ ਹੀ ਹੈ । 

5. _ਸਿ. ਰ. ਲ. 2, 3, 8, 9, 10 ਲਿਥੋ ਸ. ਸ. ਅ. ਵਿਚ ਇਹ ਅਗਲੀਆਂ ਦੌ ਤੁਕਾਂ ਨਹੀ” ਹਨ । 

ਮਲ ਵਿਚ ਲਿਖਾਣੀ ਨੌ ਵਾਧਾ ਕ)ਤਾ ਲਗਦ' ਹੈ। 


ਮੱਕੇ ਮਦੀਲੋਂ ਦ। ਗੋਸ਼ਟਿ 


ਕੋਤੀਆ ਹੋਈਆਂ ਉਮਤੀ ਕਛੁ ਅੰਤੁ ਨਾ ਪਾਰਾਵਾਰੁ । 
ਲਖ ਪੀਰ ਪੈਕੈਬਰਿ ਅਉਲੀਏ ਗਉਸਿ ਕੁਤਮ ਲਖ ਪੀਰੁ 1 
ਤਰਸਨਿ ਖਰੇ ਦੀਦਾਰ ਨੌ ਡਿਸਨਿ ਖਰੇ ਜਹੀਰ । 

ਨਾਨਕ ਸਚਾ ਪਾਤਿਸਾਹ ਸਿਰਿ ਸਾਹਾ ਪਾਤਸਾਹੁ । 
ਕਾਇਮੁ ਦਾਇਮ ਕੁਦਰਤੀ ਕਾਦਰੁ ਬੇ ਪਰਵਾਹੁ । ੩੦ 1) 
ਬ੍ਰਹਮੇ ਆਇਨ ਆਖਦੇ ਬੇਦ ਪੜਨ ਮੁਖ ਚਾਰਿ । 

ਬਿਸਨ ਕਿਸਨ ਕਈ ਬਪੁੜੇ ਹੁਕਮੀ ਧਰਹਿ ਅਉਤਾਰ । 
ਸਿਵ ਪੁਕਾਰਨਿ ਦਰਿ ਖੜੇ ਦੇਵੀ ਦੇਵ ਅਸੈਖ । 

ਅਪੁਠੇ ਹੋਵਹਿ ਝੂਰ ਮਰਹਿ ਸਚੁ ਸਦਾ ਬਖਸੈਦ ॥ ੩੧ ॥ 
ਚਾਰ ਕਤੇਬਾਂ ਸੋਧੀਆਂ ਸੋਧੇ ਚਾਰੇ ਬੇਦ । 

ਸੋਧੀ ਨਉ ਖੰਡ ਪ੍ਰਿਥਮੀ ਬਹੁ ਬਿਧ ਹੋਏ ਭੇਦ । 

ਸਾਹਿਬ ਇਕੋ ਰਹਿ ਦੁਇ ਹਿੰਦੂ ਮੁਸਲਮਾਨ । 

ਦਾਵੇ ਉਤੇ ਲੜ ਮਰਹਿ ਰਹਿਆ ਖੁਦਾਇ ਅਮਾਨ । 
ਨਾਨਕ ਦਾਵਾ ਛਡਿਆ ਜਗ ਵਿਚ ਵਰਤੇ ਖੈਰਿ । 

ਨਾ ਕਾਹੂ ਸਿਉ ਢੌਸਤੀ ਨਾ ਕਾਹੂ ਸਿਉ ਵੈਰਿ ॥ ੩੨ ॥ 
ਨਾਨਕ ਆਖੇ ਰੁਕਨਦੀ ਸਚੇ ਸੁਣਹੁ ਜਵਾਬ । 

ਸਾਹਿਬ ਕਾ ਫੁਰਮਾਇਆ ਲਿਖਿਆ ਵਿਚਿ ਕਿਤਾਬ । 
ਦੁਨੀਆ ਦੋਜਕਿ ਜੋ ਸੜਨਿ ਸੇ ਕਿਉ ਕਰ ਕਲਮੇ ਪਾਕ । 
ਮਕਰ ਤ੍ਰੀਹੈ ਰੋਜੜੇ ਪੰਜ ਨਿਮਾਜ ਤਲਾਕਿ । 

ਲੁਕਮਾ ਖਾਹਿ ਹਰਾਮ ਦਾ ਸਿਰ ਤੇ ਚੜਨਿ ਅਜਾਬਿ । 
ਜੋ ਰਾਹਿ ਸੈਤਾਂਣੀ ਗੁਮ ਥੀਏ ਸੇ ਕਿਉ ਕਰਿ ਕਰਨਿ ਨਿਮਾਜਿ । 
ਆਤਸ ਦੌਜਕ ਹਾਵੀਐ ਪਇਆ ਤਿਨਾ ਨਸੀਬ । 

ਭਿਸਤ ਹਲਾਲੀ ਖਾਵਣਾ ਕੀਤਾ ਜਿਨਾ ਪਲੀਤ । 
ਮੁਸਲਮਾਨ ਮੁਸਲਮੀ ਜੇ ਜੁੜੇ ਵਿਚਿ ਮਰੇਨਿ । 

ਕਾਇਮੁ ਹੋਏ ਕਿਆਮਤੀ ਫੋਰਿ ਨ ਜਨਮੁ ਧਰੋਨਿ । 


ਸ. ਸ. ਅ ਵਿਚ ਇਸ ਤੋ“ ਅੱਗੋ 42. ਸਤਰਾਂ ਪਾਠ ਨਹੀਂ ਹੈ । ਉਸ ਵਿਚ ਅੱਗ “ਦੌਜਕ ਆਤਮ 
ਘਤੀਅਨਿ ਤੌਬਹ ਕਰਨਿ ਨਪਾਕ” ਪਾਠ ਸ਼ੁਰ੍‌ ਹੁੰਦ ਹੈ । ਪੱਤਰਾ (357/ਅ) 

ਹਿ. ਚ. ਲ. 2, 3, 10 ਅਤੇ ਭਾ. ਵਿ 1 ਵਿਚ ਪਾਠਾਂਤ “ਰਖਨ ਤੀਹੇ ਰਜੜੇ ਪੰਜੇ ਵਕਤ ਤਲਾਕ” 
ਵੀ ਮਿਲਦਾ ਹੈ । ਕ੍ਰਮਵਾਰ ਪੱਤਰਾ (37/ਅ), (149/9), (26/6) 

ਜਿ. ਰ. ਲ. 2, 3, 10 ਵਿਚ ਏਥੇ ਪਾਠਾਂਤ੍--'ਰਾਹਿ ਸ਼ੈਤਾਨੀ ਗੁਮ ਭਏ ਸੋ ਕਿਉ ਕਰਨ ਰਿਵਾਜ” 
ਹੈ। (ਉਹ) 

ਇਸ ਤੌ ਪਹਿਲਾਂ ਸਿ. ਰ. ਲ. 3 ਵਿਚ ਇਹ ਦੋ ਤੁਕਾਂ ਵੀ ਮਿਲਦੀਆਂ ਹਨ : 

ਰਕਨਲ ਆਖੋ ਨਾਨਕਾ ਲਿਖਿਆ ਵਿਚਿ ਕੁਰਾਨ । 

ਜਿਨਾਂ ਕਲਮਾ ਆਬਿਆ ਸੌ ਹੋਏ ਮ਼ੁਸਲੁਮਾਨੁ । ਪੱਤਰਾ (149/ਉ-ਅ) 


ਮ੍ਰਲ-ਪਾਠ 


ਨਾਨਕ ਆਖੋ ਰੁਕਨਦੀ ਕਲਮਾ ਸਚੁ ਪਛਾਨ । 
ਇਕੋ ਰੂਹੁ ਅਮਾਨਤੀ ਸਾਬਤ ਰਖੇ ਈਮਾਨ ॥ ੩੩ ॥ 
ਮੁਜਲਮਾਨ ਖੁਦਾਇ ਦੇ ਹਿੰਦੂ ਆਖਨਿ ਰਾਮੁ । 
ਦਹਾ ਦਾਵਾ ਪਕੜਿਆ ਗਾਲਬ ਭਇਆ ਸੈਤਾਨਿ । 
ਹਿੰਦੂ ਮੂਰਤਿ ਨਿਰਮਲੀ ਮੁਸਲਮਾਨੀ ਪਾਕ । 
ਅਮਲਾ ਉਤੇ ਨਿਬੜੇ ਸਹੇ ਨਿਮਾਣੀ ਖਕਿ । 
ਅਰਬਾ ਨਾਸਰ ਮੇਲਿ ਕੇ ਜੁਸੇ ਰਚੇ ਖੁਦਾਇ । 
ਆਖੋ ਸਾਜ ਨਿਵਾਜਦਾ ਆਪੇ ਕਰੇ ਫਨਾਹਿ । 
ਕਾਇਮੁ ਦਾਇਮ ਕੁਦਰਤੀ ਸਚਾ ਬੇ-ਪਰਵਾਹੁ । 
ਨਾਨਕ ਸਾਹਿਬੁ ਇਕੁ ਹੈ ਹੌਰ ਸੈਤਾਨੀ ਰਾਹੁ । 
ਸਵਾ ਲਾਖ ਪੈਕੋਬਰਾ ਆਏ ਦੁਨੀਆ ਮਾਹਿ । 
ਆਪੋ ਆਪਨੀ ਨਉਬਤੀ ਸਭੋ ਚਲਾਏ ਰਾਹੁ । 
ਐਥੇ ਉਥੇ ਏਕੁ ਹੈ ਦੂਜਾ ਨਾਹੀ ਕੋਇ । 
ਦੂਜਾ ਆਪੁ ਜਣਾਇਕੌ ਗਏ ਸਭੇ ਹੀ ਰੋਇ । 
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ । 
ਜਿਥੇ ਨੀਚ ਸਮਾਲੀਅਨਿ ਉਥੇ ਨਦਰਿ ਤੇਰੀ ਬਖਸੀਸ । 
ਬਾਦ ਪੀਰ ਆਬੀ ਪਿਦਰ ਖਾਕ ਸਿ ਮਾਦਰ ਜਾਨਿ । 
ਦਾਈ ਦਾਇਆ ਰੋਜ ਸਬਿ ਖੋਲੇ ਸਗਲ ਜਹਾਨ । 
ਨੇਕੀ ਬਦੀ ਵਖਾਣੀਐ ਮਲਕਲ ਮਉਟਿ ਹਜੂਰਿ । 
ਅਮਲੀ ਆਪੋ ਆਪਣੀ ਕੇ ਨੇੜੇ ਕੇ ਦੂਰਿ । 
ਜਿਨਾ ਹਕ ਪਛਾਣਿਆ ਸੇ ਚਲੇ ਮਸਕਤ ਘਾਲਿ । 
ਨਾਨਕ ਤੇ ਮੁਹੁ ਸੁਰਖੁ ਰੋਇ ਹੋਰ ਚੌਦੀ ਲੰਘੀ ਨਾਲਿ ॥ ੩੪ ॥ 
ਸੁਆਲ ਰੁਕਨਦੀਨ ਸੂਰਾ । 
ਆਥੇ ਰੁਕਨੁਲ ਨਾਨਕਾ ਕਹੈ ਰਸੂਲੂ ਖੁਦਾਇ । 
ਜੋਈ ਕਰੇ ਬੁਰਿਆਈਆ ਸੋਈ ਲਹੈ ਸਜਾਇ । 
ਨਾ ਮਾਈ ਨਾ ਬਾਪੜੋ ਨਾ ਭਾਈ ਨ ਬੀਰ । 
ਜੋ ਬਦ ਅਮਲ ਕਮਾਵਦੇ ਤਿਨਾ ਗਲੀ ਜੈਜੀਰ । 
ਤਿਨਾਹ ਉਪਰ ਮੁਸਤਫਾ ਭਰਿਹੀ ਨਾਹਿ ਸਫਾਤਿ । 
ਦੋਜਕ ਆਤਸ ਘਤੀਅਨਿ ਤੋਬਹ ਕਰਨਿ ਨ-ਪਾਕ । 
ਤੋਬ ਪੁਕਾਰੇ' ਲਖਵਾਰ ਪਵੇ ਨ ਕਾਈ ਕਬੂਲ ! 
ਮਿਲਨ ਸਜਾਈ ਰੂਹੁ ਨੌ ਪੁਛੀਐ ਭੁਲ ਅਭੁਲਿ । 


ਸਿ. ਰ. ਲ, 8 ਵਿਚ ਏਥੇ ਪਾਠਾਂਤ੍‌ “ਤੋਝਹ ਕਰਨਿ ਲਖ ਵਾਰ”--ਪੱਤਰ' (90/6) 


70 ਮੱਕੋ ਮਦੀਨੇ ਦੀ ਗੋਸ਼ਟਿ 


ਜਵਾਬ ਨਾਨਕ ਸਾਹ ਸੂਰਾ । 
ਨਾਨਕ ਆਖੇ ਰੁਕਨਦੀ ਇਕੇ ਪਾਕ ਤੁਦਾਇ । 
ਆਪੇ ਬੁਰਾ ਕਰਾਇਦਾ ਆਪੇ ਭਲਾ ਕਰਾਇ । 
ਆਪੇ ਬਖਸ ਮਿਲਾਇਦਾ ਆਪੇ ਦੇਇ ਸਜਾਇ । 
ਇਕੋ ਇਕ ਵਰਤਦਾ ਹੋਰੁ ਕਿਸਨੇ ਪੁਛਾ ਜਾਇ । 
ਹੁਕਮ ਪਛਾਣੈ ਖਸਮ ਕਾ ਆਇਆ ਸੋ ਪਰਵਾਨੁ । 
ਨਾਨਕ ਤਾਕੋ ਤਾਕ ਹੈ ਇਕੋ ਰੂਹੁ ਅਮਾਨ । 
ਬੇੜੀ ਜਿਉ ਦਰੀਆਉ ਦੀ ਰਹਣਿ ਮੁਹਾਵੇ ਤੀਰ । 
ਬਨਿ ਪੰਡ ਜਗਾਤਿ ਕੀ ਬਹੁਤੁ ਮੁਰੀਦ ਬੇਪੀਰ । 
ਪੁਛਨ ਖੋਲ ਜਗਾਤੀਏ ਮੰਗਨਿ ਮਾਲ ਜਗਾਤਿ । 
ਦੇਣੀ ਆਈ ਤਿਨਾ ਕੁ ਜਿਨਾ ਕਮਾਏ ਪਾਪ । 
ਬੈਨਨਿ ਪੁਲ ਦਰੀਆਵ ਤੇ ਪਾਤਸਾਹਾ ਪਾਤਸਾਹ । 
ਲੰਘੇ ਅਗਣਤੀ ਮੇਦਨੀ ਪੁਛ ਨ ਸਕੇ ਕਾਹ । 
ਲੈਘੇ? ਸਥਾਈ ਉਮਤੀ ਲੰਘੇ ਅਸੈਖਾ ਪੂਰਿ । 
ਅਮਲੀ? ਆਪੋ ਆਪਣੀ ਕੇ ਨੇੜੇ ਕੇ ਦੂਰਿ । 
ਜਿਨੀ ਨਾਮੁ ਧਿਆਇਆ ਸੇ ਜਗ ਵਿਚ ਪਾਤਿਸਾਹਿ । 
ਅਮਲੀ ਆਪੋ ਆਪਣੀ ਨਾਨਕ ਲੇਖੋ ਮਿਲੋ ਸਜਾਇ । 
ਕਟਿਕਿ" ਗਏ ਘਰ ਆਪਣੇ ਪਤਿਸਾਹੁ ਗਇਆ ਦਰਬਾਰ । 
ਚੋਰ ਮਿਲੇ ਵਿਚ ਬੰਦੀਏ ਰਯਤਿ ਗਈ ਘਰ ਬਾਰਿ । 


0 

1. ਮ੍ਰਲ ਵਿਚ ਪਾਠ 'ਪੀਰ” ਸੀ ਜੰ ਸ਼ੁਧ ਪਾਠ ਸਿ. ਰੋ“ 2 ਅਤੇ ਸ. ਸ. ਅ. ਵਿਚ“ ਲਿਆ ਹੈ । 
ਕ੍ਰਮਵਾਰ ਪੱਤਰਾ (40/ਉ), (357/ਅ) 

2. ਜਿ. ਰ, ਲ. 2 ਵਿਚ ਇਥੋਂ ਪਾਠਾਂਤ੍ਰ 'ਲੰਘੇ ਸਬਾਈ। ਉਮਤ ਕਈ ਅਜੈਖਾ ਪ੍ਰ” ਹੈ । ਪੱਤਰਾਂ 
(40/ਅ) ਜਿ. ਰ- ਲ. 3, 10 ਵਿਚ ਏਥੇ ਪਾਠਾਂਤ੍‌ “ਲੰਘੇ ਸਬਾਈ ਉਮਤੀ ਲਖ ਅਸੌਖਾ ਪ੍ਰ” 
ਹੈ । ਪੁੱਤਰਾ (150/6), (28/6), ਜਿ. ਰ. ਲ. ਵਿਚ ਏਥੋਂ ਪਾਠਾਂਤੁ '“ਲੰਘਹਿ ਸਬਾਈਆਂ ਉਮਤੀ 
ਲਖ ਅਸੰਖਾ ਪੂਰ”? ਹੈ । ਪੱਤਰ' (90/ਅ), ਸ ਸ. ਅ. ਵਿਚ ਏਥੇ ਪਾਠਾਂਤ੍ਰ “ਲੂੰਘਨਿ ਸਵ/ਈਆ 
ਉਮਤੀ ਕਈ) ਅਸੰਖਾ ਪ੍ਰ”” ਹੈ । ਪੱਤਰਾ (358/6) ਸਿ. ਰ ਲ. 9 ਵਿਚ ਏਥੋਂ ਪਾਠਾਂਤ੍‌ “ਲੰਘੇ 
ਬਹੁਤੀ ਉਮਤੀ ਲਖਿ ਅਸੌਖਾ ਪੂਰ ਹੈ । ਪੱਤਰ (11416) 

3. ਸਿ. ਰ. ਲ. 2, 3, 10 ਤੋਂ ਸ. ਸ. ਅ. ਵਿੱਚ ਏਥੇ ਸ਼ਬਦ “ਕਰਮੀ” ਹੈ। ਪ੍ਰੀਤ ਬਾਕੀਆਂ ਵਿਚ ਮਲ 
ਵਾਲਾ ਪਾਠ ਹ। ਹੈ। ਗੁਰਬਾਣ। ਵਿਚ ਸ਼ਏਦ “ਕਰਮੀ” ਵਰਤਿਆ ਹੈ, ਪੱਤਰਾ (40/ਅ), 
(1506), (28/6), (358/6) 

4. ਜਿ. ਰ. ਲ. 8, ਅਤੇ ਲਿਥੋਂ ਵਿਚ ਇਸ ਤੌ ਅਗਲਾ ?5 ਲਾਈਨਾਂ ਦਾ ਪਾਠ ਮਿਲਦਾ ਹੈ । ਬਾਕੀ 
ਲਿਖਤ ਵਿਚ ਇਹ ਪਾਠ ਨਹੀਂ ਹੈ । ਉਨ੍ਹਾਂ ਵਿਚ ਅੱਗੋ” “ਪੜੇ ਪੁਰਾਨ ਕੁਰਾਨ ਬਹੁ ਭੇਂ ਦ ਪਾਵੇ ਕੁ” 
ਪਾਠ ਮਿਲਦਾ ਹੈ । ਦੇਖੋ ਸਿ: ਰ. ਲ. 2, 3, 5, 10 ਤੋਂ ਸ. ਸ. ਅ. ਅਤੇ ਕ੍ਰਮਵਾਰ ਪੱਤਰਾਂ 

(690/ਅ), ((14/6), 40/%), (150/), (58/€), (35816) 


ਇਤ 


3, 


ਮ੍ਰਲ=ਪਾਠ 71 


ਬਾਜਾਰੀ ਬਾਜਾਰ ਵਿਚਿ ਉਨਾਂ ਲਾਏ ਆਇ ਬਾਜਾਰਿ । 
ਵੇਚਨ ਸੌਦਾ ਭਲੀ ਭਾਂਤੀ ਹੋਕਾ ਦੇਨ ਪੁਕਾਰ । 

ਕਰਨਿ ਕਿਸਬ ਕਸਬਾਤੀਏ ਕਿਸੇ ਖਾਨੀ ਜਾਇ । 

ਨਚਨਿ ਭੈਡ ਅਤਾਈਆਂ ਤਾਇਫੇ ਸਾਂਗ ਬਣਾਇ । 

ਵਾਚਨ ਪੰਡਤਿ ਪੋਥੀਆਂ ਗੀਤਾ ਭਗਵਤ ਗਾਇ । 

ਮੁਲਾਂ ਪੜਨਿ ਰਿਸਾਲੜੇ ਕਰਨਿ ਸਰੋਦਹੁ ਹਾਇ । 

ਆਖੋ ਆਪਣੀ ਕਾਰਿ ਬਾਰਿ ਲਗੀ ਸਭਾ ਜਾਇ । 

ਪੂਰੇ ਗੁਰਮੁਖਿ ਉਜਲੌ ਲਾਇ ਚਰਨੀ ਘਤੀ ਲੈਘਾਇ । 
ਸੁਣਹੁ ਨਿਸਾਨੀ ਪੁਰਸਲਾਤਿ ਵਾਲਹੁ ਨਿਕੀ ਕਹਾਇ । 
ਖੰਡੇ ਕੋਲੋ ਤ੍ਰਿਖੜੀ ਅਗ ਲੋਰੇ ਜਿਉ ਤਪਤਾਇ । 

ਤਲੋਂ ਵਹੇ ਨਦੀ ਪੂੰ ਰਤ ਦੀ ਉਬਲੋਂ ਤੇ ਗਰੜਾਇਿ । 
ਸਰਪਾਂ ਅਠੂਹਿ ਵਿਚ ਫਿਰਹਿ ਜੌ ਕਟਿ ਕਟਿ ਪਾਪੀਆ ਖਾਹਿ । 
ਪੀਰ ਖੜੇ ਲਈ ਬੇੜੀਆਂ ਸਦਿ ਲੈਨਿ ਮੁਰੀਦਿ ਬੈਠ/ਇ । 
ਚੋਰਿ ਉਚਕੇ ਲਾਲਚੀ ਹਰਾਮ ਖੋਰਿ ਬਰਚਾਹਿ । 

ਠੁਗਿ ਬਟਿਪਾਰੇ ਰਾਹਿਜਨ ਲਾਇਤਬਾਰੀ ਖਾਇ । 
ਬੇ-ਉਸਤਾਦਿ ਬੇ-ਮੁਰਸ਼ੁਦਾ ਇਨਾਂ ਮਿਲਦੀ ਬਹੁਤ ਸਜਾਇ । 
ਲੂਣ ਹਰ'ਮੀ ਅਕਿਰਤਘਣ ਤਾਉ ਲਗੇ ਕਰਨਿ ਕਹਾਇ । 
ਕੁਟਣੀਆ ਅਤੇ ਲੋਲੀਆ ਇਨਾਂ ਰੂਹਾਂ ਵਡੀ ਸਜਾਇ । 
ਕਰਿਕੇ ਜੋਰਿ ਗਰੀਬ ਪਰਿ ਮਾਇਆ ਲੈਨ ਛਿਨਾਇ । 

ਰਖ ਪਰਾਈ ਅਮਾਨਤੀ ਜਦਿ ਮੰਗੇ ਮੁਕਰਿ ਪਾਹਿ । 

ਖਜਿ ਲੈਨ ਪਰਾਈ ਜਿਮੀ ਨੁ ਦੇ ਵਢੀ ਸਚੁ ਕਹਾਇ । 
“ਕਰਿਕੇ ਜੌਰ ਜਤੀਮ ਪਰ ਲੈਦੇ ਮਾਲ ਦਬਾਇ । 

ਹਕ ਪਰਾਇਆ ਖਾਇ ਕੇ ਝੂਠੀ ਦੇਨ ਉਗਾਇ । 

ਇਨਾ ਕਉਮਾ ਜਾਮਨ ਕੌ ਨਹੀਂ? ਤਾਰਿ ਉਤੇ ਦੇਨਿ ਚੜਾਇ । 
ਕਟਿ ਉਤਾਰੇ ਪੁਰਸਲਾਤਿ ਬਹੁ ਕੂਕੇ ਕਰਹਿ ਕਹਾਇ । 
ਕਟਿ ਕੇ ਫੇਰਿ ਸਵਾਰੀਅਨਿ ਰਾਹਿਵਤ ਉਤੇ ਹੀ ਪਾਇ । 
ਕੇਤੇ ਹੀ ਅਸੈਖ ਜੁਗ ਵਿਚ ਭਉਜਲ ਲਹਿਨ ਸਜਾਇ । 
ਬੀਤੇ ਅਮੈਖ ਚਉਕੜੀ ਫਿਰਿ ਸੁਟੀਅਨਿ ਧਰਤੀ ਖਾਇ । 


ਏਥੇ ਪਾਠ ਸਿ. ਰ. ਲ. 8, 9 ਵਿਚੰ“ ਲਿਆ ਹੈ । ਪੱਤਰਾਂ (90/ਅ), (114/ਅ%) 

ਇਹ ਦੇ ਤੁਕਾਂ ਸਿ. ੦. ਲ. 8, 9 ਤੇ ਲਿਥੋ ਵਿਚ ਨੇਹੀ“ ਹਨ । ਇਥ ਪਾਠ “ਕਰਿ ਕੇ ਲੇਖਾ 
ਕ੍ਰੜੜ ਦਾ ਲੈਦੇ ਦਰਬ ਭੁਲਾਇ, ਇਨਾ ਕਉਮ' ਜਾਮਨ ਕੌ...... ” ਕ੍ਰਮਵਾਰ _ਪੱਤਰਾ _(91/6), 
(114/%), (144 

ਸਿ. ਰ. ਲ. 9 ਵਿਚ ਏਥੇ ਪਾਠਾਂਤ--''ਭਾਫਿ ਉਠਾ ਦੇਨਿ ਚੜਾ ਇੰ” ਹੈ । ਪੱਤਰਾ (114/ਅ) 


185 06975/ 737੧ । ॥0.7811876761/0.0) 


ਮੱਕੇ ਮਦੀਨੇ ਦੀ ਗੌਰਟਿ 
ਲਖ ਚਉਰਾਸੀਹ ਜੋਨਿ ਵਿਚਿ ਫਿਰਿ ਭੈਭਲ ਭੁਸੇ ਖਾਇ । 
ਜੂਨ ਗਉ ਦੀ ਭੋਗ ਕੇ ਫਿਰਿ ਆਦਮ ਦੇਹੀ ਪਾਇ ॥ ੩੮ 11 
ਮਾਨਸ ਦੇਹੀ ਪਾਇਕੇ ਫਿਰਿ ਸਾਹਿਬੁ ਕਰੇ ਨਾ ਯਾਦਿ । 

ਮਨ! ਵਿਚ ਭੋ ਨਹ ਚੇਤਈ ਧ੍ਰਿਗ ਜੀਵਣੁ ਤਿਸੁ ਸਯਾਦ । 
ਲੁਕਮੇ ਹਕ ਹਲਾਲ ਬਿਨ ਹੋਰੁ ਸਗਲੀ ਕਰੇ ਤਿਆਗਿ । 
ਪੜ ਸਬਦ ਕਰਨੀ ਕਰੇ ਤਾਂ ਜਾਂਗਨ ਤਿਸਦੇ ਭਾਗ । 

ਚੜੇ ਰੈਗ ਮਜੀਠ ਦਾ ਜਾਂ ਲਗੇ ਸਤਿਗੁਰ ਲਾਗ । 

ਅਦਿਰਿ ਕਪਟੀ ਭਾਉ ਮੁਖ ਨਿਉਦਾ ਜਿਵੇ ਕਮਾਨ । 

“ਜੋ ਢੋਈ ਦਰਗਾਹ ਨਾ ਲਹਨਿ ਬੇਮੁਖ ਬੇਈਮਾਨ । 

ਤੋਪਚੀ ਨਿਵੈ ਬੈਦੂਕ ਲੈ ਲੈਦਾ ਮਿਰਗੇ ਮਾਰਿ । 

ਕਢਿਕੇ ਘੁੰਡ ਹਰਮੜੀ ਨਿਵਿ ਬੇਮੁਖ ਕਰਨਿ ਸੈਘਾਰਿ । 
ਅੰਦਰਿ ਹੋਵਸੁ ਸਚੁ ਜੇ ਭਾਵੇ ਨਿਵੇ' ਕਿ ਨਾਹਿ । 

ਓਇ ਦਰਗਹ ਅੰਦਰਿ ਸੁਰਖਰੂ ਅੰਮ੍ਰਿਤ ਫਲ ਚੁਣ ਖਾਹਿ 1 
ਕੋ ਵਿਰਲਾ ਮਾਰਗਿ ਸਚ ਦੇ ਕੋਈ ਮਧੀ ਹੋਇ 1 

ਸੈਈ ਹਜਾਰੀ ਨਾ ਲਹਾ ਲਖੀ ਨ ਪਾਈਐ ਸੋਇ । 

ਜਿਉ ਪਾਰਸਿ ਅੰਦਰਿ ਪਥਰਾਂ ਜਿਉਂ ਪਾਰਜਾਤਿ ਬਨਿ ਮਾਹਿ । 
ਜਿਉ ਗਊਆਂ ਅੰਦਰਿ ਕਾਮਧੇਨ ਤਿਉ ਸਾਧੂ ਮਨੂਖਾ ਮਾਹਿ । 
ਕੋਈ ਲਖ ਨ ਹੈਘਈ ਸਾਧੁ ਚਲਿਤਿ ਅਪਾਰੁ । 

ਜੋਈ ਸਿਆਣੇ ਇਕ ਕੌ ਤੋ ਉਹੁ ਭੀ ਸਾਧੁ ਬਿਚਾਰ । 

ਨਾਤਰ ਸਭਾ ਦਗਾਬਾਜ ਬੈਠੇ ਜਾਲੁ ਵਿਛਾਇ । 

ਮਾਇਆ ਮ਼ੂਲਹੁ ਵਿਛਾਇ ਕੇ ਫਿਰਿ ਮਾਇਆ ਲੋਨਿ ਫਹਾਇ । 
ਸਭ ਬੈਠੇ ਜਾਲ ਵਿਛਾਇਕੇ ਕੌ ਫਾਸੇ ਏਥੇ ਆਇ । 

ਇਕ ਮੁਰਗ ਅਵੇਰੇ ਆਵਦੇ ਲੈ ਜਾਦੇ ਜਾਲ ਉਡਾਇ । 

ਬਚ ਕਚਿ ਅਪਣੇ ਵਾਸਤੇ ਸਿਰ ਲੈਦੇ ਪਾਪ ਅਫਾਰਿ । 

ਬਜਰਿ ਪਾਪ ਨ ਉਤਰਨਿ ਰਸਾਤਲਿ ਖੜਨ ਪਤਾਰਿ ॥ ੪੯ 1੧ 
ਕਉਡੀ ਭੁਲਿ ਹਲਾਲ ਦੀਂ ਨਹੀ ਦਮੜਾ ਕੋਇ ਹਰਾਮ । 
ਕਉਡੀ ਅਖੁਟ ਭੰਡਾਰ ਹੈ ਕੋਟ ਦਬ ਨ ਕਿਤਹੂ ਕਾਮ । 

ਜੈਸੀ ਚਿਣਗ ਅੰਗਾਰਿ ਕੀ ਵਣ ਖੰਡ ਸਕਲ ਜਲਾਇ । 
ਰੋਚਨਿ ਸਿਮਰਿਨ ਪ੍ਰਭੂ ਕੇਂ ਕੋਟ ਪਾਪ ਜਲਿ ਜਾਇ । 

ਪਾਪੀ ਬਹੁ ਪਰਕਾਰ ਕੇ ਉਤਮ ਮਧਮ ਜਾਨਿ । 


ਇਸ ਤੋ ਅਗਲੀਆਂ ਚਾਰ ਤੁਕਾਂ ਸਿ. ਰ. ਲ. 8, $ ਤੇ ਲਿਥੋਂ ਵਿਚ ਨਹੀ” ਹਨ । ਕ੍ਰਮਵਾਰ ਪੱਤਰ! 
(916), (115/6), (144) 
ਇਹ ਤੁਕ ਸਿ, ਰ- ਲ. 8, 9 ਅਤੇ ਲਿਥੋਂ ਵਿਚ ਨਹੀ" ਹੈ ! ਕ੍ਰਮਵਾਰ ਪੱਤਰ! (ਉਹੀ) 


ਮ੍ਰਲ-ਪਾਠ 73 


ਹਤਿਆ ਖਟ ਪ੍ਰਕਾਰ ਹੈ ਮਨ ਮਹਿ ਲੇਹੁ ਪਛਾਨਿ । 

ਗਉ ਬ੍ਰਹਮਣ ਮਾਰੀਐ ਗੋਤ੍ਰੀ ਹਤਿ ਕਹਾਇ । 

ਰਿਣਿ ਹਤਿਆ ਕੌਨਿਆ ਹਤਿਆ ਵਿਸਾਸਘਾਤ ਅਧਿਕਾਇ । 
ਕੋਟਿ ਛਿਨਵੇ ਪਾਪ ਸਮਿ ਹਤਿਆ ਏਕ ਕਹਾਇ । 

ਖਟ ਹਤਿਆ ਕੇ ਤੁਲਿ ਹੈ ਗੁਰ ਤੇ ਸਿਖੁ ਫਿਰਿ ਜਾਇ । 
ਵਿਸ਼ਾਸਿਘਾਤ ਇਕ ਕੌਟਿ ਸਮ ਹਤੇ ਮਾਇ ਅਰ ਬਾਪ । 
ਅਉਰ ਹਤਿਆ ਸਭ ਉਤਰੇ ਏਹ ਹਤਿਆ ਨਗੇ' ਜਾਤਿ । 
ਕੋਟਿ ਪਾਪ ਕੇ ਤੁਲਿ ਹੈ ਅਕਿਰਤਘਣੂ ਨਹੁ ਜੋਇ । 

ਮਹਾਂ ਪਾਤਕੀ ਜਾਣੀਐ ਜੋ ਰਵੇ ਪਰਾਈ ਜੋਇ ! 

ਏਸ ਸਭਿ ਪਾਪ ਇਕਤੁ ਕਰਿ ਜੇਤੇ ਵਰਤਨਿ ਲੋਇ । 
ਅਦਿਸਟ ਬੀਚਾਰੇ ਦੇਖ ਕੇ ਸਭਿ ਪਾਪ ਚੜੇ ਸਿਰਿ ਸਇ । 
ਸਾਂਈਆ ਨਿੰਦਕ ਨ ਮਰੇ ਜੀਵੈ ਬਰਸਿ ਅਪਾਰ । 

ਸਭ ਪਾਪੀ ਦਾ ਫੇੜਿਆ ਨਿੰਦਕ ਕੇ ਸਿਰਿ ਭਾਰੁ । 

ਅਸੈਖ ਨਿੰਦਕ ਇਕਤਰ ਕਜ਼ਿ ਪਾਪ ਅਸੈਖ ਕਹਾਇ । 

ਜੋ ਸੁਣੇ ਪਰਾਈ ਨਿੰਦਿਆ ਸਭ ਪਾਪ ਲਗਨ ਤਿਸੁ ਜਾਇ ( 
ਪੜੇ ਕੁਰਾਨ ਪੁਰਾਨ ਬਹੁ ਭੇਦ ਨ ਪਾਵੇ ਕੋਇ । 

ਚਾਰ ਕਤੇਬਾਂ ਬੇਦ ਚਾਰ ਪੜ ਗੁੜ ਚਲ”? ਰੋਇ । 

ਮੁਲਾਂ ਬਾਂਗ ਨਿਮਾਜ਼ ਕਰਿ ਅਹਿਨਿਸਿ ਕਰਹਿ ਪੁਕਾਰੁ 
ਖਲਕਤ ਕੂਕਿ ਸੁਣਾਇਦੇ ਲੁਹਨ ਨ ਅਪਣੀ ਸਾਰਿ ॥ ੪੦ ॥ 
ਪੜਿਆ ਨ ਪਾਵਹੁ ਭੇਦ ਕਹੁ ਬੁਝਿਆ ਸੋਝੀ ਪਾਇ । 
ਜਿਨਿ ਬੁਝਿਆ ਤਿਨ ਸੁਝਿਆ ਸਚਾ ਏਕ ਖੁਦਾਇ । 

ਮੋਟੀ ਪਗੜੀ ਬੈਨਿ ਕੇ ਲੈਮਾ ਸਮਲਾ? ਖੇਲਿ । 

ਲੁਕਮਾ ਖਾਵਨਿ ਰਿਸਵਤੀ ਕਹਨਿ ਦਰੋਗੀ ਬੋਲਿ । 
ਛਡਨਿ ਰਾਹੁ ਕਿਤਾਬ ਦਾ ਪਕੜਨਿ” ਰਾਹ ਸੈਤਾਨ । 
ਦੁਨੀਆ ਦੌਜਕ ਜਲ ਮਰਨਿ ਕਿਆਮਤ ਰੋਹਿ ਹਰਾਮੁ । 
ਲਖ ਚਉਰਾਸੀ ਉਮਤੀ$ ਸਿਰਜੀ ਆਪ ਅਲਾਹਿ 1 


ਇਹ ਅਗਲੀਆਂ ਦੋ ਤੁਕਾਂ ਸਿ. ਰ. ਲ. 8, $ ਅਤੇ ਠਿਥੋ ਵਿਚ ਨਹੀ ਹਨ । ਕ੍ਰ੧ਵਾਰ ਪੁੱਤਰਾ 
(928), (155/%), (145) 

ਸਿ. ਰੇ: ਲ. 2 ਵਿਚ ਏਥੇ ਪਾਠ ਅਸ਼੍ਹਧ ਹੈ । ਪੱਤਰਾ (40/ਅ) 

ਸਿ. ਰ. ਲ. 2, 5 ਵਿਚ ਏਥੋਂ ਸਬਦ “ਛੋਡ” ਹੈ । ਕ੍ਰਮਵਾਰ ਪੱਤਰ! (41/6), (58/ਅ) 

ਸਿ. ਰ. ਲ. 2, 3, 5, 10 ਤੋਂ ਸ. ਸ. ਅ. ਵਿਚ ਏਥੇ ਸ਼ਬਦ “ਪੜਦੇ” ਹੈ । ਕ੍ਰਮਵਾਰ ਪੱਤਰਾਂ 
(4116), (150/%), (58/ਅ), (25/ਅ), (358/ਅ) 

ਸਿ. ਜ਼. ਲ. 10 ਵਿਚ ਏੰਬੇ ਪਾਠਾਂਤ੍ਰ--ਸਿਰਜੀ ਖੁਦ ਕਰਤਾਰ? ਹੈ । ਪੱਤਰ (25/ਅ) 


[ 


੮> 


ਮਕੈ ਮਦੀਨੇ ਦ। ਗੌਸ਼ ਟਿ 


ਗੰਨਾ ਗੂੰਨ ਉਪਾਇ ਕੇ ਕੀਤਉਸ ਫੇਰ ਸਲਾਹਿ । 
ਇਕੋ ਪਾਕ ਖੁਦਾਇ ਹੈ ਸਿਰਿ ਸ਼ਾਹਾ ਪਾਤਿਸ਼ਾਹ । 
ਬਿਨਾ ਵਜੀਰੇ ਰਾਜੁ ਹੈ ਅਗੈਮ ਬਿਅੰਤ ਅਥਾਹ । ( 
ਦੂਜਾ ਕੁਦਰਤਿ ਸਾਜਿ ਕੇ ਕੀਤਾ ਆਦਮ ਰੂਪ । 
ਕਾਨਿ ਹੇਵਾਨਿ ਨ-ਬਾਤ ਤ੍ਰੰ ਸਿਰ ਤੀਨੋ ਕੇ ਭ੍ਰਪੁ । 
ਖਾਸੇ ਬੰਦੇ ਕੁਦਰਤੀ ਸਿਰਜੇ ਖੁਦ ਕਰਤਾਰਿ । 
ਸਿਫਤਿ ਕਰਨਿ ਕਿਤਾਬ ਪੜਿ ਸਭਿ ਉਪਰਿ ਸਿਰਦਾਰਿ । 
ਇਕਦੂ ਆਦਮ ਲਖ ਕਰਿ ਲਖੋ ਲਖ ਅਸੈਖ । 
ਇਕੁ ਜੁਸਾ ਰੂਹੁ ਏਕ ਸੇਤਾਨ ਬਿਅੰਤ । 
ਸਭਨੀ ਰਾਹੀ ਏਕ ਰਬੁ ਕੁਦਰਤਿ ਕਈ ਰਸੂਲਿ । ] 
ਚਾਰ ਕਤੇਬਾ ਕੁਦਰਤੀ ਮੰਨੇ ਪਵੈ ਕਬੂਲਿ । ੪੧ ।। 1 
ਬੈਦੇ ਇਕ ਖੁਦਾਇ ਦੇ ਹਿੰਦੂ ਮੁਸਲਮਾਨ । 
ਦਾਵਾ ਰਾਮ ਵਸੂਲ ਕਰਿ ਲੜਿ ਮਰਦੇ ਬੇਈਮਾਨ ।” 
ਜੋਰਾ ਕੁਫਰ ਹਰਾਮੁ ਹੈ ਕਿਸੇ ਨ ਕਰਹੁ ਰੰ ਜੂਲ । 
ਜੋਤੀ ਦੁਨੀਆ ਬੈਦਗੀ ਦਰਗਹਿ ਪਵੇ ਕਬੂਲ । 
ਖਾਸਾ ਜੁਸਾ ਆਦਮੀ ਚੁਣਿਆ ਸਭਨਾਂ ਮਾਹਿ । 
ਦੋਵੇ ਖਬਰ ਖੁਦਾਇ ਦੀ ਬੇਦ ਕਤੇਬ ਸੁਣਾਇ । 
ਦਾਵਾ ਛਡੋ ਮੋਮਨੋ ਦਰਗਹਿ ਪਵਹੁ ਕਬੂਲ । 
ਚਾਰਿ ਕਤੇਬਾਂ ਸੋਧ ਕੇ ਆਖੇ ਪਾਕ ਰਸੂਲੁ । 
ਇਕੋ ਨੂਰੁ ਖੁਦਾਇ ਹੈ ਇਕੋ ਆਦਮ ਰੂਹੁ । 
ਜਾਨਿ ਬੂਝਿ ਦਾਵਾ ਕਰਹਿ ਪਵਹਿ ਕੁਫਰ ਕੇ ਖੂਹੁ । 
ਇਕੋ ਪਾਕ ਖੁਦਾਇ ਹੈ ਇਕਾ ਤਸਬੀ ਹਾਥਿ । 
ਮਣਕੇ ਹਿਕਸੇ ਰੈਗ ਹੈ ਕੁਫਰ ਦਿਖਾਏ ਲਾਖਿ । 
ਜੀਵਤਿ ਮਾਰਹਿ ਜੀਆਂ ਕਉ ਤਿਹਿ ਪਰ ਛੁਰੀ ਹਰਾਮੁ । 
6(ਰਦਿਆ ਪਾਕਿ ਹਲਾਲੁ ਹੈ ਕੁਠੀ ਰਵਾਂ ਕਲਾਮ । 


ਸ. ਸ. ਅ. ਵਿਚ ਇਹ ਤੁਕ ਨਹੀ” ਹੈ । ਪੁੱਤਰਾ (258/ਅ) 

ਸਿ. ਰ. ਲ. 2 ਵਿਚ ਏਥੇ ਪਾਠਾਂਤ੍ਰ-'ਸਿਰ ਤੀਨ ਰੂਪ” ਹੈ, ਜੰ ਉਪਰੌਕਤ ਤੋਲ ਅਤੇ ਤੁਕਾਂਤ ਅਨੁਸਾਰ 

ਪੂਰਾ ਨਹੀ" ਉਤਰਦਾ । ਪਾਠ ਅਸ਼੍ਧ ਹੈ । ਪੁੱਤਰਾ (41/6) | 
ਸਿ. ਰ: ਲ. 2, 5, ਵਿਚ ਏਥੋਂ ਪਾਠਾਂਤ-ਸਿਫਤ ਕਰਮ ਕਿਤਾਬੜੋ” ਸਭ ਉਪਰ ਸਿਜਦਾਰ । ਹੈ,ਜ 

ਵਧੇਰੇ ਸਰਥਕ ਨਹ)” । ਕਮਵਾਰ ਪੱਤਰਾ (41/ਅ), (59/ਅ) 

ਜਿ. ਰ. ਲ. 2, 3, 5, 10 ਵਿਚ ਸ਼ਬਦ 'ਮਰਦੇ” ਨਹੀ', ਪ੍ਰੰਤੂ _ਸ. ਸ. ਅ. ਤੋ ਬਾਕੀ ਲਿਖਤਾਂ 

ਵਿਚ ਉਪਰੋਕਤ ਪਾਠ ਹ) ਹੈ । ਕ੍ਰਮਵਾਰ ਪੱਤਰਾ (426), (150/ਅ), (60/6), 26/6) । 
(359/6-%) | 
ਜਿ. ਰ. ਲ. 2, 5, ਵਿਚ ਏਥੌ ਜੌ ਮੁਰਦਾ ਆਂਪ ਹਲਾਲੂ--” ਹੈ । ਬਾਕੀ ਲਿਖਤਾਂ ਵਿਚ [ 
ਉਪਰੋਕਤ ਪਾਠ ਹੀ ਹੈ । ਹੱਤਰਾ (42/ਅ), (61/6) 


[ਲੁ=ਪਾਠ 75 


ਜਿਸ ਨੇ ਜੋਰੀ ਮਾਰਸੀ ਸੋ ਭੀ ਮਾਰਨ ਹਾਰਿ । 

ਕਿਆਮਤਿ ਲੋਖਾ ਨਿਭੜੇ ਛਟੇ ਕਿਵੇ ਨਾ ਯਾਰ 

ਇਕਸਿ ਆਦਮ ਬਾਹਰੀ ਸਭੇ ਸਈ ਹਲਾਲੁ । 

ਰਬ ਰਜਾਈ ਜੇ ਮਰਹਿ ਤਿਨ ਪਰ ਛੁਰੀ ਕਲਾਮ । 

ਜਿਤਣੀ ਉਮਤ ਰਬ ਦੀ ਅਰਬਾ ਨਾਸਰ ਮਾਹਿ । 

ਕਾਨਿ ਹੈਵਾਨਿ ਨ-ਤ੍ਰ ਚਉਥਾ! ਇਨਸ ਕਹਾਇ । 

ਸਭਨਾ ਇਕੋ ਰੂਹ ਹੈ ਪੰਚ ਤਨ ਪਾਕ ਖੁਦਾਇ ।” 

ਬਾਝ ਅਲਾਹ ਦੀ ਬੈਦਗੀ ਪਹਰੇ ਖਾਇ ਗੁਨਾਹਿ । 

ਕਾਇਮ ਦਾਇਮੁ ਕੁਦਰਤੀ ਇਕੋ ਪਾਕ ਅਲਾਹਿ । 

ਚਉਪੜਿ ਥਾਜੀ ਖਲਕ ਹੈ ਫਿਰਿ ਫਿਰਿ ਆਵੇ ਜਾਇ ॥ ੪੩੨ ॥ 
ਸੁਆਲ ਰੁਕਨਦੀਨ ਕਾਜੀ ਸੂਰਾਂ । 

ਰੁਕਨੁਲ ਆਖੇ ਨਾਨਕਾ ਸਚੁ ਕਤੇਬ ਕੁਰਾਨੁ । 

ਤ੍ਰੀੰ ਕਤੇਬਾ ਮਨਸੂਖ ਕਰਿ ਚਉਥਾ ਮੰਨ ਫੁਰਕਾਣ । 

ਹੁਕਮੁ ਨ ਚਲੈ ਤ੍ਰਿਹਾਂ ਦਾ ਮਨੇ ਨ ਮੁਸਲਮਾਨ । 

ਏਕੀ ਏਕੀ ਰੋਇ ਰਹੈ ਸਾਬਤ ਰਖ ਈਮਾਨ ॥ ੪੩ ।। 
ਜਵਾਬ ਨਾਨਕ ਸਾਹ ਸੂਰਾ । 

ਨਾਨਕ ਆਖੇ ਰੁਕਨਦੀ ਖੜਕੇ ਦੇਖ ਕਿਤਾਬ । 

ਚਾਰ ਕਤੇਬਾਂ ਚਾਰ ਜੁਗ ਚਹੁ ਮਜਹਬ ਵਿਚਿ ਆਪਿ ।: 

ਚਾਰ ਕਤੇਬਾਂ ਚਹੁ ਜੁਗੀ ਵਰਤਹ ਆਦਿ ਜੁਗਾਦਿ । 

ਤੁੰ ਰਦੀਆ ਤ੍ਰਹਿ ਰੁਕਨਦੀ ਤਿਸ ਤੇਂ ਲਗਹਿ ਅਜਾਂਬ । 

ਮੰਨ ਅਲਹ ਦੇ ਕਉਲ ਨੌ ਮੰਨ ਕਤੇਬਾ ਚਾਰਿ । 

ਅਰਬਾ ਨਾਸਰ ਮੰਨਿ ਤੂੰ ਜੋ ਚਾਰ ਅਲਹ ਦੇ ਯਾਰਿ । 

ਚਾਰੇ ਕਉਲ ਖੁਦਾਇ ਦੇ ਚਾਰੋ ਮਜਹਬ ਏਕ । 

ਚਉਹਾ ਵਿਚਿ ਖੁਦਾਇ ਹੈ ਏਕਾ ਏਕੀ ਵੇਖ । 

ਬ੍ਹਮਨ ਛਤ੍ਰੀ ਸੂਦਰ ਵੈਸ ਚਾਰੋ ਵਰਨ ਪਛਾਨਿ । 

ਆਪੋ ਆਪਣੀ ਨਉਬਤੀ ਚਲੇ ਵਜਾਇ ਨੀਸਾਨ । 

ਚਾਰੇ ਜਾਗੇ ਚਹੁ ਜੁਗੀ ਚਉਹਾਂ ਚਲਾਏ ਰਾਹਿ । 


1. ਜਿ. ਰ. ਲ. 3, 8, 9 ਵਿਚ ਇਥੇ ਸ਼ਬਦ “ਕਮਾਲ” ਵੀ ਮਿਲਦਾ ਹੈ ਜੋ ਢੁਕਵਾਂ ਨਹੀ । ਕ੍ਰਮਵਾਰ 
ਪੱਤਰਾ (15116), (93/6), (116/ਅ) 

2, `ਜਿ. ਰ. ਲ. 2, 5 ਵਿਚ ਏਥੇ ਪਾਠ “--ਚਉਥਾ ਹੈ _ਇਨਸ'ਨ ਕਹਾਇ 1” ਕ੍ਰਮਵਾਰ ਪੰਨਾ 
(4316), (61/ਅ) 

3. ਸਿ ਰ. ਲ. 2, 3, 5 ਵਿਚ ਏਥੋਂ ਪਾਠਾਂਤ ਪੰਚ ਤਨ ਆਪ ਖੁਦਾਇ” ਹੈ। ਕ੍ਰਮਵਾਰ ਪੱਤਰਾਂ 
(43/6), (151/) ਰਤ 


ਮੱਕੇ ਮਦੀਨੇ ਦ। ਗੋਸਟਿ 


ਚਾਰੇ ਵੇਖ ਜਹਾਨ ਵਿਚ ਰਖੁ ਈਮਾਨ ਖੁਦਾਇ । 
ਆੜਾ ਗੋੜੀ ਨਿਤ ਕਰਹਿ ਹਿੰਦੂ ਮੁਸਲਮਾਨ 1: 

ਖ਼ੁਦੀ ਨ ਕਿਸੇ ਮੈਟੀਆ ਕਰਦੇ ਖਿੰਚੋ ਤਾਣਿ ।£ 
ਕਾਦਰ ਕਿਨੇ ਨ ਲਖਿਆ? ਕੁਦਰਤਿ ਗਰਬ ਗੁਮਾਨ । 
ਦਾਵੇ ਉਤੇ ਲੜਿ ਮੁਏ ਪੜਨਿ ਪੁਰਾਨ ਕੁਰਾਨਿ । 
ਕੇਤੇ ਲਖ ਪੈਕੌਬਰਾ ਉਮਤਿ ਲਖ ਅਲੋਇ । 

ਕਲਮਾ ਇਕ ਖੁਦਾਇ ਹੈ ਦੁਈ ਦਰੋਗੁ ਬਗੋਇ । 
ਵਾਹਦਿ ਲਾ-ਸਰੀਕ ਹੈ ਪੰਜ ਤਨ ਪਾਕ ਖੁਦਾਇ । 
ਨਾਹਿ ਨਮੂੰਨਾ ਜਿਸਦਾ ਬੇਚਗੂੰਨ ਕਹਾਇ । 

ਕਿਸੇ ਨਾਲਿ ਨ ਬੋਲਦਾ ਦੂਆ ਹੋਆ ਨ ਹੋਇ । 
ਨਾਨਕ ਆਖੇ ਰੁਕਨਦੀ ਅਲਹ ਯਾਰ ਨ ਕੋਇ । 

ਚਾਰੋ ਯਾਰ ਖੁਦਾਇ ਦੇ ਅਰਬਾ ਨਾਸਰ ਭਾਲਿ । 
ਬਾਦੀ, ਆਬੀ, ਆਤਸੀ ਖਾਕ ਨਿਮਾਣੀ ਨਾਲਿ । 
ਪੰਜਵਾ ਰੂਹੁ ਮਿਲਾਇਕੇ ਹੋਇ ਪੰਜ ਤਨ ਪਾਕਿ 1 

ਚਹੁ ਤੇ ਬਾਹਰਿ ਜੇ ਰਹੇ ਤਿਨਾ ਕਹੋ ਨਪਾਕ । 
ਇਕਨਾ ਮਸਰਕਿ ਥਾਪਿਆ ਇਕਨਾ ਮਨਿਆ ਗਰੂਬੁ । 
ਇਕ ਜਨ੍ਹਬ ਮਨਾਇਦੇ ਰਹੀ ਸਮਾਲਿ ਦਰੂਦੁ । 

ਤ੍ਰਾਏ ਕੁੰਟਾ£ ਭਾਲੀਆ ਤ੍ਰਾਏ ਸੋਧੇ ਭੇਦ । 

ਤਉਰੇਤ ਅੰਜੀਲ ਜੈਬੂਰ ਤ੍ਰੰ ਪੜਿ ਸੁਣਿ ਡਿਠੇ ਬੇਦ ॥ ੪੪ ॥ 
ਰਹਿਆ ਫੁਰਮਾਨ ਕਤੇਤੜੋ ਕਲਿਜੁਗ ਮਹਿ ਪਰਵਾਨ । 
ਮਤਲਬ ਦੋਹਾਂ ਨ ਪਾਇਆ ਹਿੰਦੂ ਮ਼ੁਸਲਮਾਨ । 

ਜਿਸ ਗੁਣ ਦੇਹਿ ਸੁ ਪਾਇਸੀ ਜਿਸ ਕਉ ਭਇਆ ਨਸੀਬੁ । 
ਨਾਨਕ ਕਲਿਜੂਗ ਤਾਰਨੇ ਪਰਗਟ ਭਇਆ ਰਸੀਦ । 


1. ਏਥੇ ਇਨ੍ਹਾਂ ਅਗਲੀਆਂ ਦੋਹਾਂ ਲਇਨਾਂ ਦਾ ਕ੍ਰਮ ਅੱਗੋ ਪਿਛੇ ਹੈ ! ਕਈ। ਲਿਖਤਾਂ ਵਿਚ ਪਾਠ ਉਪ੍ਰੋਕਤ 
ਕ੍ਰਮ ਅਨੁਸਾਰ ਮਿਲਦਾ ਹੈ । ਜਿਵੇ“ ਸਿ. ਰ. ਲ. 8, 9, ਵਿਤ ਪਰ ਸਿ. ਰ. ਲ. 2, 3, 10 ਵਿਚ 
ਤੇ ਸ. ਸ. ਅ. ਵਿਚ ਕ੍ਰਮ ਦੂਜੀ ਲਾਈਨ ਪਹਿਲਾਂ ਹੈ । ਕ੍ਰਮਵਾਰ ਪੱਤਰਾਂ (93/ਅ), (117/6), 
(44/6-9), (151/ਅ), (31/6), (361/ਅ) 

2. `ਸਿ. ਰ. ਲ. 2, 3, 5 ਵਿਚ ਤੋਂ ਸ. ਸ. ਅ. ਵਿਚ ਏਂਥੋ ਪਾਠਾਂਤ੍੍‌ ਕਰਨ ਸੂ ਖਚੋ ਤਾਣ' ਹੈ। 
ਕ੍ਰਮਵਾਰ ਪੰਨਾ (44/ਅ), (151/ਅ), (636), (361/ਅ) 

ਤੈ. ਸਿ. ਰ. ਲੇ. 2, 3, 5 ਤੋਂ ਸ. ਸੰ. ਅ. ਵਿਚ ਪਾਠ ਤਿਮ' ਹੈ ਮਲ ਵਿਚ ਦੇ ਖਿਅ' ਸ਼ਏਦ ਸੀ 
(ਉਹ) 

4. ਸਿ. ਰ. ਲ. 2, 3, 5, 10 ਤੋ ਸ. ਸ. ਅ. ਵਿਚੋ ਪਾਠ ਲਿਆ ਹੈ । ਮੂਲ ਵਿਚ ਕੁੰਡਾ” ਸ਼ਖਦ 

ਸੀ । ਕ੍ਰਮਵਾਰ ਪੱਤਰਾ (45/6), (152/6), (65/ਅ), (31/%), (362/2) 


[ਲ=ਪਾਠ 


ਬੇਦ ਅਥਰਬਣ ਬਾਹਰੇ ਜੇ ਕੌ ਕਰਮ “ਕਰੇਇ । 

ਤਿਸ ਪਰ ਗਜਬ ਸੈਤਾਨ ਦਾ ਰਬ ਨ ਢੋਈ ਦੇਇ ।? 
ਨਾਹਿ ਸੁ ਗੈਤ੍ਰੀ ਤਰਪਣੋ ਰੋਜਾ ਨਾਹਿ ਨਿਮਾਜ । 
ਅਮਲਾ ਬਾਝ ਮੋਮਨੋ ਦੋਜਕ ਦੁਨੀ ਆਜਾਬ (( 

ਦੌਜਕ ਦੁਨੀਆ ਕਾਰਨੇ ਅਹਿਨਿਸਿ ਫਿਰਹਿ ਰੈਜੂਲ । 
ਕਰਨਿ ਨਿਮਾਜਾ ਰੋਜੜੇ ਪਵੇ ਨ ਕਾਇ ਕਬੂਲ ਇ 
ਦੁਖੀ ਦੂਨੀ ਸਹੇੜੀ ਜਾਇ ਤ ਲਗਹਿ ਦੁਖ । 

ਨਾਨਕ ਸਰੇ ਨਾਮ ਬਿਨੁ ਕਦੇ? ਨ ਲਬੀ ਭੁਖਿ । 
ਦੂਜੀ ਦੁਨੀਆ ਕੁਫਰੁ ਹੈ ਅੰਦਰ ਰਖਹਿ$ ਛਪਾਇ । 
ਸਚੁ “ਇਸਲਾਮ ਤੁਦਾਇ ਹੈ ਕੂਕਨ ਬਾਂਗ ਅਲਾਇ ।” 
ਕੂਕਨਿ ਢੌਲ ਵਜਾਸਿਕੇ ਰਬਾਬ ਮ੍ਰਿਦੈਗਾ ਨਾਲਿ । 
ਨਚਿ ਨਚਿ ਨਾਮ ਪੁਕਾਰਦੇ ਦੇਦੇ ਪੂਰਹਿ ਤਾਲ । 
ਕੁਕਨ ਜਲੀਹ ਪਾਇਕੇ ਹਿੰਦੂ ਮੁਸਲਮਾਨਿ । 

ਰਬ ਨ ਸੁਣਦਾ ਇਕ ਗਲ ਝਖਿ ਝਖਿ ਮੁਏ ਅਜਾਨਿ ॥ ੪੫ ॥ 
ਕਾਫਰਾਂ ਝੂਠੀ ਬਦਗੀ ਬੁਰੀਆ ਕਰਮ ਨਿਮਾਜ । 


8. 


0 


ਰਿ ਰ.ਲ, ਸਤ 3, 5, 10 ਵਿਚ ਏਥੇ ਸ਼ਬਦ “ਅਮਲ” ਹੈ । ਸ. ਸ. ਅੰ. ਵਿਚ ਏਥੇ ਪਾਠ ਅਸ਼ੁਧ 
ਹੈ। (ਉਹ) 

ਸਿ. ਰ. ਲ. 2, 3, 5, 10 ਤੇ ਸ. ਸ. ਅ. ਵਿਚ ਏਥੋਂ ਪਠਾਂਤ--“ਤਿਸ ਪਰ ਦੁਨੀਆ ਜਬ੍ਰੁ 
ਹੈ ਫ੩ ਨਾ ਢੰਈ ਦੇਇ ।” ਹੈ । ਕ੍ਰਮਵਾਰ ਪੱਤਰਾ (451), (152/6), (659), (31/%), 


(362/ਅ) 
ਜਿ. ਰ. ਲ. 3 ਵਿਚ ਇਸ ਤੱ` ਅੱਗੇਂ 21 ਲਈਨਾਂ ਨਹੀਂ ਹਿਰ “ਅਮਲਾ ਬਾਝ ਮੌਮਲੋਂ ...... ਸੱ 
ਤੋ“ ਅੱਗੇ “ਸਚ ਉਰੋ ਸਭ ਕੌ ਥਕਿ ਥਕਿ ਰਹੀ ਖਲੋਇ.।” ਤੋ" ਪਾਠ ਸੁਰ੍ਹ ਹੁੰਦਾ ਹੈ । ਪਤਰਾ 
(152/6) 


ਸਿ. ਰ ਲ. 2, 5 ਤੋ ਸ.ਸ. ਅ. ਵਿਚ ਏਥੇ ਪਾਠਾਂਤ--'“ਕਰਮ ਨਿਮਾਜਾਂ ਬਹੁ ਕਰਹਿ ਪਵੈ ਨ 
ਕਾਇ ਕਬ੍ਲ”? ਹੈ । ਕ੍ਰਮਵਾਰ ਪੱਤਰਾ (46/6), (6516), (362/%) 
ਸਿ. ਰ. ਲ. 2, 5, 10 ਤੇ ਸ. ਸ. ਅ. ਵਿਰ ਏਥੋ ਸ਼ਬਦ “ਕਿਸੋ” ਹੈ । ਕ੍ਰਮਵਾਰ ਪੱਤਰਾ (46/6), 
(65/ਅ), (320), (362/ਅ) 
ਸਿ. ਰ. ਲ. 2 ਤੋ 5 ਅਤੇ ਸ. ਸ. ਅ. ਵਿਚ ਏਥੇ ਸ਼ਬਦ “ਰਮਹ” ਹੈ, ਜੌ ਸਾਰਥਕ ਨਹੀ/ । ਪੁੱਤਰਾ 
(4616), (65/%) 
ਸਿ. ਰੁ. ਲ. 2, 5 ਵਿਚ ਏਥੌ ਸ਼ਬਦ “ਇਲਾਮਾ? ਹੈ । ਸ. ਸ. ਅ. ਵਿਚ 'ਸਲਾਮਤਿ” ਦੋਵਾਂ ਵਿਚੋ 
ਕੌਈ ਸਾਰਥਕ ਨਹੀ" । ਕ੍ਰਮਵਾਰ ਪੱਤਰਾ (4616), (65/ਅ) 
ਜਿ. ਰ. ਲ. 2, 5, 10 ਤੇ ਸ. ਸ. ਅ. ਵਿਚ ਇਸ ਤੋਂ ਅੱਗੇ ਚਾਰ ਲਾਈਨਾਂ ਨਹੀ" ਹਨ । 
ਪੱਤਰਾ (ਉਹੀ) 
ਸਿ. ਰ. ਲ. 2, 5, 10 ਵਿਚ ਸਬਦ “ਕਰਨ” ਹੈ । ਪੱਤਰਾਂ (ਉਹੀ) 


ਮੱਕੇ ਮਦੀਲੇ ਦੀ ਗੋਸ਼ਟਿ 


ਸਾਚੇ ਮਾਰਹਿ ਝੂਠ ਪੜਹ' ਕਾਜੀ ਕਰਹਿ ਅਕਾਜ । 

ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ । 
ਦੌਜਕ ਦੁਨੀਆ ਜਲ ਮੂਏ ਭਈ ਅਸੈਖ ਨਪਾਕ । 

ਸਰਾ ਸਰੀਅਤਿ ਸੋਧ ਕੇ ਹਰਾਮ ਹਲਾਲ ਪਛਾਨ । 

ਕਰੋ ਅਦਾਲਤਿ ਸਚ ਕੀ ਰਾਹ ਸਰੀਅਤ ਮਾਨ । 

ਪਈਐ ਰਾਹੁ ਸਰੀਅਤੇ ਤਰਕੇ ਅਮਲ ਬਿਕਾਰ । 

ਪਹੁਚੇ ਹਕਿ ਹਕੀਕਤੇ ਮਾਰਫਤੀ ਮਨੁਮਾਰ । 

ਮਨੁ ਮੋਆ ਆਲਮ ਸੋਆ ਚਾਹਿ ਅਚਾਹਿ ਮਰ ਜਾਇ । 
ਹੁਕਮ ਪਛਾਣੇ ਰਬ ਦਾ? ਸਚੋ ਮਹਲ ਸਮਾਇ । 

ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ । 

ਸਚੋ ਉਰੇ ਸਭ ਕੋ ਥਕਿ ਥਕਿ ਰਹੀ ਖਲੋਇ । 

ਸੁਣੀਐ ਕਾਜੀ ਰੁਕਨਦੀ ਪੜਿਕੇ ਵੇਖੁ ਕੁਰਾਨੁ । 

ਇਕੋ ਰੂਹੁ ਅਮਾਨਤੀ ਜੇ ਸਾਬਤ ਰਖੇ ਈਮਾਨੁ । ੪੬ ॥ 
ਐਥੇ ਓਥੇ ਦੁਹੀ ਜੁਗ ਥਾਪੇ ਦੋਇ ਜਹਾਨ । 

ਐਥੇ ਦੇਇ ਓਥੇ ਲਏ ਗਲਾਂ ਹੋਰ ਸੈਤਾਨਿ । 

ਜੇਹਾ ਬੀਜੇ ਸੋ ਲਵੇ ਜੋ ਖਟੇ ਸੋ ਖਾਇ । 

ਅਮਲੀ ਆਪੋ ਆਪਣੀ ਲੇਖੇ ਮਿਲੇਂ ਸਜਾਇ । 

ਭਮਿਟੀ ਮੁਸਲਮਾਨ ਦੀ ਪੇੜੇ ਪਈ ਕੁਮਿਆਰ...... ਸੋ ਜਾਣੇ ਕਰਤਾਰੁ ॥ ੪੭ ॥ 
ਅਵਲ ਦੁਸਮਨ ਨਫਸ ਹੈ ਦੂਜਾ ਹੈ ਸੈਤਾਨ । 

ਤੀਜਾ ਦੁਸਮਨ ਦੁਨੀ ਹੈ ਕਰਦੀ ਗਰਬ ਗੁਮਾਨ । 
ਚਉਥਾ ਦੁਸਮਨੁ ਖਾਬ ਹੈ ਜਪਣ ਨਾ ਦੇਦਾ ਨਾਮ । 
ਪੰਜਵਾਂ ਦੁਸਮਨ ਕੋੜਮਾ ਜਿਸ ਸੇਤੀ ਗਲਤਾਨੁ । 

“ਛੇਵਾਂ ਦੁਸਮਨੁ ਤਾਮ ਹੈ ਜਿਸ ਬਾਝੂ ਹੈਰਾਨ । 

ਨਾਨਕ! ਏਤੇ ਵੈਰੀ ਰੂਹ ਦੇ ਸੋ ਕਿਉ“ ਕਰਿ ਰਹੇ ਇਮਾਨ । 


ਸਿ. ੨. ਲ. 2, 5, 10 ਤੇ ਸ. ਸ. ਅ. ਵਿਚ ਏਥ ਸ਼ਝਦ ਪੜਿ” ਹੈ । ਪੱਤਰਾ (63)) 
ਸਿ. ਰ. ਲ. 2, 5 ਤੋਂ ਸ. ਸ. ਅ. ਵਿਚ ਏਥੋਂ ਸ਼ਬਦ “ਖਸਮ” ਹੈ । ਕ੍ਮਵਾਰ ਪੱਤਰ! (46/ਅ); 
(6616), (864/ਅ) 

ਇਹ ਸਲੰਕ ਮ: ੧ ਦਾ ਆ/ਦ ਗ੍ਰੰਥ ਵਿਚ ਦਰਜ ਹੈ (ਆਸਾ ਦ) ਵਾਰ ਪੰਨਾ 466) 

ਏਥੋ ਇਸ ਲਿਖਤ ਵਿਚ ਲਿਖਾਰੀ ਕੌਲ ਇਹ ਤੁਕ ਰਹਿ ਗਈ ਹੈ । ਬਾਕੀ ਸਾਰੀਆਂ ਲਿਖਤਾਂ ਵਿਚ 
ਮੌਜ ਦ ਹੈ । 

ਪੰਨਾ 63 ਤੋਂ ਫੁਟ ਨੌਟ ਨੰਝਰ 4, ਅਨੁਸਾਰ ਸਿ. ਰ. ਲ. 3 ਵਿਚ ਜੌ ਪਾਠ ਨਹੀ ਹੈ । ਉਹ 
ਲਿਖਾਰੀ ਨੇ ਭੁਲ ਕਾਰਨ ਏਥੋਂ ਦੇ ਦੱਤਾ ਹੈ । ਪੱਤਰ! (152/ਅ) 

ਸਿ-ਰ. ਲ. 2, 5, 10 ਤੋਂ ਸ. ਸ. ਅ. ਵਿਚ ਏਥੇ ਪਾਠਾਂਤ੍--ਨਾਨਕ ਏਤੇ ਦੁਸਮਨ ਰੂਹ ਦੇ ਸੌ 
ਕਿਉ ਕਰ ਮੁਸਲਮਾਨ” ਹੈ । ਕ੍ਰਮਵਾਰ ਪੱਤਰਾ (47/ਅ), (152/ਅ), (67/ਅ), (365/ਉ-ਅ) 


ਹੁਲ=ਪਾਠ 793 

ਸਾਬਤ ਰਖਨਿ ਰੂਪ ਨੌ ਤਉ ਸਾਬਤੁ ਈਮਾਨ । 

ਓਇ ਰੋਨਿ ਮੁਸਲਮੁ ਕਿਆਮਤੀ ਤਉ ਹੀ ਮੁਸਲਮਾਨ । 

ਪੰਜਿ ਹਵਾਸ ਖਵੀਸ ਹੈਨਿ ਸਾਬਤ ਕਰਨ ਨ ਦੀਨ । 

ਰੂਹੁ ਨ ਕਾਇਮ ਲੈ ਉਡਨ ਅਮਲਾ ਬਾੜ੍ਹ ਹੀਨ । 

ਸਾਹਿਬ ਕਾ ਫੁਰਮਾਇਆ ਲਿਖਿਆ ਵਿਚ ਕੁਰਾਨ । 

ਬਿਨਾ ਇਬਾਦਤਿ ਬੈਦਗੀ ਹੋਰ ਅਮਲ ਸੈਤਾਨ । 

ਨਾਨਕ? ਨਾਉ ਖੁਦਾਇ ਕਾ ਦਿਲਿ ਹਛੇ ਮੁਖਿ ਲੇਹੁ । 

ਅਵਰਿ ਦਿਵਾਜੇ ਦੂਨੀ ਕੇ ਝੂਠੇ ਅਮਲ ਕਰੇਹੁ । 

ਖਾਕੀ ਬੁਤ ਬਦਾਇਆ ਫਿਰ ਖਾਕੇ ਮਿਲਸੀ ਜਾਇ । 

ਜੀਵਤਿ ਖਾਕੀ ਰੋਏ ਰਹੇ ਫਿਰ ਖਾਕਿ ਨ ਤਿਸੇ ਖਾਇ । 

ਕੇ ਲੋ ਆਇਆ ਮੌਮਨੌ ਫਿਰਿ ਤੂੰ ਕੇ ਲੈ ਜਾਇ । 

ਥੋੜੋ ਜੀਵਣ ਕਾਰਣੇਂ£ ਬੁਰੇ ਨ ਅਮਲ ਕਮਾਇ । 

ਨਾਨਕ” ਦੁਨੀਆਂ ਭਸੁ ਰੈਗੁ ਭਸੂ ਹੁ ਭਸੁ ਖੋਹ । 

ਡਸੂ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ । 

ਜਾਂ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ । 

ਅਗੇ ਲੇਖੈ ਮੰਗਿਐ ਹੋਰ ਦਸੂਣੀ ਪਾਇ ॥ ੪੮ ॥ 
ਸੁਆਲ ਕਾਜੀ ਰੁਕਨਦੀਨ ਸੂਰਾ । 

ਆਖੇ ਰੁਕਨਲ ਨਾਨਕਾ ਲਿਖਿਆ ਮੰਝਿ ਕੁਰਾਨ । 

ਆਇਆ ਮਹੈਮਦ ਮੁਸਤਫਾ ਖਾਸਾ ਮੁਸਲਮਾਨ । 

ਜੁਸਾ ਧਰਿਓਸ ਪਾਕ ਦਾ ਸਾਇਆ ਉਸ ਨ ਖ਼ੂਲ । 

ਸਾਇਆ ਜੁਸਾ ਸਭਣੀ ਬਾਝਹੁ ਪਾਕਿ ਰਸੂਲ । 

ਨੂਰੀ ਜੂਸਾ ਨਬੀ ਦਾ ਮਖੀ ਬਹੇ ਨਾ ਮੂਲ । 

ਕਾਇਮ ਰਹਸੀ ਕਿਅਮਤੀ ਸਾਹਿਬ ਨਬੀ ਰਸੂਲ । 

ਦੁਨੀਆ ਅੰਦਰਿ ਆਇਆ ਦਉਰ ਕਿਆਮਤ ਮਾਹਿ । 

ਕਲਮਾ ਪਾਕ ਸੁਣਾਇਆ ਉਮਤ ਭਿਸਤ ਕਰਾਹਿ ॥ ੪੯ ॥ 


1, ਸਿ. ਰ. ਲ. 2,3,5 ਵਿਚੋਂ ਲਿਆ ਗਿਆ ਹੈ ਮੂਲ ਵਿਚ ਅਤੁਧ ਸੀ । ਕ੍ਰਮਵਾਰ ਪੁੱਤਰਾ (48/ਉ), 
(157।6), (68/6) 

2, `ਇਹ ਦੋ ਤੁਕਾਂ ਗੁਰਝਾਣ ਦੀਆਂ ਹਨ (ਆਦਿ ਗ੍ਰੰਥ ਵਾਰ ਮਾਂਝ ਸਲੌਕ ਮ$ ੧, ਪੰਨਾ ੧੪੦) 

3. ਸਿ. ਰ. ਲ. 2, 3, 5, 10 ਤੇ ਜ. ਸ. ਅ. ਵਿੱਚ ਏਥੋਂ ਪਾਨਾਂਤ੍ਰ-,..------ ਮੁਖਹਰ ਕ੍ਰੜ 
ਅਲਾਇ ।?! ਹੈ ।” ਕ੍ਰਮਵਾਰ ਪੱਤਰਾਂ (48/ਅ), (153/6), (68/ਅ), (33/ਅ), (36616) 

4, ਇਹ ਚਾਰ ਤੁਕਾਂ ਗੁਰਬਾਣੀ ਦੀਆਂ ਹਨ (ਆਦਿ ਗ੍ਰੰਥ, ਸਾਰੰਗ ਦੀ ਵਾਰ, ਮਹਲ! ੧, 
ਪੰਨਾ ੧੨੪੦) 


80 ਮੱਕੋ ਮਦੀਨੇ ਦੀ ਗੋਸ਼ਟਿ 


ਜਵਾਬ ਨਾਨਕ ਸਾਹ ਸੂਰਾ । 
ਆਖੈ ਨਾਨਕ ਰੁਕਨਦੀ ਨੂਰੀ ਇਕ ਖੁਦਾਇ । 
ਜੁਸਾ ਉਸ ਦਾ ਆਤਸੀ ਮਖੀ ਬਹੇ ਨ ਕਾਇ 1 
ਖ਼ਾਕੀ ਜੁਸਾ ਆਦਮੀ ਸਾਇ ਬਿਨਾ ਨ ਕੋਇ । 
ਜਿਨਾਹ ਸਾਇਆ ਰਬ ਦਾ ਰਹੈ ਨਿਮਾਨੇ ਹੋਇ । 
ਕਾਇਮ ਨਾਉ ਕਿਆਮਤੀ ਜੁਸਾ ਰਲਸੀ ਖਾਕ । 
ਨਾਨਕ ਆਇਆ ਦੁਨੀ ਵਿਚਿ ਮੁਖਹੁ ਅਲਾਏ ਤਾਕਿ । 
ਕਲਮਾ ਇਕੋ ਰਬ ਹੈ ਦੂਜਾ ਰਹਿਆ ਨ ਕੋਇ । 
ਸਿਫਤੀ ਕਈ ਮਹੈਮਦਾ ਚਲੇ ਸਭੇ ਹੀ ਰੋਇ । 
ਕਾਇਮ ਦੇਹ ਨ ਰਖੀਆ ਜਗ ਵਿਚ ਕਿਸੇ ਨ ਮੂਲਿ । 
ਨਾਉ ਇਬਾਦਤਿ ਬੈਦਗੀ ਰਖਿਆ ਨਬੀ ਰਸੂਲਿ । 
ਜਿਚਰ ਜੁਸਾ ਨਬੀ ਦਾ ਕਰੇ ਨ ਉਮਤਿ ਪਾਪ । 
ਕੀਤਾ ਸਫਰੁ ਰਸੂਲ ਜਬ ਰਹਿਆ ਸੁ ਅਲਹ ਪਾਕਿ । 
ਬੋਲਨਿ ਕੂੜ ਅਮਿਤਿਆ ਦੁਨੀਆ ਲਾਲਚਿ ਭੁਲਿ । 
ਵਰਜ ਨ ਸਕਨਿ ਉਮਤੀ ਬਾਝੁ ਨਬੀ ਰਸੂਲ । 
ਰਹੀ ਕਿਤਾਬ ਅਮਾਨਤੀ ਸਚੁ ਕਤੇਬ ਕੁਰਾਨ । 
ਨਫਸੇ ਮਾਰੀਆ ਉਮਤੀ ਲਗ! ਦੌਜਕ ਦੂਨੀ ਹਰਾਮ । 
ਪੜਨਾ ਗੁੜਨਾ ਰਹਿ ਗਇਆ ਘੋਰੇ ਦੁਨੀ ਨਪਾਕਿ । 
ਰੂਹੁ ਵਿਚ ਦੌਜਕ ਜਰ ਮੂਆ ਜਲਤਿ ਪੁਕਾਰੇ ਖਾਕਿ । 
ਜੀਵਤਿ ਕਦੇ ਆਤਸੇ ਦੋਜਕ ਧਰਿਆ ਨਾਉ ।£ 
ਦੌਜਕ ਦੁਨੀਆ ਬੰਦਗੀ ਜਿਉ ਅਗਨਿ ਝਲੂਠੇ ਕਾਉ । 
ਰਖਨਿ ਜੁਸਾ ਪਾਕ ਬਹੁ ਅੰਦਰੋ ਮੈਲੁ ਨ ਜਾਇ । 
“ਵਾਤਿ ਤਿਨਾਹੜੇ ਕਿਰਬਤੀ ਬਾਝ ਇਬਾਦਤ ਨਾਹਿ । 


1. ਸਿ. ਰ. ਲ.2, 4 ਸ. ਸ. ਅ. ਵਿਚ ਏਥੋਂ ਪਾਠ “ਪਾਪ ਉਮਤ” ਹੈ ਜੋ ਢੁਕਦਾ ਨਹੀ' । ਅਸ਼ੁਧ ਪਾਠ 
ਹੈ ਤੇ ਤੋਲ ਅਢਕਵਾਂ । ਉਪਰੌਕਤ ਪਾਠ ਹੀ ਦਰੁਸਤ ਹੈ । ਕ੍ਰਮਵ'ਰ ਪੱਤਰਾ (50/6), (70/ਅ) 
(366/%) 

2, ਜਿ. ਰ. ਲ. 2, 3, 5 ਤੇ ਸ. ਸ. ਅ. ਵਿਚ ਏਥੇ ਲਗ” ਪਾਠ ਨਹੀਂ ਹੈ । ਕ੍ਰਮਵਾਰ ਪੱਤਰਾਂ 
(50/ਅ), (151(ਅ), (70/ਅ), (367/6) 

3. ਜਿ. ਰ. ਲ. 2 ਵਿਚ ਏਥੋ ਪਾਠ “ਜੀ ਵਰਤਦੇ ਆਤਸੇ ਪਰਆ ਨਾਉ” ਹੈ, ਜਿਸ ਦਾ ਕੌਈ ਸਾਰਥਕ 
ਅਰਥ ਨਹੀ” ਲਿਖ'ਰੀ ਕਲ“ ਗਠਤ) ਹੋਈ ਹੈ । ਅਜਿਹੇ ਪਾਠਾਂਤ ਇਸ ਹੱਥ ਲਿਖਤ ਵਿਚ ਆਮ 
ਮਿਲਦੇ ਹਨ ਹਨ । ਪੱਤਰਾ (50/ਅ) 

4. `ਸਿ. ਰ. ਲ. 3 ਵਿਚ ਪਾਠਾਂਤ--'ਵਾਤਿ ਤਿਨਾੜੇ ਕਿਰਪਤੀ ਬਹੁਤ ਇਬਾਦਤ ਲਾਇ”” ਹੈ । ਪੱਤਰਾ 
(153/ਅ) ਮਹਾਨ ਕੋਸ਼ ਵਿਚ ਕਿਰਬਤੀ ਸ਼ਬਦ ਹੌਠ ਜੌ ਉਦਾਹਰਣ ਦਿੱਤਾ ਹੈ ਦ ਪਾਠ ਇੱਜ ਹੈ : 

“ਮੁਖ ਤਿਨਾ ਦੇ ਕਿਰਬਤੀ ਬਾਤ ਨ ਪੁਛੇ ਕੋਇ ।”' ਪੁਨਾ 247 


91 


ਮੁਲ-ਪਾਠ ਹੈ] 


ਚਾਰਿ ਕਤੇਬਾ ਇਕ ਹੈ ਚਾਰੋ ਕਉਲ ਖੁਦਾਇ । 

ਚਾਰੋ “ਕਦਮ ਸਵਾਬ ਦੇ ਕਾਜੀ ਦਿਲ ਵਿਚ ਲਾਇ ॥ ੫੦ '. 
ਅਵਲ ਦੀਨ ਮੁਸਲਮੀ “ਦੂਜੀ ਖਰਾਇਤ ਜਾਨਿ । 
3੩ੀਜੀ ਨੀਯਤਿ ਹਾਸਿ ਕਰਿ ਹਰਾਮੁ ਹਲਾਲ ਪਛਾਨ । 
ਚਉਥੀ ਹੋਇ ਮਿਹਮਾਣ ਰਹੁ ਜਨਮ ਮਰਨ ਭਉ ਡਾਰ । 
ਹੋਇ ਸਵਾਬੁ ਮੁਸਲਮੀ ਜੁਮਲੀ ਉਮਤ ਤਾਰਿ । 

ਚਾਰਿ ਵਰਨ ਚਾਰਿ ਮਜਬਾ ਇਕੋਂ ਨੂਰ ਖੁਦਾਇ । 
ਦੂਜਾ ਹੋਆ ਨ ਹੋਇਗਾ ਨਾਨਕ ਸਚੁ ਅਲਾਇ । 
ਨਾਨਕ ਆਖੇ ਰੁਕਨਦੀ ਸਚਾ ਸੁਣਹੁ ਜਵਾਬੁ । 

ਚਾਰੇ ਕ੍ਰੰਟਿ ਸਲਾਮ ਕਰਿ ਤਾ ਤੁਹਿ ਹੋਇ ਸਵਾਬੁ । 
ਖਾਲਜਿ ਆਦਮ ਸਿਰਜਿਆ ਆਲਮ ਵਡਾ ਕਬੀਰੁ । 
ਕਾਇਮ ਦਾਇਮੁ ਕੁਦਰਤੀ ਸਿਰਿ ਪੀਰਾ ਦੇ ਪੀਰ । 
ਤਿਸ ਵਿਚ ਆਲਮ ਬਹੁਤ ਹੈ ਆਵੇ ਜਾਇ ਅਨੰਤਿ । 
ਆਲਮੁ ਵਡਾ ਸਲਾਮਤੀ ਕੋਇ ਨ ਜਾਣੇ ਅੰਤੁ । 
ਆਫਤਾਬ ਮਹਿਤਾਬ ਦੁਇ ਇਹ ਆਦਮ ਕੇ ਨੇਤਿ । 
ਇਨਾ ਬਾਝੁ ਨ ਸੁਝਈ ਨਾਨਕ ਕਹੈ ਬਬੇਕ । 

ਚਰਖੁ ਫਿਰੇ ਅਸਮਾਨ ਵਿਚਿ ਰੈਨਿ ਦਿਵਸ ਕੋ ਮਾਹਿ । 
ਸਬੋ ਫਿਰਦੀਆ ਉਮਤੀ ਲਖ ਚਉਰਾਸੀ ਆਹਿ । 
ਸਿਜਦੇ ਕਰੇ ਖੁਦਾਇ ਨੂੰ ਆਲਮ ਵਡਾ ਕਬੀਰ । 
ਨਿਉਦਾ ਚਾਰੋਂ ਕੁੰਟ ਕਉ ਜਾਣਿਨ ਪੀਰ ਫਕੀਰਿ । 
ਕਾਇਮੁ ਕੁਰਸੀ ਅਰਸੁ ਹੈ ਕੁਤਬੁ ਸਿਤਾਰਾ ਏਕੁ । 

ਤੂੰ ਭੀ ਕਾਇਮੁ ਰੁਕਨਦੀ ਜੇ ਸਭ ਮਹਿ ਜਾਣਹੁ ਏਕੁ । 
ਕਾਰਨ ਨਫ਼ਸ ਸੈਤਾਨ ਦੇ ਕਸਮਾ ਕਰਰਿ ਹਜਾਰ । 

ਰੋਜ ਕਿਆਮਤਿ ਡੇਹੜੇ ਕਰਸਨਿ ਅਮਲ ਖੁਆਰਿ । 
ਵੇਖੁ ਤਉਰੇਤ ਅੰਜੀਲ ਨੇ ਜੈਬੂਰੇ ਫੁਰਕਾਨ । 

ਏਹ ਚਾਰਿ ਕਤੇਬ ਹੈਨਿ ਨਾਲ ਪੁਰਾਨ ਕੁਰਾਨ । 

ਝੂਠੀ ਕਸਮ ਕਤੇਬ ਦੀ ਕਰਹੁ ਨ ਕੋਇ ਕਬੂਲ । 

ਐਸੀ ਰਹਣੀ ਜੋ ਰਹੈ ਸੋਈ ਪਾਕ ਰਸੂਲਿ । 


ਸਿ. ਰ. ਲ. 2, 5 ਤੋਂ ਸ. ਸ. ਅ. ਵਿਚ ਦੂਜੀ ਸ਼ਬਦ ਪੈਰ” ਹੈ, ਕ੍ਰਮਵਾਰ ਪੱਤਰਾ (51/6), 
(35/6) 

ਸਿ. ਰ. ਲ. 2, 5 ਤੇ ਸ. ਸ. ਅ. ਵਿਚ “ਦੂਜੀ” ਸ਼ਬਦ ਦੇ ਥਾਂ ਏਥੇ ਸ਼ਬਦ 'ਪੋਰ ਹੈ, ਪਰ 
ਸਿ, ਰ. ਲ. 3, 10 ਤੋ 'ਥੌਰਾ ਹੈ। ਕ੍ਰਮਵਾਰ ਪੱਤਰਾਂ (51/6), (71/%), (367/6) 

ਸੋ. ਸੰ. ਅ. ਵਿਚ ਇਹ ਤੁਕ ਨਹੀ” ਹੈ । ਪੁੱਤਰ: (367/€) 


ਮੱਕੇ ਮਦੀਨੇ ਦੀ ਗੋਸ਼ਟਿ 


ਖ਼ਾਵਿਨਿ ਕਸਮ ਕੁਰਾਨ ਦੀ ਕਾਰਨ ਦੁਨੀ ਹਰਾਮ । 

ਆਤਸਿ ਅੰਦਰੁ ਸਾੜੀਅਨਿ ਆਖੇ ਨਬੀ ਕਲਾਮ ॥ ੫੧ ॥ 
ਸੁਆਲ ਕਾਜੀ ਰੁਕਨਦੀਨ ਸੂਰਾ ॥ 

ਸੁਣਿਹੋ ਨਾਨਕ ਹਿੰਦੀਆ ਆਖੀ ਰੁਕਨਲ ਦੀਨ । 

ਆਇਆ ਮਹੈਮਦ ਮੁਸਤਫਾ ਸਾਬਤ ਕਰਨ ਯਕੀਨ । 

ਬਾਬਤ ਕੀਤਸੁ ਦੀਨ ਨੋ ਪੜਕੇ ਕਲਮਾ ਪਾਕਿ । 

ਕਾਫਿਰ ਸਾਬਤਿ ਨਾ ਥੀਏ “ਵਿਚਿ ਆਤਸਿ ਜਲਨਿ ਨਪਾਕਿ । 

ਹੂਰਾਂ ਪਰੀਆ ਭਿਸਤ ਤੇ ਹੋਇ ਨ ਮਹਿਰੂਮੁ । 

ਪਉਸਨਿ ਦੋਜਕਿ ਹਾਵੀਐ ਸੁਣਸੀ ਨਬੀ ਨ “ਮੂਲ । 

ਮੁਸਲਮਾਨੀ ਪਾਕਿ ਹੈ ਪੜ ਸੁਣ ਕਤੇਬ ਕੁਰਾਨ । 

ਕਰਨ ਨਿਮਾਜਾ ਰੋਜੜੇ ਦੋਜਕੁ ਤਿਨਾਹ ਹਰਾਮੁ ॥ ੫੨ । 


ਜਵਾਬੁ ਨਾਨਕ ਸਾਹ ਸੂਰਾ । 
ਆਥੀ ਨਾਨਕ ਰੁਕਨਦੀ ਸਚੇ ਸੁਣਹੁ ਜਵਾਬ । 
ਕਈ ਮਹੈਮਦ ਮੁਸਤਫਾ ਮੋਏ ਵਿਚਿ ਅਜਾਬ । 
ਸਾਬਤੁ ਦੀਨ” ਨ ਰਖਿਆ ਮਰ ਮਰ ਹੋਏ ਖਾਕ । 
ਖਾਕੂ ਫੇਰ ਜਲਾਈਐ ਘੜ ਘੜ ਭਾਂਡੇ ਪਾਕ । 
ਇਕਨਾ ਦੁਧ ਸਮਾਈਐ ਇਕਨਾ ਵਿਚਿ ਪਿਸਾਬੁ । 
ਗੂੰਨ ਗੂੰਨ ਨਿਆਮਤੀ ਕਈ ਇਲਾਮਤ ਸਾਜ । 
ਮਿਟੀ ਮੁਸਲਮਾਨ ਦੀ ਵਿਚਿ ਆਤਸ ਲਹੈ ਅਜਾਬ । ਰ੍ 
ਕਲਮਾ ਰਹਿਆ ਕਿਨਾਰੜੇ ਜਲ ਬਲ ਹੋਏ ਖਾਕ । ਰ੍ 
ਆਤਸ ਬਾਝੁ ਨ ਸੁਧਰੇ ਕੇਤੇ ਨਬੀ ਰਸੂਲੂ । 
ਜਲਦੇ ਦੌਜਕੁ ਹਾਵੀਐ ਤੌਬੁ ਨ ਪਵੇ ਕਬੂਲ । 
ਕਿਥੇ ਨਿਮਾਜਾ ਰੋਜੜੇ ਕਿਥੇ ਸਿ ਭਿਸਤਾਂ ਹੂਰੁ । 
ਕਿਥੇ ਸਿ ਪੜਨ ਕੁਰਾਨੜੇ ਜਲ ਥਲ ਹੋਏ ਧੂੜ । 
ਅਗੈ ਨ ਮੁਸਲਮਾਨੜੀ ਕਾਫ਼ਰ ਨਾਹਿ ਡਿਸੈਨਿ ! 
1. `ਜਿ. ਰ. ਲ. 2, 3 ਤੇ ਸ. ਸ. ਅ. ਵਿਚ ਏਂਥੇਂ ਸ਼ਬਦ “ਵਿਚਿ” ਨਹੀ” ਹੈ। ਕ੍ਰਮਵਾਰ ਪੱਤਰਾਂ 
(53/), (154/ਅ), (368/6) 
2. `ਸਿ. ਰ. ਲ. 2, 3 ਤੇ ਸ. ਸ. ਅ. ਵਿਚੋਂ ਏਥੋਂ ਸ਼ਬਦ 'ਮ੍ਰਨ” ਲਿਆ ਹੈ। ਮ੍ਰਲ ਖਰੜੇ ਵਿਚ 
“ਧੂਮ” ਸ਼ਬਦ ਸੀ । (ਉਹ)) 
3, ਏਥੇ ਪਠ ਸਿ. ਰ. ਲ. 8 ਵਿਚੋ" ਲਿਆ ਹੈ ਜੋ ਵਧੋਰੇ ਢੁਕਵਾਂ ਹੈ । ਬਾਕ] ਸਾਰੀਆਂ ਲਿਖਤਾਂ ਵਿਚ 
ਏਥੇ ਪਾਠਾਂਤ -“ਸਾਬਤੁ ਦੀਨ ਨ ਕਰ ਸਕਿਆ ਮਰ ਮਰ ਹੋਏ ਖਾਕ” ਹੈ, ਪੱਤਰਾ (97/6) 


ਜਿ. ਰ. ਲ. 2 ਏਥੇ ਸ਼ਬਦ 'ਖਾਂਨ” ਹੈ, ਜੌ ਅਸ਼ਧ ਹੈ, ਢੁਕਦਾ ਨਹੀ" । ਪੱਤਰਾ (53/ਅ) 


ਮ੍ਰਲ=ਪਾਠ 83 


ਜਲਦੇ ਡਿਸਨਿ ਦੋਵੜੇ ਖਾਕੂ ਵਿਚ ਮਿਲੈਨਿ । 

ਖੁਦੀ ਤਕਬਰੀ ਕਰਿ ਮੁਏ ਸਾਬਤ ਭਇਆ ਨ ਦੀਨ । 
ਦੁਨੀਆ ਦੌਜਕ ਜਲਿ ਮਰਨਿ ਸੇ ਕਿਉ ਕਰਿ ਰਹੇ ਯਤੀਨ । 
ਲਿਖਿਆ ਦਰਿ ਦਰਗਾਰ ਦੇ ਇਕਸ ਬਾਝ ਨ ਕੋਇ । 
ਫੇਤੇ ਲਖ ਮਹੈਮਦਾ ਢੋਈ ਲਹਨਿ ਨ ਸੋਇ ।। ੫੩॥ 
ਰੋਦੀ ਭਿਠੀ ਏਮਨਾ ਵਾਇ ਮਹੇਮਦ ਵਾਇ । 

ਬਾਝ ਮਹੈਮਦ ਮੁਸਤਫਾ ਹੋਵੇ ਕਰੇ ਹਾਇ ਹਾਇ । 
ਆਈ ਅੰਦਰ ਖਾਬ ਸੇ ਡਿਠੀਅਸੁ ਦਰਗਹ ਨੂਰੁ । 
ਡਿਸਨ ਆਇਉਸ ਮੁਸਤਫਾ ਰੋਇ ਰੋਇ ਭਈ ਮਨੂਰੁ । 
ਕੀਤਸੁ ਫੇਰਿ ਅਵਾਜੜਾ ਹਾਇ ਮਹੈਮਦੁ ਹਾਇ । 

ਮੈਨੂੰ ਦੇਹਿ ਜਵਾਬ ਪੁਤ ਰੋਵੈ ਕਰੇ ਕਹਾਇ । 

ਕੇਤੇ ਲਖ ਮਹੈਮਦਾ ਅਗੇ ਉਠੇਂ ਪੁਕਾਰ । 

ਕੋਹੜਾ ਪੁਛਦੀ ਏ ਮੁਸਤਫਾ ਫਿਰਹਿ ਅਸੈਖ ਅਪਾਰ । 
ਕਛੁ ਓੜਕ ਅੰਤੁ ਨ ਪਾਈਐ ਕੇਤੇ ਜਬਰਾਈਲ । 
ਸਭੇ ਅੰਦਰ ਹੁਕਮ ਦੇ ਕੇਤੇ ਮੇਕਾਈਲ । 

ਕਈ ਅਸੈਖ ਫਰੇਸਤੇ ਮਲਕਲ-ਮਉਤ ਬਿਅੰਤ । 
ਤਰਸਨ ਸਚੁ ਅਲਾਹਿ ਤੇ ਰਾਕਸ ਜਿੰਨ ਅਸੈਖ । 
ਡਿਠਸੁ ਏਹ ਮੁਸਾਹਦਾ! ਰੋਇ ਰਹੀ ਹੈਰਾਨ । 

ਏਥੇ ਕੋਇ ਨ ਜਾਣਦਾ ਫਾਨੀ ਦੁਨੀ ਜਹਾਨੁ । 

“ਹੂਰਾਂ ਭਿਸਤ ਨ ਡਿਸਨੀ ਦੋਜਕੁ ਡਿਸੇ ਨ ਕੋਇ 1 
ਜੀਵਦਿਆਂ ਦੀ ਸਾਹਬੀ ਮੋਇਆ ਖਬਰ ਨਾ ਹੋਇ । 
ਮੋਏ ਖਾਕ ਸੋਗ ਮਿਲੇ ਅਰਬਾਂ ਨਾਸਰ ਮਾਹਿ । 

ਸੇ ਭੀ ਫੇਰਿ ਜਮਾਈਅਨਿ ਗੰਨਾ ਗੂੰਨ ਰੂਆਹਿ । 
ਕੂੜਾ ਦਾਵਾ ਰਹਿ ਗਇਆ ਬਾਦ ਮਰੇ ਸੈਸਾਰੁ । 


ਏਥੇ ਪਾਠ “ਤਿਨਾ” ਸੀ) ਪ੍ਰੰਤ੍‌ ਬਾਕੀ ਰੱਥ ਲਿਖਤਾਂ ਵਿਚ ਪਾਠਾਂਤ੍‌ 'ਸੋ” ਮਿਲਦਾ ਹੈ, ਜੌ ਵਧੋਰੇ 


ਢੁਕਵਾਂ ਹੈ । ਸਿ. ਰ. ਲ. 2, 3, 5, 8, 9, 10 ਲਿਥੋਂ ਅਤੇ ਸ. ਸ. ਅ. ਵਿਚ 1 ਕ੍ਰਮਵਾਰ ਪੁੱਤਰਾਂ 
(54/ਅ), (155/6), (75/ਅ), (97/6), (120/6), (149), (368/ਅ%) 

ਸਿ. ਰ. ਲ. 2, 3, 5, 8, 10 ਅਤੇ ਸ. ਸ. ਅ. ਵਿਚ ਏਥੇ ਪਾਠ 'ਕਰੇ _ਕਹਾਇ” ਜਾਂ “ਕਰਨਿ 
ਕਰਾ ਇ ਮਿਲਦਾ ਹੈ। ਉਪ੍ਰੋਕਤ ਪਾਠ ਵਧੇਰੇ ਸ਼੍ਧ ਹੈ । ਪੁੱਤਰਾ (ਉਹੀ) 

ਸਿ. ਰ. ਲ. 2 ਤੇ 5 ਵਿਚ ਏਥੇ ਸਬਦ 'ਮੁਸਾਹਬਾ” ਵੀ ਮਿਲਦਾ ਹੈ, ਜੌ ਅਪ੍ਰਸੰਗਕ ਹੈ । ਏਥੇ 
ਭਾਵ ਸ਼ਬਦ 'ਮ਼ੂਸ਼ਾ ਹਿਦ' ਤੋਂ” ਹੈ । ਕ੍ਰਮਵਾਰ ਪੱਤਰਾ (55/6), (7616) 

ਸਿ. ਰ. ਲ. 9 ਵਿਚ ਏਥੰ` ਸ਼ਬਦ 'ਰ੍ਹਹਾਂ' ਹੈ, ਜੋ ਅਪ੍ਰਸੰਗਕ ਹੈ, ਬਾਕੀ ਲਿਖਤਾਂ ਵਿਚ ਪਾਠ “ਹੁਰਾਂ 
ਹੀ ਹੈ । ਪੱਤਰਾ (120/ਅ) ਰੁ 


ਮੱਕੋ ਮਦੀਨੇ ਦੀ ਗੋਸ਼ਟਿ 


ਹਿੰਦੂ ਮੁਸਲਮਾਨ ਦੁਇ ਜਲ ਬਲ ਹੋਇ ਛਾਰੁ । 

ਦੂਜਾ ਆਖਣੁ ਸਕ ਹੈ ਨ ਕੋ ਹੋਆ ਨਾ ਹੋਇ । 

ਇਕੋ ਪਾਕੂ ਖੁਦਾਇ ਹੈ ਰਮਿ ਰਹਿਆ ਸਭ ਲੋਇ ।। ੫੪ ॥ 
ਨਹੀ ਮਹੇਮਦ ਮੁਸਤਫਾ ਨਾਹੀ ਕੋ ਅਉਤਾਰੁ । 

ਨਹੀ ਪੀਰ ਪੈਕੈਬਰ ਅਉਲੀਏ ਨਹੀ ਗਉਸ ਕੁਤਬ ਸਲਾਰ । 
ਜੀਵਦਿਆ ਸਭ ਡਿਸਨੀ ਮੋਇਆ ਡਿਸੇ ਨ ਕੋਇ । 

ਨਾਨਕ ਬਾਜੀ ਕੂੜ ਦੀ ਆਖਰ ਕੂੜੀ ਹੋਇ ॥ ੫੫ ॥ 

ਏ ਸਭ ਜੁਸੇ ਖਾਕ ਦੇ ਧਰਤੀ ਤੇ ਅਸਮਾਨ । 

ਚਉਦਹ ਤਬਕ ਨ ਰਹਸਨੀ ਆਖਰ ਫਾਨੀ ਜਾਨ । 

ਬਾਦੀ ਆਬੀ ਆਤਸੀ ਚਉਥੀ ਖਾਕੀ ਨਾਲ । 

'ਮਰਿ ਮਰਿ ਫਿਰਿ ਫਿਰਿ ਉਪਜਨੀ ਜੀਅ ਜੋਤ ਵਸ ਕਾਲ । 
ਏ ਸਭ ਜੁਸੇ ਮਉਤ ਦੇ ਹੁਕਮੀ ਆਵਨ ਜਾਨ । 

ਹੁਕਮੁ ਨ ਬੂਝਨ ਨਾਨਕਾ ਖਪਿ ਖਪਿ ਮਰਨ ਅਜਾਨ ॥ ੫੬ ॥ 


ਸੁਆਲ ਕਾਜੀ ਰੁਕਨਦੀਨ ਸੂਰਾ ।। 


ਆਥੀ ਰੁਕਨਲ ਨਾਨਕਾ ਲਿਖਿਆ ਵਿਚਿ ਕੁਰਾਨ । 

ਚਉਦਹ ਤਬਕ ਜਹਾਨ ਵਿਚਿ ਜਿਮੀ ਤੇ ਅਸਮਾਨ । 

ਤਿਸ ਵਿਚ ਨੂਰ ਮਹੋਮਦੀ ਰੋਸਨ ਬਲੇ ਚਰਾਗ । 

ਜਿਤੀ ਉਮਤ ਨਬੀ ਦੀ ਤਿਨਾ ਦੋਜਕ ਆਂਚ ਨ ਲਾਗ । 

ਜੋ ਰਹੇਂ ਕੁਰਾਨੋ ਬਾਹਰੇ ਤਿਨਾ ਨਬੀ ਨਾ ਭਰੇ ਸਫਾਤਿ । 

ਓਹੁ ਪਾਕਾ ਵਿਚਿ ਨ ਲਿਖਿਅਨੁ ਰਹਦੇ ਸਦਾ ਨਪਾਕ ॥ ੫੭ ॥ 


ਜਵਾਬ ਨਾਨਕ ਸਾਹ ਸ਼ੂਰਾ ॥ 


ਨਾਨਕ ਆਖੇ ਰੁਕਨਦੀ ਸਚੇ ਸੁਣਹੁ ਸੁਆਲ । 
ਅਸਮਾਨਾ ਅਸਮਾਨ ਲਖ ਲਖ ਪਾਤਾਲਾ ਪਾਤਾਲ । 
ਕੇਤੇ ਨੂਰ ਮਹੈਮਦੀ ਰੋਸਨ ਬਲਨਿ ਚਰਾਗ । 

ਲੜਦੇ! ਦੁਨੀਆਂ ਦਾਵੜੇ ਵਿਚ ਸੜਦੇ ਦੋਜਕ ਆਗ । 
ਗੂੰਨਾ ਗੂੰਨ ਕੁਰਾਨੜੇ ਗੁੰਨਾ ਹਰਨ ਰਸੂਲ । 


(6) ਇਹ ਤੁਕ ਸ. ਸ. ਅ. ਵਿਚ ਨਹੀ" ਹੈ । ਮੁੱਤਰਾ (369/6) 

(ਅ) ਏਥੇ ਸਿ. ਰ. ਲ. ਵਿਚ 3 ਵਿਚ ਪਾਠਾਂਤ ਮਰਿ ਮਰਿ ਫਿਰ ਉ£ਜਦੇ---- ਹੈ। ਪੱਤਰਾਂ 
(155/ਅ), ਦੇਵੇ ਪਾਠ ਵੀ ਦਰ੍ਸਤ ਹੁ ਸਕਦੌ ਹਨ । ਸ੍ਰਝਵਾਨ ਪਠਕ ਵਿਚਾਰ ਲੈਣ । 

ਏਧੌ ਪਾਠ 'ਜੌ ਲਦੇ” ਸੀ, ਜੌ ਅਸ਼ਧ ਅਤੇ ਲਿਖਾਰੀ ਦੀ ਭੁਲ ਸੀ। ਸੌ ਏਥੇ ਪਾਠ ਸਿ. ਰਹ. ਲ, 2 

ਤੇ 10 ਵਿਚੋ ਲਿਆ ਹੈ । ਕ੍ਰਮਵਾੜ ਪੱਤਰਾ (56/ਅ), (155/ਅ), (39/%) 

ਸਿ. ਰ. ਲ. 10 ਵਿਚ ਇਹ ਤੁਕ ਨਹੀਂ ਹੈ । ਲਿਖਾਰੀ ਕੌਲੋ“ ਭੁਲ ਹੌਈ ਲਗਦੀ ਹੈ । ਪੱਤਰਾ 

(39/ਅ) 


ਸੁਲ-ਪਾਠ 82 


ਗੁਨ ਗੂੰਨੀ ਉਮਤੀ ਬਹਿ ਬਹਿ ਕਰਨ ਮਸੂਲ । 

ਨੂਰ ਮਹੈਮਦੁ ਕੇਤੜੇ ਪੀਰ ਮਹੈਮਦ ਲਖ । 

ਲਖ ਲਖ ਮਹੇਮਦ ਮੁਸਤਫਾ ਵਿਚ ਹੋਇ ਅਖਿ ਫਰਕਿ । 
ਨਾਵਾ ਥਾਵ ਨ ਗਿਣ ਸਕਾ ਡਿਠੇ ਨਬੀ ਰਸੂਲ । 
ਮਜਹਬ ਕਈ ਅਸੈਖ ਲਖ ਗਿਣੇ ਨ ਜਾਹੀ ਮੂਲ । 

ਮੱਕੇ ਡਿਠੇ ਕਈ ਲਖ ਲਖ ਮਦੀਨੇ ਨਾਲਿ । 

“ਹਾਜੀ ਕਈ ਅਸੈਖ ਗ੍ਰੈਨਾ ਗੂੰਨ ਸੈਭਾਲ ॥ ੫੮ ॥ 

ਬੇਦ ਬਿਆਸ ਅਸੈਖ ਲਖ ਕਰਦੇ ਬੇਦ ਬੀਚਾਰ । 
ਇਕਸੇ ਇਕਸੇ ਤਬਕ ਵਿਚਿ ਲਖ ਅਸੈਖ ਅਉਤਾਰ । 
ਲਖ ਅਸੈਥਾ ਤਬਕ ਵਿਚਿ ਕੇਤੜਿਆ ਅਉਤਾਰ । 

ਪੀਰ ਪੈਕੈਬਰ ਕੇਤੜੇ ਗਉਸ ਕੁਤਬ ਸਲਾਰ । 

ਫਿਰਨ ਤਬਕ ਅਸਮਾਨ ਵਿਚ ਚਸਮੀ ਦੇਖ ਪਸਾਰਿ । 
ਓਥੇ ਪੈਕੈਥਰ ਕਈ ਲਖ ਕਈ ਅਮੈਖ ਅਉਤਾਰ । 
ਫ਼ਿਰਦੇ ਰਹੇ ਰੋਜ ਸਭ ਹੁਕਮ ਅਲਹ ਦੇ ਨਾਲਿ ।£ 
ਅਸੈਖ ਅਉਤਾਰ ਪੈਕੋਬਰਾ ਫਿਰਦੇ ਹੇਠ ਪਤਾਲ । 
ਰੁਕਨਲ ਕਾਜੀ ਕੇਤੜੇ ਮੋਨ ਦੀਨ ਮਦਾਰ ।£ 

ਉਮਰ ਖਿਤਾਬੀ ਅਬੂਬਕਰਿ ਸੇ ਅਲੀ ਅਪਾਰ 1? 

ਡਿੱਠੇ ਲਖ ਅਸਮਾਨ ਮੈ ਚਾਰੋ ਯਾਰ ਅਸੈਖ । 

ਨਾਨਕ ਅੰਤ ਨ ਜਾਪਨੀ ਅਲਖ ਅਪਾਰ ਬਿਅੰਤ ॥ ੫੯ ॥ 


ਏਥੇ ਇਸ ਤੱ“ ਪਹਿਲਾਂ ਸ਼ਤਦ “ਕਾਜੀ” ਸੀ, ਜੌ ਬਾਕੀ ਲਿਖਤਾਂ ਵਿਚ ਨਹੀ” ਸੀ । ਇਸ ਲਈ ਢਊਸ ਨੂੰ 
ਅਢ੍ਕਵਾਂ ਜਾਣ ਕੇ ਕੱਢ ਦਿੱਤ। ਹੈ । 

ਸਿ. ਰ. ਲ. 2 ਵਿਚ ਇਹ ਤੁਕ ਲਿਖਾਰੀ ਕੱਲ ਰਹਿ ਗਈ ਹੈ । ਪੱਤਰ (57/ਅ) 

ਸ. ਸ. ਅ. ਵਿਚ ਏਥੋਂ ਇਹ ਤੁਕ ਅਸ਼੍ਧ ਲਿਖੀ ਹੈ । ਪੁੱਤਰਾ (370/6) 

ਇਹ ਲ'ਈਨ ਏਥੋਂ ਲਿਖਾਰੀ ਕੌਲ ਰਹਿ ਗਈ ਸੀ, ਸੌ ਸਿ. ਰ. ਲ. 2, 3, 5, 8, 10 ਤੋਂ 
ਸੇ.ਸ.ਅ. ਵਿਚ ਲਈ ਹੈ । ਕ੍ਰਮਵਾਰ ਪੱਤਰਾ (57/ਅ), (156/6), (80/ਅ), (99/6). 
(121।€), (40/6), (370/ਅ) 

ਇਸ ਤੋਂ ਪਹਿਲਾਂ ਇਸ ਲਿਖਤ ਵਿਚ ਹੇਠ ਲਿਖੀਆਂ ਚਾਰ ਲ'ਈਨਾਂ ਵੀ ਮਿਲਦੀਆਂ ਹਨ । ਬਾਕੀ 
ਕਿਸੇ ਵੀ ਹੱਥ ਲਿਖਤ ਵਿਚ ਇਹ ਤੁਕਾਂ ਨਹੀ “ ਹਨ । ਫੁਟ ਨੌਟ (2) ਅਨ੍ਸਾਰ ਜੋ ਲਾਈਨ ਉਪ੍ਰੋਕਤ 
ਦਿੱਤੀ ਹੈ, ਅਸਲ ਵਿਚ ਉਸ ਦੇ ਭਾਵ ਦਾ ਹ ਵਿਸਥਾਰ ? ਹਜਰਤ ਮੀਰਾਂ ਕੇਤੜੋ ਪੀਰਾਂ ਦੇ 
ਸਿਰਦਾਰ । ਸਾਹ ਸਹੀਦਾ ਕੇਤੜੇ ਸਰਵਤ ਅੰਤ ਨਾਂ ਪਾਰ । ਉਮਰ ਖਿਤਾਬ ਅਬ੍ਰਬਕਰ ਦੀ ਕਾਰ । 
ਸੈਰ ਉਸਮਾਨ ਗਨੀ ਅਪਾਰ । ਸਿ. ਰ੪ ਲ. 1, ਪੱਤਰਾ (8516) 


ਮੱਕੇਂ ਮਦੀਨੇਂ ਦੀ ਗੋਸ਼ਟਿ 


ਕਈ ਅਸੈਖ ਇਮਾਮ ਹੈਨਿ ਸਾਹ ਸਾਹਿਬ ਅਨੇਕ । 
“ਸਭਣਾ ਦੇ ਸਿਰ ਇਕ ਰਬੁ ਅਲਖੁ ਅਪਾਰ ਅਲੋਖ । 
“ਨਾਰਦ ਸਾਰਦ ਕੇਤੜੇ ਵਿਸਵਾ ਮਿਤ ਬਸਿਸਟ । 
ਕਈ ਮਤੋਦ ਗੋਰਖਾ ਕਈ ਅਸੈਖ ਸਰਿਸਟ । 

ਚਰਪਟ ਭਰਥਰ ਕੇਤੜੇ ਈਸਰ ਗੋਪੀ ਚੈਦ । 

ਦਤਾ ਤ੍ਰੰ ਵ ਅਸੋਖ ਹੈ ਕੇਤੇ ਰਾਮਾਨੰਦ । 

ਸਿਧ ਚਉਰਾਸੀ ਮੰਡਲੀਆ ਫਿਰਦੀਆਂ ਲਖ ਅਪਾਰ । 
ਏ ਸਭੇ ਮਨਸੂਖ ਹੈ'ਨਿ ਬਾਝੁ ਅਲਖਿ ਅਪਾਰ । 

ਬੇਦ ਕਤੇਬਾਂ ਕੇਤੜੇ ਬਹਿ ਬਹਿ ਕਰਨਿ ਬੀਚਾਰ । 
ਗੰਨਾ ਗੂੰਨ ਨਸੀਹਤਾਂ ਗੂੰਨਾ ਗੂੰਨਾ ਕਰਾਰ । 

ਗੂੰਨਾ ਗੂੰਨ ਪੈਕੈਬਰਾ ਗੂੰਨਾ ਗ੍ਰੰਨ ਕੁਰਾਨ । 

ਗੂੰਨਾ ਗੂੰਨ ਰਸਾਲੜੇ ਗੂੰਨ ਕਲਾਮ । 

ਕਲਜੁਗ ਨਾਨਕ ਨਿਰਮਲਾ ਪੰਥ ਚਲਾਇਆ ਆਇ । 
ਬੇਦ ਕਤੇਬਾ ਬਾਹਰਾ ਇਕੋ ਜਪਿਆ ਖੁਦਾਇ । 

ਟਿਬੇ ਟੋਏ ਦੁਨੀ ਦੇ ਕੀਤੇ ਢਾਹਿ ਮੈਦਾਨ । 

ਕੀਤੀ ਹੈ ਮਨਸੂਖ ਸਭ? ਸਚੀ ਰਚੀ ਚਉਗਾਨ ॥ ੬੦ ।। 


ਸੁਆਲ ਰੁਕਨਦੀਨ ਕਾਜੀ ਸੂਰਾ ॥ 


ਆਖੀ ਰੁਕਨਲੁ ਨਾਨਕਾ ਤੁਧੁ ਵਿਚਿ ਵਡ ਕਰਾਮਾਤ । 
ਕੀਤੇ ਨੀ ਮਨਸੂਖ ਸਭ ਬਾਝੂ ਅਲਹ ਪਾਗ । 


ਸਿ. ਰ. ਲ. 2, 5 ਵਿਚ ਏਥੇ ਪਾਠਾਂਤ “ਸਭਨ' ਦੇ ਸਿਰ ਇ----ਸਚੀ ਰਚੀ ਚਉਸ/ਨ । ਇਹ 
ਪਾਠ ਅਪੂਰਨ ਦੇ ਅਸ਼੍ਧ ਹੈ । ਇਸ ਤੋ“ ਅੱਗੋ ਇਹਨਾਂ ਦੋਹਾਂ ਲਿਖਤਾਂ ਵਿਚ 13 ਲਾਈਨਾਂ ਨਹੀ” 
ਹਨ । ਬਾਕੰ! ਲਿਖਤਾਂ ਵਿਚ ਇਸ ਤੋਂ ਅਗਲ) 14ਵ ਲਾਈਨ ਦੇ ਆਖਰੀ ਸ਼ਬਦ”----ਸਚੀ 
ਰਜ਼ੀ ਚਉਗਾਨ' ਹਨ, ਅਤੇ ਇਸ ਤੱ” ਅੱਗੇ 'ਸੁਆਲ ਰੁਕਨਦੀਨ ਕਾਜੀ  ਸ੍ਰਰ ਸ਼੍ਰ ਹੁੰਦਾ ਹੈ । ਇਸ 
ਤੋ ਸਪੱਜਟ ਹੈ ਕਿ ਏਥੇ ਲਿਖਾਰੀ ਨੇ ਆਕਾਰ ਘੱਟ ਕਰਨ ਹਿਤ ਜਾਂ ਗਲਤੀ ਨਾਲ ਪਾਠ ਛੱਡ ਦਿੱਤਾ 
ਹੈ ਇਹ ਵੀ ਸਪੱਸ਼ਟ ਹੈ ਕਿ ਸਿ. ਰ. ਲ. 2 ਤੇ 5 ਇਕ ਦੂਜੇ ਦ) ਨਕਲ ਹਨ । ਜਿੱਥੋਂ ਇਕ ਨੇ 
ਉਕਾਈ ਖਾਧੀ ਹੈ, ਦੂਸਰੇ ਨੇ ਵ ਉਹੋ ਹੈ ਗਲਤੀ ਧੀ ਹੈ । ਬਾਕੀ ਸਾਰੀਆਂ ਲਿਖਤਾਂ ਵਿਚ ਪਾਠ 
ਪੂਰਾ ਮਿਲਦਾ ਹੈ। ਅਜਿਹੀਆਂ ਕਈ ਉਕਾਈਆਂ ਇਹਨਾਂ ਦੌਹਾਂ ਲਿਖਤਾਂ ਵਿਚ ਹੌਰ ਵੀ ਮਿਲਦੀਆਂ 
ਹਨ। 


ਸਿ. ਰ. ਲ. 8 ਵਿਚ ਏਥੇ ਇਸ ਦਾ ਪਾਠਾਂਤ੍ਰ ਵੱਖਰਾ ਹੈ ਅਤੇ ਨਾਲ ਇਕ ਤੁਕ ਵਾਧੂ ਵੀ ਮਿਲਦ) 
ਹੈ: “ਨਾਰਦਿ ਸਾਰਦਿ ਕੌਤੜੇ ਕੇਤੇ ਵਿਸਵਾ ਮਿਤ । ਸ਼ੁਕਰਿ ਬਹਸਪਤਿ ਕੇਤੜੋ ਸਪਤ ਹਿਖਿ 
ਬਸਿਸ਼ਟਿ ।” ਪਿਛੋਂ ਪਾਇਆ ਅਢੁਕਵਾਂ ਅਤੇ ਅਪ੍ਰਸ਼ੰਗਕ ਪਾਠ ਹੈ । ਪੱਤਰ (99/6) 

ਏਥੇ ਇਸ ਲਿਖਤ ਵਿਚ ੫ਾਠਾਂਤ੍‌ “ਸਭ ਰਚਿ ਰਚਿ ਚਉਗਾਂਨ” ਸੀ, ਜੌ ਅਢੁਕਵਾਂ ਹੌਣ ਕਾਰਟ ਏਥੇ 
ਪਾਠ ਸਿ. ਰ. ਲ. 3, 8, 9, 10 ਅਤੇ ਸ.ਸ.ਅ. ਵਿਚੋ ਲਿਆ ਹੈ ! ਕ੍ਰਮਵਾਰ ਪੱਤਰਾ (156/ਅ) 
(99/%), (121/ਅ), (41/6), (371/) 


ਮ੍ਰਲ=ਪਾਠ 87 


ਜਿਤੀ ਪਰਦੇ ਦੁਨੀ ਦੇ ਦਿਤੇ ਨੀ ਸਭ ਉਠਾਇ । 

ਕੋਇ ਨ ਕਿਸੇ ਜਾਣਸੀ ਬਾਝੂ ਪਾਕ ਖੁਦਾਇ । 

ਬਿਨਾ ਖਲੀਫੇ ਮੁਰਸੁਦੇ ਕੋਇ ਨ ਪਵੈ ਕਬੂਲ । 

ਬਿਨਾ ਇਮਾਮ ਪੈਕੇਬਰੇ ਬਾਝੂ ਯਾਰ ਰਸੂਲ । 

ਉਮਤ ਬਾਉ ਨ ਪਾਵਈ ਬਿਨਾ ਰਸੂਲ ਖੁਦਾਇ । 

ਲਿਖਿਆ ਵਿਚ ਕੁਰਾਨ ਦੇ ਜਬਰਾਈਲ ਗੁਆਹਿ ॥ ੬੧॥ 
ਜਵਾਬ ਨਾਨਕ ਸਾਹ ਸੂਰਾ ।। 

ਆਖੀ ਨਾਨਕ ਰੁਕਨਦੀ ਇਕੋ ਪਾਕ ਖੁਦਾਇ । 

ਦੂਜੀ ਕੁਦਰਤਿ ਕੂੜ ਹੈ ਅਲਹਿ ਆਪ ਗੁਆਹਿ । 

ਜਿਚਰੁ ਕੁਝ ਨ ਬੁਝਿਆ ਮੁਰਸਦ ਸਿਰ ਪਰ ਥਾਪ । 

ਮਰਹਮ ਹੋਇ ਕਲਾਮ ਦਾ ਖੁਦੀ ਉਠਾਵਹੁ “ਤਾਪ । 

ਕਰਹੁ ਪਨਾਹ ਖੁਦਾਇ ਦੀ ਉਮਤ ਦੀ ਛਡ ਆਸ ।” 

ਅਮਲੀ ਆਪੋ ਆਪਣੀ ਨੇਕੀ ਬਦੀ ਕਿਸਾਸ । 

ਅਮਲੀ ਆਪੋ ਅਪਣੀ ਸਿਰਿ ਸਿਰਿ ਹੋਇ ਹਿਸਾਬੁ । 

ਆਪੇ ਨਬੀ ਰਜੂਲੁ ਹੈ ਆਪੇ ਹੈ ਸਹਾਬ । 

ਸਭ ਵਡਿਆਈ ਰਬ ਹਥ ਦੇ ਕਰਿ ਫਿਰ ਖਸ ਲੋਇ । 

ਦੁਨੀਆ ਕਾਰਨ ਉਮਤੀ ਬਹਿ ਬਹਿ ਕਰੇਇ । 

ਦੂਨੀ ਦੁਰੋਗੀ ਵਾਹ ਮੈ ਖਾਸ ਕਰਿ ਦੂਰਿ । 

ਮਥਾ ਰਖ ਜਿਮੀਨ ਪਰ ਕਰ ਰਖ ਹਜੂਰਿ । 

ਦੇਕਾ ਕੀ ਹੋਇ ਰਰ ਦੂਜਾ ਸੈਗ ਨਿਵਾਰ । 

ਦੂਜਾ ਸੈਗ ਕੁਸੈਗ ਹੈ ਫਾਨੀ ਏਹੁ ਸੈਸਾਰੁ । 

ਦੁਨੀ ਵਲੇਵੇ ਕਾਰਨੇ ਹਾਰਨ ਆਪਣਾ ਦੀਨ । 

ਛੋਡ ਤਕੱਥਰ ਖੁਦੀ ਕਉ ਪਕੜਹੁ ਖਾਕ ਜਿਮੀਨ । 

“ਪੰਦ ਨਸੀਅਤ ਹਾਜੀਆ ਨਾਨਕ ਕਹੇ ਫਕੀਰ । 


1. ਸਿ. ਰ. ਲ. $ ਵਿਚ ਏਥੇ ਲਿਖਾਂਜੀ ਕੌਲ _ਉਕਾਈ ਕਾਰਣ ਇਹ ਤੁਕ ਰਹਿ ਗਈ ਹੈ । ਪੱਤਰ 
(121/ਅ) 

2, ਸਿ. ਰ. ਲ. 2, 3, 5, 10 ਤੋਂ ਸ. ਸ. ਅ. ਵਿਚ ਏਥੋਂ ਸ਼ਬਦ “ਆਪਿ! ਹੈ । ਕ੍ਰਮਵਾਰ ਪੱਤਰਾਂ 
੬59/9), (156/ਅ), 41/ਅ), 371/ਅ) 

3, ਸਿ. ਰ. ਲ. 2, 3, 10 ਵਿਚ ਇਹ ਤੁਕ ਨਹੀਂ” ਹੈ । ਕ੍ਰਮਵਾਰ ਪੱਤਰਾ (59/6), (156/ਅ), 
(41/ਅ), (371/ਅ) 

4. ਸਿ. ਰੋ. ਲ. 2, 3 ਏਥੇ ਸ਼ਬਦ “ਪੰਜ” ਹੈ । ਕ੍ਰਮਵਾਰ ਪੱਤਰਾ (59/ਅ), (157/9) ਪ੍ਰੰਤੂ ਸਾਰਥਕ 
ਅਤੇ ਪ੍ਰਸੰਗਕ “ਪੰਦ” ਹੀ ਰੋਣਾ ਚਾਹ]ਦਾ ਹੈ। _ਪੰਦ'--ਉਪਦੇਸ਼, ਰੀਤ _ਕਈ ਖਰੜਿਆਂ ਵਿਚ 
ਸ਼ਬਤ “ਪੰਧ” ਵੀ ਮਿਲਦ। ਹੈ, ਅਰਥ ਟਸਤ' ਹੈ । 


ਮੱਕੇ ਮਦੀਨੇ ਦੀ ਗੋਸ਼ਟਿ 


ਰਾਹ ਸੈਤਾਨੀ ਜ ਗੁੰਮਿਥੀਏ ਤਿਨਾਹ ਗਲੀ ਜੋਜੀਰੁ । 
ਆਵਹਿ ਜਾਹਿ ਭਵਾਈਅਹਿ ਦੋਜਕ ਲਹੇ ਸਜਾਇ । 
ਲਿਖਿ ਵਿਚਿ ਕਤੇਬ ਦੇ ਆਖਿਆ ਪਾਕ ਖੁਦਾਇ ॥੬੨॥ 
ਨਉ ਸੈ ਨਦੀ ਨੜਿਨਵੇ ਮਿਲਨਿ ਸਮੁੰਦ ਜਾਇ । 

ਸਮਤ ਸਮੁੰਦ ਅਵੇਹਿਆ ਨਦੀਆਂ ਅੰਤੁ ਨ ਪਾਇ । 
ਪਉਦੇ ਵਿਚ ਗੜਾੜ ਦੇ ਬੂੰਦ ਤਵੇ ਤਪਤਾਇ । 

ਬਲਨ ਤਲੋਂ ਤਿਨਾਹ ਦੀਆ ਹਡੀਆਂ ਜੋ ਬੇ-ਅਦਲੀ ਪਾਤਸਾਹਿ । 
ਕਾਜੀ ਮੁਫਤੀ ਕਾਰਕੁਨ ਫਉਜਦਾਰ ਕੁਟਿਵਾਲ । 

ਉਮਰੇ ਤੇ ਦਿਵਾਨੀਏ ਵਜੀਰ ਅਮੀਰਾ ਨਾਲਿ । 

ਬਖਸੀ ਤੇ ਬੁਤਾਤੀਏ ਨਾਲੋਂ ਪੋਤੇਦਾਰ । 

ਦਾਰੋਗੇ ਮੁਸਤੌਫੀਆ ਕਰਦੇ ਕੂੜ ਵਪਾਰੁ । 

'ਜੋੜਨ ਬਹੁਤ ਜਮਾਇਤੀ ਹੋਇ ਜਮਾਇਤਦਾਰ । 

ਖਾਵਨ ਗਰੀਬਾਂ ਲੁਟ ਕੇ ਕਰਕੇ ਜੋਰੁ ਅਫਾਰ । 

ਵਾਟ ਪਾੜੇ ਚਉਧਰੀ ਮਹਰ ਮੁਕੱਦਮੁ ਕੂੜ । 
ਚਉਕੀਦਾਰ ਪਿਆਦਿਆ ਜਲ ਥਲ ਹੋਏ ਧੂੜ । 
ਕੁਟਣੀਆਂ ਹਰਾਮੀਟੀਆਂ ਜੋ ਘਰੀ ਬਿਗਾਨੀ ਜਾਨਿ? । 
ਵੇਸਵਾ ਤੇ ਗਜਤੀਆ ਅਹਿਨਿਸਿ ਕਰਨ ਹਰਾਮ 1 

ਚੌਰਾਂ ਜਾਰਾਂ ਚੁਗਲਾਂ ਖਾਵਨਿ ਲਾਇ ਤਬਾਰੁ । 

ਲੂਣ ਹਰਾਮੀ ਵਿਸਾਸਘਾਤ ਦਰਗਹ ਰੋਇ ਖੁਆਰ । 
ਜੋਹਨਿ ਪਰਾਈਆਂ ਵੇਲੜੀ ਕੈਡੇ ਸੇਜ ਵਿਛਾਇ । 
ਸਰਪਰ ਦੌਜਕ ਵੈਸਨੀ ਲਹਸਨ ਬਹੁਤੁ ਸਜਾਇ । 
ਰਾਹਦਾਰ ਜਗਾਤੀਆ ਲੋਖਾ ਲਿਖਨ ਆਹਿ । 

ਦੁਇ ਦੁਇ ਜੋਗ ਵਾਲਿਆ ਪਰ ਘਰ ਹੈਢਣਿਆਹਿ । ਰ 
ਆਖਰ ਦੌੋਜਕ ਵੇਝਣਾ ਟੋਲਾ ਇਤਣਆਹਿ ।? 

ਲੇਦੇ ਵਧਿ ਚੜਾਇਕੇ ਦੇਦੇ ਘਟਿ ਤੁਲਾਇ । 

ਚਮੋਦੇ ਦੁਇ ਛਾਬੜੇ ਪਥਰ ਦਾ ਕਰਿ ਸੇਰੁ । 


ਇਹ ਦੋ ਤੁਕਾਂ ਸਿ. ਹ. ਲ. 2, 3, 10 ਅਤੇ ਸ. ਸ. ਅ. ਵਿਚ ਨਹੀ ਹਨ । ਕ੍ਰਮਵ'ਰ ਪੁੱਤਰਾ 

(60/6), (1576), (42/ਅ), (3 .2/%) 

ਸਿ. ਰ. ਲ. 2 ਵਿਚ ਇਹ ਤੁਕ ਨਹੀ” ਹੈ । ਲਿਖਾਰੀ ਕੌਲ” ਭੁਲ ਹੋਈ ਹੈ । ਪੁੱਤਰਾ (60/ਅ) ੍ 
ਏਥੋ ਇਸ ਖਰੜੇ ਦਾ ਕ੍ਰਮ-ਭੰਗ ਸੀ, ਜੌ ਸਿ. ਰ. ਲ. 2, 3, 10 ਅਤੇ ਸ. ਸ. ਅ. ਅਨੁਸਾਰ ਕਰ 

ਦਿੱਤਾ ਹੈ । ਕ੍ਰਮਵਾਰ ਪੱਤਰਾ (61/6), (157/ਅ), (43/6), (372/6) ੬ 


ਮ੍ਰਲ-ਪਾਠ 89 


ਚੋਗਾ ਕਰਿ ਬਹਾਲੀਐ ਮੁਹੇ ਪਰਾਇਆ “ਢੇਰ ॥ ੬੩ ॥ 
ਕਰਨ ਹਰਾਮ ਹਰਾਮਖੋਰ ਤਿਨਾ ਭੀ ਹਡ ਜਲਾਇ । 
ਕਾਵਨ ਖਾਵਨ ਮਾਸ ਤਿਹਿ ਖਸ ਮਾਲ ਬਿਰਾਨਾ ਖਾਹਿ 15 
ਜਲਦੇ ਫੋਜਕੁ ਹਾਵੀਐ ਜੋ ਦੇਨ ਗੁਆਹੀ ਕੂੜਿ । 

ਘੁਟ ਲਘਾਇਨ ਦੁਖਤਰਾ ਜਲਦੇ ਫਿਸਨ ਪੂਰ । 

ਸੁਣਹੋ ਕਾਜੀ ਰੁਕਨਦੀ ਪੰਦ ਨਸੀਅਤ ਲੋਇ । 

ਛਭਹੁ ਰਾਹ ਸੈਤਾਨ ਦਾ ਸਚੁ ਹਕੀਕਤ ਏਹ । 

ਬਾਝ ਅਲਹ ਦੀ ਬੈਦਗੀ ਛਡਸੁ ਅਮਲ ਬਿਕਾਰ । 
ਦਰਗਹਿ ਗਇਆ ਜਾਣੀਅਨਿ ਨਾਨਕ ਏਹਿ ਅਸਾਰ ॥ ੬੪ ॥ 
ਕਰਹੁ ਮਸਕਤਿ ਜੁਹਦ ਦੀ ਸੀਸ” ਉਠਾਵਹੁ ਭਾਰੁ । 
ਨਖਸਿਖ ਪਵੇ ਪਸੀਨੜਾ ਕੋਈ ਕਰਹੁ ਅਹਾਰੁ । 

ਦਸਵਾ ਹਿਸਾ ਵੈਡ ਕੇ “ਰਾਹਿ ਖੁਦਾਈ ਦੋਇ । 

6ਪਾਵੇ ਰਾਜ ਭਿਸਤ ਦਾ ਰਾਹਿ ਹਕੀਕਤ ਏਹਿ । 

ਪਾਣੀ ਪਖਾ ਪੀਸਣਾ ਧੋਵਹੁ ਕਦਮ ਪਖਾਰ । 

ਕਰਹੁ ਵਿਛਾਈ ਦਭ ਦੀ ਲਜਤ ਸਭ ਵਿਸਾਰਿ । 

ਸਭੇ ਲਜਤਾ ਰੋਗ ਹੈਨਿ ਦੇਹੀ ਨੋ ਪੀੜੇਨਿ ! 

ਇਖ ਜਿਵੇ ਰਸੁ ਨਿਕਲੋਂ$ ਬਹੁਤ ਸਜਾਈ ਦੇਨ । 

ਜਵਾਂ ਦੀ ਖਾਇ ਰੋਟੜੀ ਲੂਣ ਨ ਨਾਲ ਰਲਾਇ । 

ਨੰਢਾ ਪਾਣੀ ਪੀਇ ਕੇ ਸਚਾ ਰਬੁ ਧਿਆਇ । 

ਛਡਹੁ ਸਭੇ ਨਿਆਮਤੀ ਕਿਆਮਤ ਨੌ ਕਰ ਯਾਦ । 

ਜੁਸਾ ਉਡਸੀ ਰੂੰਟ ਜਿਉ ਪਲਿਆ ਮਿਠੇ ਸਾਦ । 

ਖਾਧਾ ਪੀਤਾ ਨਿਕਲੇ ਜਿਉ ਤਿਲ ਘਾਣੀ ਤੇਲ । 

ਰਸ ਕਸ ਖਾਧੇ ਬਹੁ ਘਣੇ ਸੈਗ ਕੁਟੋਬੇ ਮੇਲ । 

ਓੜਿ ਨਿਬਾਹੁ ਕੋ ਨਹੀ ਜੀਵਦਿਆ ਮਰ ਮਾਰ । 
ਦੁਨੀਆ ਖੋਟੀ ਰਾਸੜੀ ਮਨਹੁ ਚਿਤਹੁ ਵਿਸਾਰ । 


1 


ਦੌਥੋ ਸਬਦ 'ਮਏ ਪਰਾਏ” ਸੀ, ਜੱ ਸਾਰਥਕ ਪਾਠ ਨਹੀ ਸੀ । ਸਿ. ਰ. ਲ. 2, 3. 8, 10 ਤੋ 
ਸ. ਸ. ਅ. ਵਿਚ“ ਲਿਆ ਹੈ । ਕ੍ਰਮਵਾਰ ਪੱਤਤਾ (6119), (157/%), (100/%), (372/ਉ) 
ਸਿ. ਰ. ਲ. 2 ਵਿਚ ਏਥੋ ਤੁਕ ਲਿਖਾਰੀ ਕੌਲ ਰਹਿ ਗਈ ਹੈ ਪੱਤਰਾ (61/ਅ) 

ਸਿ. ਨ. ਲ. 2 ਵਿਚ ਏਥੇ ਸ਼ਬਦ “ਸੀਸੀ? ਹੈ, ਜੋ ਅਬ਼ੁਧ ਹੈ । ਪੁੱਤਰਾ (61/ਅ) 

ਸਿ. ਰ. ਲ. 2, 3 ਵਿਚ ਏਥੇ ਸ਼ਬਦ “ਨਾਇ” ਹੈ । ਪੱਤਰਾ (61/ਅ), (57/ਅ) 

ਸ. ਸ. ਅ. ਵਿਚ ਇਹ ਤੁਕ ਲਿਖਾਰੀ ਕੌਲ ਰਹਿ ਗਈ ਹੈ । ਪੱਤਰਾ (372/6) 


ਸਿ. ਰ. ਲ. 2, 3 ਤੋ ਸ. ਸ. ਅ. ਵਿਚ ਏਥੇ ਸ਼ਬਦ 'ਕਢੀਐ” ਹੈ । ਕ੍ਰਮਵਾਰ ਪੱਤਰਾ (62/ਉ; 
(157/ਅ), (372/) ੫ ਮਿ 


ਮੱਕੇ ਮਦੀਨੇ ਦੀ ਗੋਸ਼ਟਿ 


ਸੁਖਾਂ ਨੂੰ ਢੁਢੇਦਿਆ ਡੁਖੜੇ ਹਡ ਪਏ । 
ਡੁਖੋ ਭੁਖ ਵਿਹਾਵਦਾ ਸੁਖੜੇ ਨਸ ਗਏ ॥ ੬੫ 1 
ਸੁਆਲ ਕਾਜੀ ਰੁਕਨਦੀਨ ਕਾਜੀ ਸੂਰਾ ॥ 
ਰੁਕਨਲ ਆਖੇ ਨਾਨਕਾ ਲਿਖਿਆ ਵਿਚ ਕੁਰਾਨ । 
ਵਾਲਹੁ ਨਿਕੀ ਪੁਰਸਲਾਤ ਖੰਨਿਅਹੁ ਤ੍ਰਿਖੀ ਜਾਨ । 
ਉਥੇ ਟਿਕੇ ਨ ਭੁਣ ਭੁਣਾ ਠਹਰ ਨ ਸਕਨ ਪੈਰ । 
ਮੁਸਕਲੁ ਤਿਨਾ ਲੰਘਣਾ ਜਿਨ੍ਹਾਂ ਕਮਾਏ ਵੈਰ । 
ਸਾਇਰ ਲੋਹੂ ਪੂੰ ਦਾ ਅਗਨ ਜਲੇ ਭੜਕਾਇ” । 
ਕੈਧੀ ਦਿਸਨ ਅਵਾਈ ਧਾਈ ਪਵੇ ਕਹਾਇ 1 
ਓਥੇ ਬੇਲੀ ਮਹੈਮਦ ਮੁਸਤਫਾ ਇਉ” ਉਮਤੀ ਪਾਰਿ ਲੰਘਾਇ । 
ਕਾਫ਼ਰ ਪਾਰ ਨ ਜਾਇਨੀ ਤਪਨ ਤੇ ਵਿਲਲਾਇ 1 ੧ 
ਜਿਨਾ ਕਲਮਾ ਨਾ ਜਾਣਿਆ ਸੇ ਖੜੇ ਪੁਕਾਰਨ ਹਾਇ 1 
ਤਿਨਾ ਬੇਲੀ ਨ ਹੋਵੇ ਮੁਸਤਫਾ ਲਏ ਨ ਫੇਰ ਛੁਡਾਇ । 
ਡਰੇ ਸਫਾਤਿ ਨ ਤਿਨਾਹ ਦੀ ਦਰਗਹ ਦੇ ਹਜੂਰਿ । 
ਬੇਈਮਾਨ ਖਸੂਮਤੀ” ਨਿਤ ਕਮਾਵਨਿ ਕੂੜ ॥ ੬੬ ॥ 


ਜਵਾਬ ਨਾਨਕ ਸਾਹ ਸੂਰਾ । 


ਨਾਨਕ ਆਖੇ ਰੁਕਨਦੀ ਮੁਖ ਤੇ ਸਮਝ ਅਲਾਇ ।$ 
ਜਾਥੇ ਸਾਇਰ ਆਤਸੀ ਬੇੜੇ ਬਹੁਤ ਮਿਲਾਇ । 
ਕਈ ਮਹੋਮਦ ਮੁਸਤਫਾ ਖੜੇ ਲੰਘਾਇਨ ਪੂਰ 1 
ਗੂਨਾ ਗੂਨੀ ਉਮਤੀ ਕਈ ਸਚੁ ਕਈ ਕੂੜ । 

ਪੁਛਨ ਤਿਨਾਹ ਜਗਾਤੀਏ ਜਿਨਾਹ ਕੀਤੇ ਬਹੁਤ ਅਜਾਬ । 
“ਕਈ ਮੁਹਾਵੇ ਮੁਸਤਫਾ ਸਕਹਿ ਨ ਦੋਇ ਜਵਾਬ । 
ਨੈਕੀ ਬਦੀ ਬੀਚਾਰੀਐ ਮਲਕਲ ਮਉਤ ਹਜੂਰ । 
ਕਟਿ ਉਤਾਰੇ ਪੁਰਸ਼ ਲਾਤ ਜਲ ਥਲ ਹੋਵਨ ਧੂਰ । 
ਮੁੰਹ ਤੇ ਕਲਮਾ ਆਖ ਕੇ ਦੁਈ ਦਰੋਗ ਮਿਲਾਇ । 
ਅਗੋਂ ਮਹੌਮਦ ਮੁਸ਼ਤਫਾ ਸਕਹਿ ਨ ਤਿਨਾ ਛਡਾਇ । 
“ਸਾਇਰ ਦੇ ਮੇਰ ਜੀਵੜੇ ਬੋੜਿਆ ਦੇ ਮਲਾਹਿ । 


ਸਿ. ਰ. ਲ. 2, 8, 9, 10 ਤੇ ਸ. ਸ. ਅ. ਵਿਚ ਏਥੇ ਸ਼ਬਦ 'ਭੜੜਾਇ' ਹੈ । ਕ੍ਰਮਵਾਰ ਪੱਤਰ 
(63/6), (101/ਅ), (123/6), (374/6) 

ਸਿ. ਰਲ. 2, 10 ਤੇ ਸ. ਸ. ਅ. ਵਿਚ ਸ਼ਬਦ “ਕਸਹਮਤ ਵੀ ਮਿਲਦਾ ਹੈ, ਕ੍ਰਮਵਾਰ ਪੁੱਤਰਾ 
(63/%), (44/ਅ), (374/6) 

ਸਿ. ਰ. ਲ. 10 ਵਿਚ ਇਹ ਤੁਕ ਨਹੀ ਹੈ । ਪੁੱਤਰਾ (45/6) 

ਇਹ ਤੁਕ ਸਿ. ਰ. ਲ. 2 ਵਿਚ ਨਹੀ” ਹੈ । ਪੁੱਤਰਾ (63/ਅ) 

ਇਹ ਤੁਕ ਸ. ਸ. ਅ. ਵਿਚ ਨਹੀ ਹੈ । ਪੁੱਤਰਾ (374/ਅ) 


ਮ੍ਰਲ-ਪਾਠ 91 


ਜਲਨ ਤਿਨ ਦੀਆ ਉਮਤੀ ਵਿਚ ਸਾਇਰ ਅਗਨਿ ਅਥਾਹਿ । 
ਬੋ-ਪੀਰਾ ਤੇ-ਮੁਰਸਦਾ ਢੋਈ ਕੋਈ ਨਾ ਦੇਇ । 

ਫਾਹਿ ਵਿਚ ਫਰੇਸਤੇ ਮਾਲ ਜਗਾਤੀ ਲੋਇ । 

ਬਦੀਆ ਦੇ ਤੁਲ ਨੇਕੀਆ ਮੀਜਾ ਕਰਨ ਹਿਸਾਬੁ । 
ਬਾਕੀ ਜਿਨਾਹ ਡੇਵਣੀ ਹੋਵਨ ਸੇਈ ਖਰਾਬ ॥੬੭॥ 
ਓਇ ਖਾਕੂ ਨਾਲ ਮਿਲਾਈਅਨਿ ਜੈਮਨਿ ਹੋਇ ਕਪਾਹਿ । 
ਚੁਣਿ ਚੁਣਿ ਕਢੀਅਨ ਫੁਟੀਆਂ 'ਖ੍ਰੰਢੀ ਮਿਲੇ ਸਜਾਇ । 
ਵੇਲਣ ਵੇਲ ਵਲਾਈਐ ਵਿਚਿ ਪਿੰਝਣ ਪੀੜਾ ਖਾਇ । 
ਕਤਣਿ ਕਤ ਕਤਾਈਐ ਤੌਦੂ ਖੇ'ਚ ਕਢਾਇ । 

ਅਗਨੀ ਖੁੰਬ ਚੜਾਈਐ ਮ਼ੁੰਗਲੀ ਦਬਿ ਕੁਟਾਇ ।” 

ਕਤਨ ਕੈਚੀ ਕਟੀਐ ਸੂਟੀ ਜੋੜਿ ਸੀਵਾਇ । 

ਪਹਰੂਨ ਹੋਇ ਕਜਾਈਐ ਫਿਰਿ ਤਿਸ ਮੇਲ ਖਾਇ 

ਹੋਇ ਪੁਰਾਣਾ ਸੁਣੀਐ ਅਢੁ ਨ ਮੁਲ ਵਿਕਾਇ । 

ਕਰਨ ਮਸਾਲ ਮਸਾਲਚੀ ਆਤਸ ਨਾਲ ਜਲਾਇ । 

ਜਲ ਬਲ ਰੋਵੇ ਖਾਕੜੀ ਤਪੇ ਤੇ ਵਿਲਲਾਇ । 

ਸਦਹੁ ਮਹੈਮਦ ਮੁਸਤਫਾ ਲਏ ਕਪਾਹਿ ਛਡਾਇ । 

ਇਨ ਕਪਾਹਿ ਦੀ ਜੋਨ ਵਿਚਿ ਏਤੀ ਮਿਲੀ ਸਜਾਇ । 
ਪੇਵੇ ਪਾਇ ਪੀੜਾਈਅਨ ਕਢੀਐ ਘਾਲੀ ਤੇਲੁ । 

ਵਟੀ ਵਟ ਕਪਾਹਿ ਦੀ ਡੀਵੇ ਅੰਦਰਿ ਮੇਲੁ । 

ਇਕਾ ਮਿਟੀ ਤ੍ਰਿਹਾ ਦੀ ਇਉ ਜਲਦੇ ਮੁਸਲਮਾਨ । 

ਜਲ ਬਲ ਰੋਵਨ ਬਪੁੜੇ ਕੋਇ ਨ ਪੁਛੇ ਆਨ ॥੬੮॥ 
ਫਿਰਿ ਇਦੁ ਜੋਨਹੁ ਕਢਿਆ ਤਿਲ ਹੋਇ ਜਮਿਆ ਸੋਇ । 
ਤੇਲੀ ਪੀੜੀ ਘਾਣੀਐ ਦੇ ਦੇ ਦਬਾ ਗੋਇ । 

ਡੀਵੇ ਪਾਇ ਜਲਾਈਐ ਜਲ ਬਲ ਮਾਟੀ ਹੋਇ । 

ਸਦਹੁ ਮਹੇਮਦ ਮੁਸਤਫਾ ਤਿਸੇ ਸੁਣਾਏ ਰੋਇ ॥੬੯॥ 
ਤਿਲ ਦੀ ਜੋਨਹੁ ਕਢਿਆ ਫਿਰਿ ਜਮਿਆ ਹੋਇ ਕਮਾਦ । 


ਏਥੇ ਵੱਖ ਵੱਖ ਪਾਠ ਮਿਲਦੇ ਹਨ, ਜਿਵੇ” 'ਖੁਭੀ”, 'ਪੁਠੀ”, ਆਦਿ ਪ੍ਰੰਤੂ ਢੁਕਵਾਂ ਸ਼ਬਦ 'ਖੁੰਢੀ” ਹੈ । 
ਵੇਖੋ ਮਹਾਨ ਕੱਜ਼ ਖੁੰਢ” ਸ਼ਬਦ (ਅਰਥ--ਬੋਲਣ, ਜਿਸ ਨਾਲ ਗੈਨੇ ਆਦਿ ਦਾ ਰਸ ਕਢੀਦ। ਹੈ) 
ਕਪਾਹ ਵਿਚੋਂ” ਰ੍ਰ ਤੇ ਵੜੇਵਿਆਂ ਨੂੰ ਅੱਡ ਕਰਨ ਵਾਲੇ 'ਬੋਲਟ” ਤੋ“ ਭਾਵ ਹੈ । 

ਸਿ. ਰ. ਲ. 2, 5 ਵਿਚ ਪਾਠਾਂਤ੍--ਅਗਨੀ ਉਪਰਿ _ਚਾੜੀਐ _ਧੌਪੇ ਖੁੱਏ ਕੁਟ'ਇ” ਹੈ । ਕ੍ਰਮਵਾਰ 
ਪੱਤਰਾ (61/ਅ), (90/6) 


ਮੱਕੇ ਮਦੀਨੋਂ ਦ ਗੋਸ਼ਟਿ 


ਟੋਏ ਭਨ ਪੀੜਾਈਐ ਲਹਦਾ ਬਹੁਤ ਅਜਾਬੁ । 
'ਇਖ ਜਿਵੇ ਰਸ ਕਢੀਐ ਪਵੇ ਕੜਾਹੇ ਮਾਹਿ । | 
ਦੇ ਦੇ ਤਾਉਂ ਪਕਾਈਐ ਗੁੜ ਸਕਰ ਖੰਡ ਕਰਾਹਿ । ੧ 
ਖਾਧਿਆ ਹੋਵੇ ਕਿਰਬਤੀ ਫੇਰ ਨ ਛੁਹਦਾ ਕੋਇ 1 | 
ਸਦਹੁ ਮਹੈਮਦ ਮੁਸਤਫਾ ਤਿਸਹਿ ਸੁਣਾਏ ਰੋਇ ।।੭੦॥ 
ਕੇਤੀ ਜੂਨ ਅਵੇਹੀਆ ਗਿਣਤੀ ਗਣੀ ਨ ਮਾਇ ! 
ਫਿਰਹਿ ਚਉਰਾਸੀ ਭਉਦੀਆ ਬਹੁਤੀ ਲਹੇ ਸਜਾਇ । 
ਮਰ ਮਰ ਜੈਮਨ ਫੇਰਿ ਫੇਰਿ ਜੋਨੀ ਭਵਹਿ ਅਸੈਖ । 
ਦੁਖ ਸੁਖ ਬਹੁਤੁ ਨਮਾਵਦੇ ਗਣਤ ਨ ਗਏ ਬਿਅੰਤ । 
ਸੁਣੇ ਨ ਰਾਮ ਰਸੂਲ ਕੋਇ ਨਾ ਰੂਹਾਂ ਦੀ ਫਿਰਿਆਦ । 
ਦੁਨੀਆਂ ਅੰਦਰਿ ਆਇਕੈ ਉਮਰ ਗਵਾਈ ਬਾਦਿ । ਹੇ 
ਕੂੜੀ ਮਜਲਸ ਬੈਠ ਕਰਿ ਕੀਤਸ਼ੁ ਕੂੜ ਅਪਾਰਿ । 
ਜਾਂ ਫਿਰ ਉਠੀ ਚਲਿਆ ਲਡ ਅਥਰਬਣ ਭਾਰੁ । 
ਬੰਨਿ ਚਲਾਇਆ ਅਜਰਾਈਲ ਸਾਥੀ ਸੈਗਿ ਨ ਕੋਇ । 
ਲਹੇ ਸਜਾਈ ਅਗਲੀਆ ਇਸੋ ਸੁਣਾਇ ਰੋਇ । 
ਮਿਲਨ ਸਜਾਈ ਬਹੁਤੀਆ ਮਲਕਲ ਮਉਤ ਹਜ੍ੂਰਿ । 
ਲੇਖਾ ਮੰਗਨ ਚਿਤੁ ਗੁਪਤ ਜੋ ਛਪ ਕਮਾਏ ਮੁੜਿ । 
ਨਾ ਸਾ ਲੋਇਣ ਮੁਕਰੇ ਤੋਬਹਿ ਕਰਨ ਪੁਕਾਰੁ । 
ਦੇਵਨ ਕਨਿ ਕੁਆਹੀਆ ਅੰਧਾ ਰੂਹ ਬਿਕਾਰ । 
ਆਲਤ ਜਿਹੜਾ ਮੁਕਰੇ ਚਖ ਚਖ ਸਾਦ ਬਿਕਾਰ । 
ਹਥਾਂ ਪੈਰਾਂ ਚਾਕਰੀ ਹੁਕਮੁ ਕਮਾਵਨ ਕਾਰ । 
ਪੰਜ ਹਵਾਸ ਬਖੀਲ ਸੈਗ ਤੌਬਹਿ ਕਰਨਿ ਪੁਕਾਰ । 
ਅਸੀ' ਬੈਦੇ ਹੁਕਮ ਦੇ ਹੁਕਮੁ ਕਮਾਵਹਿ ਕਾਰੁ । 
ਰੁਹੁ ਕਰੇ ਬਦਫੇਲ ਬਹੁ ਰਖ ਪਨਾਹਿ ਰਸੂਲ ।” 
ਲਗੀ ਮਿਲਨ ਸਜਾਇ ਜਬ ਗਏ ਸਿ ਭਲੇ ਭੁਲ । 
ਰਾਮ ਰਸੂਲ ਨ ਡਿਸਨੀ ਦੇਵਨਿ ਰੂਹੂ ਛਡਾਇ । 
ਸਚੁ ਜੁ ਸਾਥੀ ਸਭਸ ਦਾ ਮੂੜਿ ਨ ਪਲੇ ਪਾਇ । 
ਸਚ ਸਿਰੈਦਾ ਪਾਤਸਾਹੁ ਆਦ ਜੁਗਾਦੀ ਸੋਇ । 


ਸਿ. 3. ਲ. 2 ਵਿਚ “ਇਖ ਜਿਵੇ ਰਸੁ ਕਢੀਐ” ਤੋ ਅਗੇ 16 ਲਾਈਨਾਂ ਨਹ“ ਹਨ ਅਤੇ 16ਵੀ' 
ਲਾਈਨ ਦਾ ਆਖਰੀ ਅੱਧ ਇਸ ਤੁਕ ਵਿਚ ਲੈ ਆਂਦਾ ਹੈ । ਪੱਤਰਾ (65-66) 

ਸਿ. ਰ. ਲ. 2 ਵਿਚ ਪਾਠਾਂਤ੍ਰ 'ਰ੍ਰਹ ਕਰੋ ਬਦ _ਫੋਲੀਆ ਬਹੁ ਰਖਨ ਪਢੇ ਹੁਕਮ ਰਸੂਲ” ਹੈ । 
ਜਿ. ਰ. ਲ. 3 ਤੋਂ ਸ ਸ ਅ. ਵਿਚ ਪਾਠਾਂਤੁ “ਰੂਹ ਕਰੇ ਬਦ _ਫੋਲੀਆ ਰਖਿ ਪਨਾਹਿ ਰਸ੍ਹਲ ।” 
ਕ੍ਰਮਵਾਰ ਪੱਤਰਾ (66/6), (159/ਅ), (376/%) 


ਮੂਲ-ਪਾਠ 93 
ਹੈ ਭੀ ਹੋਸੀ ਸਚੁ ਹੈ ਅਵਰੁ ਨ ਦੂਜਾ ਕੌਦਿ । 
ਦੂਜੀ ਕਾਰ ਬਿਕਾਰ ਹੈ ਪੂਰੀ ਕਿਸੇ ਨ ਪਾਟਿ । 
ਨਾਨਕ ਆਖੇ ਰੁਕਨਦੀ ਸਚਾ ਇਕ ਖੁਦਾਇ ॥ ੭੧ ॥ 
ਮੁਇਆ ਜੀਵਦਿਆ ਸੈਗ ਸਦਾ ਸਾਂਈ ਸਚਾ ਸੋਇ । 
ਸਚੋ ਬਾਹਰਿ ਜੋ ਰਹੈ ਸੇ ਅੰਤੀ ਚਲੋ ਰੋਇ । 
ਦਰਗਹ ਜਾਤ ਨ ਜੋਰੁ ਹੈ ਅਬੇ ਤਬੇ ਨਹੀ ਹੋਇ । 
ਸਚੋ ਸਚੁ ਨਿਆਉ ਹੈ ਕਰਤਾ ਕਰੇ ਸੁ ਹੋਇ । 
ਨਾਨਕ ਮੁਰਸ਼ਦ ਸਚੁ ਹੈ ਦੇਵੇ ਸਚੁ ਮਿਲਾਇ । 
ਸਚੇ ਮੁਰਸਦ ਬਾਹਰਾ ਭੈਭਲ ਭੂਸੇ ਖਾਇ ॥ ੭੨ ॥ 
ਮਰਦੇ ਮੁਸਲਮਾਨ ਹੋਇ ਵਿਚ ਰਖਨ ਕਬਰ ਬਣਾਇ । 
ਸੈ ਵਰਿਆ ਹੋਇ ਖਾਕੜੀ ਖਾਕੁ ਸਿਉ” ਮਿਲਿ ਜਾਇ । 
ਫਿਰ ਪਉਦੀ ਵਸ? ਕਲਾਲ ਦੇ ਭਾਂਡੇ ਘੜੇ ਬਣਾਇ । 
ਇਟਾਂ ਘੜੇ ਬਣਾਇਕੇ ਆਵੀ ਦੇਇ ਚੜਾਇ । 
ਖਾਵਨ ਅਗਨ ਅਗਣਤੀ ਜਲ ਬਲ ਕਰਨ ਕਹਾਇ । 
ਜਲ ਬਲ ਰੋਵਨ ਬਪੁੜੇ ਲੋਕਾ ਨਿਆ ਪਰਵਾਹਿ ॥ ੭੩ ॥ 
ਮਰੇ ਵਿਚਾਰਾ ਹਿੰਦੜ੍ਹ ਵਿਚ ਅਗੀ ਦੇਨ ਜਲਾਇ । 
ਜਲਿ ਬਲਿ ਹੋਵੇ ਭਸਮੜੀ ਪਉਣ ਖੜੇ ਉਡਾਇ । 
ਪੜਿ ਕਰਿ ਦੇਖ ਕੁਰਾਨ ਵਿਚਿ ਕਿਸ ਨੂੰ ਵਡੀ ਸਜਾਇ । 
ਸੋਈ ਕਾਫਰ ਦੋਜਕੀ ਜੋ ਖਾਦਾ ਬਹੁਤੇ ਤਾਇ । 
ਪਹਿਲਾ ਆਤਸਿ ਸਿਉ ਜਲੇ ਵਿਚ ਤਿਨਾ ਜਲਾਏ ਕਉਣ । 
ਖਾਕ ਸਮਾਣੀ ਖਾਕ ਸਿਉ ਪਉਣ ਸਮਾਣਾ ਪਉਣ । 
ਆਬ ਸਮਾਣੀ ਆਬ ਸਿਉ ਅਰਬਾ ਨਾਸਰ ਪਾਕਿ । 
ਕਿਆਮਤਿ ਫੇਰ ਉਠਾਈਐ ਰੂਹ ਨਿਮਾਣੀ ਖਾਕਿ । 
ਜਿਤ ਕਿਤੀਆ ਖਾਹਸਾ ਫਿਰ ਲੈ ਉਠਿਆ ਨਾਲਿ । 
ਕੀਤਾ ਆਪਣਾ ਭੋਗਣਾ ਫਿਰਿ ਪਇਆ ਵਸ ਜੈਜਾਲ । 
ਖੇਲੇ ਲਖ ਚਉਰਾਸੀਆ ਧਰਿ ਧਰਿ ਰੂਪ ਅਨੇਕ । 
ਰੈਗ ਤਮਾਸੇ ਖੋਲ ਕੇ ਅੰਤੁ ਏਕ ਕਾ ਏਕੁ ॥ ੭੪ ॥ 


1. (6) ਸਿ. ਰ. ਲ. 2 ਵਿਚ ਏਥੇ ਇਸ ਤੋ ਅੱਗੇ ਉਹ ਸਾਰਾ ਪਾਠ ਦਿੱਤਾ ਹੈ ਜੋ ਪੰਨਾ 55 (ਫੁਟ 
ਨੌਟ ਨੰ: 4) ਤੇ ਨਹੀ” ਸੀ । ਪੁੱਤਰਾ (67/6) 


(ਅ) ਏਥੋ ਸ਼ਬਦ “ਅੱਗੇ” ਵੀ ਮਿਲਦਾ ਹੈ । ਸਿ.ਰ.ਲ. 2 ਤੇ ਸ. ਸ. ਅ. ਵਿਚ ਕ੍ਰਮਵਾਰ ਪੱਤਰਾਂ 
(66/ਅ), (3771) 


2, ਸਿ, ਰ. ਲ. 2, 3 ਵਿਚ ਏਥੇ ਸ਼ਬਦ 'ਕ੍ਰੌਭਾਰਿ” ਵੀ ਮਿਲਦਾ ਹੈ । ਪੁੱਤਰਾ (686), (159/ਅ) 


16102€0 6 137 70756 53੧  ##078103060970.00 


9 


ਮੱਕੇ ਮੁਦੀਨੇ ਦੀ ਗੌਸ਼ਟਿ 
ਮਿਟੀ ਵਿਚ ਬੈਠਾਈਅਨਿ ਖਾਸੇ ਮੁਸਲਮਾਨ । 
ਜੋਗੀ ਤੇ ਸੈਨਿਆਸੀਆ ਖਟ ਦਰਸਨ ਹਿੰਦਵਾਨ । 
ਪਹਿਲੇ ਖਾਕੂ ਸੈਗਿ ਮਿਲਨਿ ਫਿਰਿ ਗੈਦੇ ਹੋਹਿ ਖੰਖੀਰੁ । 
ਧਰਤੀ ਵਿਚ ਝਪੀੜੀਅਨ ਹੋਵਨ ਬਹੁਤ ਜਹੀਰੁ । 
ਇਕ ਦੂ ਰੂਹੋ ਲਖ ਹੋਵਨਿ ਧਰ ਧਰ ਕੀੜੇ ਰੂਪ । 
ਮਰਿ ਮਰਿ ਖਾਕੁ ਸੈਗ ਮਿਲਨਿ ਕਰਿ ਕਰਿ ਰੂਪ ਕਰੂਪੂ । 
ਸੇ ਵਰਿਆ ਵਿਚ ਖਾਕ ਹੋਨ ਸਹਿ ਸਹਿ ਵਡੇ ਅਜਾਬ । 
ਫਿਰ ਪਉਦੀ ਵੇਸ ਕਲਾਲ ਦੇ ਭਾਂਡੇ ਘੜੇ ਸਿਤਾਬ । 
ਭਾਂਡੇ ਇਟਾਂ ਬਹਤ ਬਿਧਿ ਜਲਨਿ ਪਿਜਾਵੀ ਸਾਲ । 
ਜਲ ਬਲ ਕਰਦੇ ਹਾਇ ਹਾਇ ਕੌਇ ਨ ਪੁਛੇ ਹਾਲ । 
ਯਾਰ ਮਹੈਮਦੀ ਜੇਤੜੇ ਫਾਤਿਆ ਦੋਨ ਦੁਆਇ । 
ਜਲਦੇ ਵਿਚ ਪਿਜਾਵਿਆ ਕੋਇ ਨ ਕਢੇ ਜਾਇ । 
ਦੁਨੀਆ ਦੀਆਂ ਵਡਿਆਈਆਂ ਰਹੀਆਂ ਦੁਨੀਆ ਮਾਹਿ । 
ਬਹਿ ਬਹਿ ਯਾਰ ਮਹੈਮਦੀ ਤਰ ਤਰ ਲੁਕਮੇ ਖਾਹਿ । 
ਜੀਵਦਿਆ ਭੋਜਨ ਭਿਸਤ ਵਿਚਿ ਮੋਇਆ ਲਹਨ ਨ ਸਾਰ । 
ਜਲਦੇ ਵਿਚ ਪਿਜਾਵਿਆ ਜਲ ਬਲ ਹੋਇ ਅੰਗਾਰ । 
ਭਾਂਡੇ ਇਟਾਂ ਪਕਾਇਕੇ ਕਢੋ ਫੇਰ ਕਲਾਲ । 
ਗੂੰਨਾ ਗੂਨੀ ਭਾਂਡੜੇ ਪਕਨਿ ਕਾਲੇ ਲਾਲਿ । 
ਫਿਰ ਉਤਰਨ ਜਾਇ ਬਜਾਰ ਵਿਚ ਪਵੇ ਕਸੀਰਾ ਮੁਲੁ । 
ਅਮਲੀ ਆਪੋ ਆਪਣੀ ਪਏ ਸਿ ਗਲੀਏ ਰੁਲ । 
ਇਕਨਾ ਪਵਨਿ ਨਿਆਮਤੀ ਇਕਨਾ ਪਵੈ ਪਿਸਾਬੁ । 
ਅਮਲੀ ਆਪੋ ਆਪਣੀ ਲਹਨ ਅਜਾਬ ਸਵਾਬੁ । 
ਸੁਣਿ ਹੋ ਕਾਜੀ ਰੁਕਨਦੀ ਨਾਨਕ ਕਹੇ ਜਵਾਬੂ । 
ਸਾਹਿਬ ਦਾ ਫੁਰਮਾਇਆ ਲਿਖਿਆ ਵਿਚਿ ਕਿਤਾਬੁ । ੭੫ । 


ਸੁਆਲ ਕਾਜੀ ਰੁਕਨਦੀ ਸੂਰਾ ॥ 


ਆਖੋ ਕਾਜੀ ਰੁਕਨਦੀ ਸੁਣਹੋ ਨਾਨਕ ਪੀਰ । 


1, ਸਿ. ਰ. ਲ. 9 ਵਿਚੋਂ ਏਥੇ ਸਬਦ “ਲਾਲ” ਲਿਆ ਹੈ । ਪੁੱਤਰਾ (135/ਅ) 

ਸਿ. ਰ. ਲ. 2, 3, 5, 10 ਤੇ ਸ. ਸ. ਅ. ਵਿਚ ਏਥੋਂ ਸਵਾਲ ਕਾਜੀ ਰੁਕਨਦੀ ਸਰਾ” ਵਾਲਾਂ 
ਨਹੀਂ ਹੈ, ਪ੍ਰੰਤ੍ਰ ਸਿ . ਰ. ਲ. 2, 5 ਵਿਚ ਇਸ ਤੋਂ ਅੱਗੋ ਸਿਰਲੋਖ “ਜਵਾਬ ਨਾਨਕ ਸਾਹ ਸ੍ਹ੍ਰਾ ।” 
ਚਲਦਾ ਹੈ । ਇਸ ਸਿਰਲੇਖ ਤੋਂ` ਪਹਿਲਾਂ ਵੀ ਗੁਰੂ ਨਾਨਕ ਦੇਵ ਵਲੋ ਜਵਾਬ” ਹੀ ਚਲਿਆ 
ਆਉਦਾ ਹੈ । ਸੌ ਇਥੇ “ਜਵਾਬ” ਤੋ" ਪਹਿਲਾਂ 'ਸਵਾਲ” ਦ। ਹੱਣਾ ਜ਼ਰੂਰੀ ਸੀ । ਪ੍ਰਸੰਗ ਅਨੁਸਾਰ 
ਇਹ 'ਸਵ'ਲ” ਅਗਲੇ 'ਜਵਾਬ” ਨਾਲ ਪੁਰਾ ਢਕਦਾ ਹੈ । ਸੌ ਇਨ੍ਹਾਂ ਖਰੜਿਆਂ ਵਿਚ ਨੌ ਲਾਈਨਾਂ 
ਦਾ ਨਾਂ ਰੋਣਾ ਲਿਖਾਰੀ ਦੀ ਉਕਾਈ ਹੈ । ਸਿ. ਜ. ਲ. 8, 9 ਲਿਥੋ ਵਿਚ ਇਹ ਸਵਾਲ ਪੂਰਾ 
ਦਿੱਤਾ ਹੈ। ਕ੍ਰਮਵਾਜ ਪੱਤਰਾ _(70/ਅ), (160/ਅ), (98/6), (50/), (378/$), 


(104/ਅ), (125/ਅ 


ਮ੍ਲ=ਪਾਠ 95 


ਅਰਬਾ ਨਾਸਰ ਕੇਤਿ ਭਾਂਤਿ ਉਪਜੀ ਕਰ ਤਦਬੀਰ । 
ਕਿਉ ਕਰ ਉਪਜੀਆ ਨਿਆਮਤਾ ਏ ਭੀ ਦੇਇ ਬਤਾਇ । 
ਹਿਕੇ ਤਾਂ ਜਾਣਨ ਫਕਰ ਕਛੁ ਹਿਕੇ ਬੁਝੇ ਆਪ ਖੁਦਾਇ । 
ਹੋਰੁ ਨ ਕੌਈ ਜਾਣੇ ਗੈਬੀ ਸਿਰਰੁ ਖੁਦਾਇ । 
ਪੁਛੇ ਪੰਡਿਤ ਜੋਇਸੀ ਕਾਜੀ ਤੇ ਉਲਮਾਇ । 
ਖਾਤਰ ਨਿਸਾਨ ਕੋਇ ਕਰੇ ਕਰ ਥਕੇ ਬਹੁ ਤਦੁਬੀਰ । 
ਬਿਨਾ ਫਕੀਰੇ ਸਾਦਕੇ ਕੋਇ ਨ ਕਟੇ ਜੈਜੀਰ ॥੭੬॥ 

ਜਵਾਬ ਬਾਬਾ ਨਾਨਕ ਸੂਰਾ ॥ 

ਸੁਣਹੋ ਕਾਜੀ ਰੁਕਨਦੀ ਕਹਦੇ ਅਵਲ ਫਕੀਰ । 
ਸੁਣੀਐ ਸਚੁ ਸੈਦੇਸੜਾ ਬੁਝ ਨ ਸਕਨ ਪੀਰ । 
ਮੁਲਾਂ ਬੁਝ ਨ ਸਕਨੀ ਪੜਹਿ ਕੁਰਾਨ ਕਤੇਬ । 
ਪੰਡਤ ਭੇਦ ਨ ਪਾਇਨੀ ਪੜ ਸੁਣ ਚਾਰੋ ਬੇਦ । 
ਬੇਦ ਕਤੇਬਹੁ ਬਾਰਹਾ ਕਹਨ ਫਕੀਰ ਸੁਣਾਇ । 
ਏਹੁ ਹਕੀਕਤ ਗੈਰ ਦੀ ਜਾਣੇ ਆਪ ਖੁਦਾਇ 1 
ਰਖੀ ਪੁਸੀਦਾ ਗੋਸੜੇ ਕੋਇ ਨ ਪਾਵੇ ਭੇਦ । 
ਪਏ ਵਰੋਲਨ ਪਾਣੀਐ 'ਕਥ ਸੁਣ ਬੇਦ ਕਤੇਬ । 
ਉਤਪਤ ਪਰਲੋ ਖਲਕ ਦੀ ਨਾਨਕ ਕਹੇ ਫਕੀਰ । 
ਸੁਣਹੁ ਹਕੀਕਤਿ ਸਚ ਦੀ ਕਰਕੇ ਬਹੁ ਤਦਬੀਰ । 
ਖਾਣੀ ਚਾਰ ਉਪਾਈਆ ਬਾਣੀ ਚਾਰੋਂ ਨਾਲ । 
ਸੇਤਜਿ ਅੰਡਜਿ ਉਤਭੁਜਾ ਚਉਥੀ ਜੇਰਜੁ ਭਾਲ । 
ਪਾਣੀ ਉਪਜਿਆ ਸੇਤਿ ਜੋ ਸਭ ਜੀਆਂ ਕਾਂ ਜੀਉ । 
ਸੇਤਜਿ ਤੇ ਅੰਡਜ ਭਈ ਅੰਡਉ ਧਹਤੀ ਕੀਉ । 
ਭਈ ਪੈਦਾਇਸ ਧਰਤੀਓ ਅੰਡੇ ਭਏ ਗਲੀਜ । 

7 ਤੇ ਉਪਜੇ ਅੰਨ ਬਹੁ ਅੰਨਹੁ ਜੇਰਜਿ ਕੀਜ । 
ਉਪਜੀ ਚਵਰੋ ਖਾਣ ਤਬ ਲਖ ਚਉਰਾਸੀ ਫੇਰ । 

ਗੂੰਨਾ ਗੂੰਨ ਪੈਂਦਾਇਸੀ ਜੀਆਂ ਜੋਨੀ ਢੇਰ । 
ਸਭਣਾ ਦੇ ਸਿਰਤਾਜੁ ਕਰਿ ਸਾਜਿਆ ਆਦਮੁ ਆਪੁ । 
ਸਭੇ ਸੇਈ ਪਛਾਣਦਾ ਜਾਣੇ ਸਭ ਪਰਤਾਪ । 
ਜਾਣੇ ਜੀਆ ਜਾਤ ਸਭ ਲਿਖੇ ਬੇਦ ਕਤੇਬ । 
ਇਕ ਆਦਮ ਤੇ ਲਖ ਭਏ ਬਹੁ ਬਿਧਿ ਕੀਤੇ ਭੇਦ । 


1, ਸਿ. ਰ.ਲ. 2 3 ਵਿਚ ਪਾਠਾਂਤ੍--“ਕਥ ਪੜਿ ਬੇਦੁ ਕਤੇਬ” ਹੈ । ਸ, ਸ. ਅ. ਵਿਚ ਪਾਠਾਂਤ੍ਰ- 
“ਕਥਿ ਕਥਿ ਬੋਦ ਕਤੇਬ” ਹੈ। ਕ੍ਰਮਵਾਰ ਪੱਤਰਾ (716), (160/ਅ), (378)9) 


1 


ਮੱਕੇ ਮਦੀਨੇਂ ਦੀ ਗੋਸ਼ਟਿ 


ਬਹੁ ਬਿਧਿ ਬੇਦ ਕਤੇਬੜੇ ਪਏ ਅਸੌਖ ਭਾਵ । 
ਦਾਨੋ ਦੇਵੀ ਨਾਗ ਕਰ ਰਾਖਸ ਭੂਤ ਪਿਸਾਚੁ । 
ਸਿਵ ਸਕਤੀ ਅਸੈਖ ਕਰ ਖਲਕ ਜਪੇ ਤਿਹ ਜਾਪਿ । 
ਇਹ ਸਭ ਖਾਕੂ ਤੇ ਭਏ ਫਿਰਿ ਖਾਕੂ ਮਾਹਿ ਸਮਾਹਿ । 
ਖਾਕਿ ਸੁ ਬੀਰਜੁ ਖਲਕ ਦਾ ਉਪਜਹਿ ਤੇ ਖਪਿ ਜਾਇ 1 
ਦਾਣਾ ਏਕ ਗਡਾਈਐ ਖਾਕਹ ਨਾਲ ਮਿਲਾਇ । 
ਹੋਇਨ ਪੈਦਾ ਖਾਕ ਵਿਚ ਨਾਵ ਨਿਸਾਨ ਨ ਕਾਇ । 
ਇਕਤੇ ਦਾਣੇ ਲਖ ਹੋਹਿ ਆਬ ਖਾਕ ਦੇ ਜੀਉ । 
ਐਸੀ ਕੁਦਰਤ ਰਬ ਦੀ ਅਜਗੈਬ ਪੈਂਦਾਇਸ ਕੀਉ ॥੭੭॥ 
ਖਲਕ ਖਪਾਵਨ ਕਾਰਨੇ ਫਿਰਕੇ ਰਚੇ ਅਨੇਕ 1 
ਦਾਵਾ ਕਰਕੇ ਲੜ ਮਰਹਿ ਭੁਲੇ ਅਥੇਕ ਬਬੇਕ । 
ਸਾਹਿਬੁ ਦਾਵੈ ਬਾਹਰਾ ਸਭਣਾ ਦੇ ਸਿਰ ਪੀਰ । 
ਦਾਵੇ ਅੰਦਰ ਜੋ ਰਹੇ ਹੋਏ ਅੰਤ ਜਹੀਰਿ । 
ਕਾਇਮ ਹੋਵੇ ਜੁਸੜਾ ਛੁਟਨ ਕਾਲ ਜੈਜਾਲ । 
ਜੀਵਦਿਆ ਖਾਕੂ ਸੈਗ ਮਿਲੇ ਫਿਰਿ ਖਾਕ ਨ ਤਿਸਹਿ ਖਾਇ । 
ਕਾਇਮ ਤਿਸਦਾ ਜੁਸੜਾ ਮਰੇ ਨ ਆਵੇ ਜਾਇ । 
ਬਾਝ ਕਾਇਮ ਜੁਸੜੇ ਹੋਇ ਨ ਮੁਸਲਮਾਨ । 
ਫਿਰਿ ਫਿਰਿ ਅਗਨ ਜਲਾਵਈ ਪਇਆ ਵਸ ਸੈਤਾਨ । 
ਕਾਇਮ਼ੁ ਜੁਸਾ ਨ ਜਲੇ ਹੋਇ ਜੇ ਕਾਇਮ ਧਾਤ । 
ਸਕੇ ਨ ਅਗਨਿ ਜਲਾਇ ਤਿਸੁ ਦਿਨ ਦਿਨ ਵਧਦੀ ਜਾਤ ॥੭੮॥। 
ਸੋਨਾ ਕਾਇਮੁ ਧਾਤ ਵਿਚਿ ਸਕੇ ਨ ਅਗਨ ਜਲਾਇ । 
ਧਰਤੀ ਵਿਚ ਦਬਾਈਐ ਫਿਰ ਖਾਕ ਨ ਸਕੈ ਖਾਇ । 
ਧਾਤੁ ਸੋਨੇ ਬਾਹਰੀ ਜਾਵੇ ਧਤਤੀ ਖਾਇ । 
ਜਲ ਥਲ ਹੋਵਨ ਖਾਕੜੀ ਫਿਰ ਖਾਕ ਸੈਗਿ ਮਿਲ ਜਾਇ । 
ਮਰ ਮਰ ਜਮਨਿ ਮੁਨਾਫਕਾ ਕੁਫਰ ਜਿਨਾ ਦੇ ਚਿਤਿ । 
ਜੋਨਹੁ' ਜੋਨਿ ਭਵਾਈਅਨਿ ਮਰ ਮਰ ਜੈਮਨਿ ਨਿਤਿ । 
ਸੁਣਹੋ ਕਾਜੀ ਰੁਕਨਦੀ ਪੜਕੇ ਦੇਖੁ ਕਿਤਾਬ । 
ਬੁਝੇ ਬਿਨਾ ਬਿਬੇਕੜੇ ਲਗਨ ਬਹੁਤ ਅਜਾਬ 1੭੯।। 


ਸੁਆਲ ਰੁਕਨਦੀਨ ਕਾਜੀ ਸੂਰਾ ॥ 


ਰੁਕਨਲੁ ਆਖੇ ਨਾਨਕਾ ਦੇਵਹੁ ਸਚੁ ਨਿਸਾਨੁ । 


ਸਿ. ਰ, ਲ. 2 ਅਤੇ ਸ. ਸ. ਅ. ਵਿਚ ਲਿਖਾਰੀ ਕੌਲੰ` ਇਹ ਤੁਕ _ਰਹਿ ਗਈ ਹੈ । ਕ੍ਰਮਵਾਰ 
ਪੱਤਰਾ (74/6), (3816) 


[ਲ=ਪਾਠ 37 


ਗਊ ਸੂਰ ਦੀ ਹਦਿ ਹੈ ਵਿਚਿ ਹਿੰਦੂ ਮੁਸਲਮਾਨ । 

ਹਿੰਦੂ ਗਉ ਨ ਖਾਵਨੀ ਤੁਰਕ ਨ ਖਾਵਨਿ ਸੂਰ । 

ਦ੍ਹਾਂ ਦਾਵਾ ਪਕੜਿਆ ਸਚੁ ਲਿਖਿਆ ਕੇ ਕੂੜ । 

ਏਹ ਕਿਉ ਰਦੇ ਆਪ ਵਿਚਿ ਹੋਈ ਚੇੜਿ ਜਫਾਨੁ । 

ਰੁਕਨੁਲ ਆਖੀ ਨਾਨਕਾ ਮੁਸਕਲੁ ਕਰਹੁ ਅਸਾਨ ॥ ੮੦ ॥ 
ਜਵਾਬ ਨਾਨਕ ਸਾਹ ਸੂਰਾ ॥ 

ਨਾਨਕ ਆਖੋ ਰੁਕਨਦੀ ਲਿਖਿਆ ਵਿਚਿ ਕਿਤਾਬੁ । 

ਗਊ ਸੂਰ ਨੂ ਮਾਰਿਆ ਲਗਨ ਬਹੁਤ ਅਜਾਬੁ । 

“ਗਊ ਚਉਦਵਾਂ ਰਤਨੁ ਹੈ ਕਾਮਥੇਨ ਤਿਹ ਨਾਮ । 

ਪੁਜਨ ਸਭ ਅਉਤਾਰ ਤਿਹਿ ਕਰਕੇ ਅਤਿ ਸਮਾਨਿ । 

ਸੀਰ ਜਿਨਾ ਦਾ ਪੀਵੀਐ ਤਿਸ ਮਾਰਿਆ ਬਹੁਤ ਗੁਨਾਹਿ । 

ਨਾਨਕ ਆਖੇ ”ਰੁਕਨਦੀ ਬਹੁ ਭੁਖਿਆ ਹੋਇ ਪਨਾਹਿ । 

ਸ਼ੂਰ ਬਿਰਾਹੋ ਉਪਜਿਆ ਤਿਸੁ ਪੂਜਨਿ ਕਰਿ ਅਉਤਾਰੁ । 

ਸਭ ਪੈਕੋਬਰਾਂ ਛਡਿਆ ਕਰ ਹਰਾਮ ਆਹਾਰੁ । 

ਤੁਟੀਆ ਰੋਮਾ ਗਊ ਦੀਆਂ ਦੁਧ ਸਿਉ ਮਿਲੀਆਂ ਜੁ ਖਾਇ । 

ਜਾਇ ਰਸਾਤਲਿ ਵਾਸੁ ਲੈ ਜੋਨਿ ਸਰਪ ਕੀ ਪਾਇ । 

ਪੁਣੇ ਬਿਨਾ ਦੁਧ ਗਊ ਦਾ ਖਾਧਿਆ ਗਇਆ ਪਤਾਲਿ । 

ਜੋ ਗਊ ਸੂਰ ਦਾ ਮਾਸੁ ਖਾਨ ਤਿਨਾ ਵਡੇ ਜੈਜਾਲਿ । 

ਜੋ ਜੀਆਂ ਮਾਰਿ ਜੀਵਾਈਅਨੂ ਤਿਨ ਕੇ ਮਾਸੁ ਹਲਾਲੁ । 

ਜੋ ਮੁਏ ਫਿਰ ਜੀਵਨ ਨਹੀ' ਮੰਗਨ ਮਾਸੁ ਸੈਭਾਲ । 

“ਗਊ ਸੂਰ ਹਰਾਮੁ ਕਰਿ ਦੋਨੋ ਦੀਏ ਉਠਾਇ । 

ਇਨਕਾ ਦੁਧ ਹਲਾਲ ਹੈ ਮਾਸੁ ਨਪਾਕ ਕਰਾਇ । 

ਮਹਰਮੁ ਰਾਹਾ ਦੂਹਾਂ ਦਾ ਦਰਗਹਿ ਸਿਝੇ ਸੋਇ । 

ਕਾਫਰੁ ਜਲਦੇ ਕ੍ਫ਼ਰ ਵਿਚਿ ਜਿਨਾ ਪਛਾਤੇ ਦੋਇ ।। ੮੧ ॥ 


1. ਸਿ. ਰ. ਲ. 2, 3, ।0 ਤੇ ਸ. ਸ. ਅ. ਵਿਚ ਝੋਥੋਂ ਅਗਠ)ਆਂ ਦੇ ਲਾਈਨਾਂ ਨਹ ਹਨ । ਕ੍ਰਮਵਾਰ 
ਪੱਤਰਾ (74/9), (/61/ਅ), (52/ਅ), (281/6) 

2- ਸਿ. ਰ. ਲ. 2 ਵਿਚ ਪਾਠਾਤ੍ਰ--“ਗਉ_ ਆਦ ਜੁਗਾਦ ਵਰਤਨ ਹੈ ਕਾਮਧੋਨ ਤਿਨ ਨਾਮ ।” ਇਹ 
ਸਾਰਥਕ ਪਾਠ ਨਹੀ" । ਪੁੱਤਰਾ (74/ਅ) 

3. ਸੋ. ਸੇ. ਅੰ, ਵਿਚ ਏਥੇ ਸ਼ਬਦ “ਪੀਰ ਜੀ” ਹੈ, ਜੌ ਬਾਕੀ ਕਿਸੇ ਵੀ ਲਿਖਤ ਵਿਚ ਨਹੀਂ ਰੈ । ਪੁੱਤਰਾ 
(381/ਅ) 


4. ਸਿ. ਰ. ਲ. 3, 9 ਤੇ ਸ. ਸ. ਅ. ਵਿਚ ਏਥੇ ਸ਼ਬਦ 'ਗਉਆ/” ਵੀ ਮਿਲਦਾ ਹੈ । ਕਮਵਾਰ ਪੁੱਤਰ” 
# , ਅ. ਹੇ ਹੈ । ਕ੍ਰਮਵਾਰ ਪੱਤਰ' 
(162/6), (127/6), (380) < 


9ਨੇ 


ਮੱਕੇ ਮਦੀਲੇ ਦੀ ਗੌਸ਼ਟਿ 


ਸੁਆਲੁ ਕਾਜੀ ਰੁਕਨਦੀਨ ਸੂਰਾ ॥ ਰ 

ਰੁਕਨੁਲ ਆਖੇ ਨਾਨਕਾ ਸਚਾ ਦੇਹੁ ਜਵਾਬੁ 1 ਰ 
ਦਰਗਹਿ ਤਿਨਾ ਕਉਣੁ ਹਾਲ ਜੋ ਪੀਦੇ ਭੈਗ ਸਰਾਬ । 
ਪੀਵਨ ਪਿਆਲੇ ਬਦ ਅਮਲ ਖਾਵਨ ਨਾਲਿ ਕਬਾਬੁ । 
ਝੈਗੀ ਬਗਣੀ ਪੋਸਤੀ ਫਿਕਨ ਚਿਲਮ ਨਪਾਕ । 
ਖਾਨ ਮਜੂਨਾਂ ਕਤਲੀਆਂ ਨਾਲ ਹਫੀਮ ਮਿਲਾਇ । 

ਹ ਕਰਦੇ ਇਸਕੂ ਹਰਾਮ ਦਾ ਪਰਨਾਰੀ ਕੋਠ ਲਗਾਇ ॥ੱ 

| ਮੋਹਨ ਬਿਗਾਨੇ ਮਾਲਿ ਨੂ ਤਾਇਫੇ ਭੇਡ ਨਚਾਇ । 

ਦਮੜਾ ਲੈਨ ਹਰਾਮ ਦਾ ਦੇਨ ਹਰਾਮੇ ਜਾਇ 1? 

ਜੂਏ ਖੇਲਨ ਕੀਮਾਰਬਾਜ ਕਰਕੇ ਦਮੜੇ ਢੇਰ । 

ਪੰਜੇ ਐਬ “ਜੁਆਰੀਐ ਚਿਤੁ ਨਾ ਫਿਰਦਾ ਫੇਰ 1 

ਜੈਸਾ ਵਾਹਨ ਸਮੁੰਦ ਕਾ ਗਇਆ ਨ ਆਵੇ ਵਤੁ 1 

ਰੁਕਨਲੁ ਆਖੇ ਨਾਨਕਾ ਏਹੁ ਫਿਰਹੇ ਕਿਤੁ ਭਤ । 

ਸੁਝੇ ਨਾਹੀ ਅਜਰਾਈਲ ਦੇਦਾ ਬਹੁਤ ਸਜਾਇ 1 

ਦੇਹੋ ਖਬਰ ਦਰਗਾਹਿ” ਦੀ ਸਚੀ ਮੁਖਹੁ ਅਲਾਇ । 

ਹਾਲ ਤਿਨਾ ਕੀ ਹੋਇਗਾ ਜੋ ਪੀਵਨ ਅਮਲ ਬਿਕਾਰ 

ਸਚੁ ਸਨੇਹਾ ਸੋਫੀਆ ਏਹ ਭੀ ਕਹੋ ਬਿਚਾਰ ।? 

ਤਾ ਹਉ ਮੇਨੀ ਨਾਨਕਾ ਕਲ ਵਿਚਿ ਅਵਲ ਫੌਕੀਰ 

ਤਰਕੇ ਅਮਲ ਬਿਕਾਰ ਜੌ ਕਰ ਸਚੀ ਤਦਬੀਰ 

ਸਿਫਤ ਸੁਣਾਹੋ ਸੋਫੀਆ ਜੋ ਪੀਅਨ ਪਿਆਲੇ ਸਚੁ 

ਰਹਨਿ ਖੁਮਾਰੀ ਰਾਤ ਦਿਨ ਮਨਹੁ ਤਿਆਗਨ ਕਚੁ 

ਆਖੇ ਰੁਕਨਲ ਨਾਨਕਾ ਸਚੁ ਗੁਆਹੀ ਡੋਇ 

ਅਮਲੀ ਰਦਨ ਸੋਫੀਆ ਸੋਫੀ ਅਮਲ ਰਦੇਨਿ 

ਝਗੜ ਨਿਬੇੜਹੁ ਦ੍ਹਾਂ ਦਾ ਇਕ ਕੂੜਾ ਕਰ ਖਲਰਾਇ 

ਲਿਖਿਆ ਵਿਚ ਕਿਤਾਬ ਦੇ ਸੋਈ ਮੁਖਹੁ ਅਲਾਇ ॥ ੮੨ ॥ 


1. `ਸ. ਸ. ਅ. ਵਿਚ ਏਥੇ ੫ਾਠਾਂਤ੍--'ਪਰਿਅਉਰਤਿ ਜ੍ਰੰ ਨਿ ਲਗਾਇ” ਹੈ । ਪੱਤਰ (38216) 

2. ਸਿ. ਰ. ਲ. 2, 3, 5, 10 ਵਿਚ ਅਗਲੀਆਂ ਚਾਰ ਤੁਕਾਂ ਨਹੀਂ` ਹਨ ਅਤੇ ਜ. ਸ. ਅ. ਵਿਚ ਪੰਜ 
ਲਾਈਨਾਂ । ਬਾਕੀ ਲਿਖਤਾਂ ਵਿਚ ਇਹ ਪਾਠ ਹੈ । ਕ੍ਰਮਵਾਰ ਪੱਤਰ (76/6), (162/6), 
(115।6), (53/%), (382/6) 

3. ਏਥੇ ਮ੍ਰਲ ਵਿਚ ਸ਼ਬਦ “ਸਰੀਅਤਾਂ” ਸੀ ਅਸ਼੍ਧ ਪਾਠ ਹੁਣ ਤੇ ਸਿ. ਰ, ਲ. 8, $ ਵਿਚੋ ਲਿਆ 
ਹੈ । ਕ੍ਰਮਵਾਰ ਧੱਤਰ' (107/6), (127/6) 

4. `ਸ. ਸ. ਅ. ਵਿਚ ਏਥੇ ਸ਼ਝਦ 'ਖੁਦਾ ਇ? ਹੈ । ਪੁੱਤਰਾ (382/6) 

ਸ. ਸ< ਅ. ਵਿਚ ਇਹ ਤਕ ਨਹ|” ਹੈ । ਪੁੱਤਰਾ (6ਹ)) 


(ਲੁ=ਪਾਠ 99 


॥: 


ਜਵਾਬ ਨਾਨਕ ਸਾਹ ਸੂਰਾ । 
ਨਾਨਕ ਆਖੇ ਰੁਕਨਦੀ ਲਿਖਿਆ ਵਿਚ ਕਿਤਾਬ ( 
ਦਰਗਹਿ ਅੰਦਰਿ ਮਾਰੀਅਨਿ ਜੋ ਪੀਦੇ ਭੈਗ ਸਰਾਬ । 
ਚਰਸ ਹਫੀਮੀ ਪੌਸਤੀ ਚਿਲਮਾ ਛਿਕਨਿ ਪਿਸਾਬੁ । 
'ਖਾਨ ਮਜੂਨਾ ਕਤਲੀਆਂ ਸੀਖੀ ਲਾਇ ਕਬਾਬੁ । 
ਪੀਦੇ ਬਗਨੀ ਤੁਕਾਇ ਕੇ ਜਹਰੀ ਨਾਲ ਰਲਾਇ । 
ਦੁਨੀਆਂ ਮਾਣਨਿ ਅਸਤੀਆ ਦਰਗਹ ਲਹਨ ਸਜਾਇ । 
ਜਿਉ ਤਿਲ ਘਾਣੀ ਪੀੜੀਅਨਿ ਦ੍ਹਾਂ ਜਹਾਨਾ ਮਾਹਿ । 
ਰਵਨਿ ਪਰਾਈਆਂ ਅਉਰਤਾਂ ਤਪਤ ਥੰਮ ਗਲ ਲਾਇ । 
ਸਿਕਾ ਗਾਲ ਸਹੈਸ੍ਰਮਣ ਮੁਹੀ ਤਿਨਾ ਦੀ ਪਾਇ । 
ਅਮਲ ਬਿਕਾਰੀ ਸੋਗ ਮਿਲੇ ਤਿਨਾ ਮਿਲੇ ਸਜਾਇ । 
ਦੁਹੀ ਜਹਾਨੀ ਜਰਦਰੋਇ ਰਹਦੇ ਸਦਾ ਖੁਆਰ । 
ਸੋਫੀ ਖਾਸੇ ਮਜਲਸੀ ਜਿਨਾ ਸਚੁ ਖੁਮਾਰਿ ।? 
ਚੋਰ ਹਰਾਮੀ ਕੀਮਾਰਬਾਜ ਇਨਾ ਪੀੜਨ ਘਾਣੀ ਪਾਇ । 
ਮੁਖਹੁ ਪੁਕਾਰਨ ਹਾਇ ਹਾਇ ਅਗੇ ਸੁਣੀਐ ਨਾਹੀ ਕਾਇ । 
ਬਾਝੂ ਰੋਟੀ ਪਾਣੀਐ ਹੋਰ ਨ ਖਾਣੇ ਖਾਨਿ । 
ਕਰਨ ਅਲਹ ਦੀ ਬੈਦਗੀ ਸਾਬਤੁ ਰਖੀ ਈਮਾਨਿ । 
ਪੀਵਨ ਬਿਕਾਰੀ ਅਮਰ ਨੋ ਦਰਗਹ ਲਹਨਿ ਨ ਢੋਇ ।£ 
ਮੁਖ ਤਿਨਾ ਦੇ ਕਿਰਬਤੀ ਬਾਤ ਨ ਪੁਛੇ ਕੋਇ । 
ਨਾਨਕ ਆਖੇ ਰੁਕਨਦੀ ਸਚਾ ਏਹੁ ਜਵਾਬੁ । 
ਜੋ ਦਰਗਹਿ ਅੰਦਰਿ ਵਰਤਦਾ ਲਿਖਿਆ ਵਿਚਿ ਕਿਤਾਬੁ । 
ਬਾਝੁ ਅਲਹ ਦੀ ਬੈਦਗੀ ਗਲਾਂ ਹੌਰ ਸੈਤਾਨ । 
ਸੋਫੀ ਖਾਸੇ ਮਜਲਸੀ ਦਰਗਹ ਪੈਧੇ ਜਾਨ ॥੮੩ ॥ 


1. ਇਹ ਤੁਕ ਇਸ ਖਰੜੇ ਵਿਚ ਨਹੀਂ” ਸੀ, ਜੌ ਸਿ. ਰ. ਲ. 2, 3, 8, 9, 10 ਤੇ ਸ. ਸ. ਅ. ਵਿਚੋ” 
ਲਈ ਹੈ । ਕ੍ਰਮਵਾਰ ਪੁੱਤਰਾ (71/6), (162/%), (10?/ਅ), (128/6), (54/6), 
(383/6) 

2. ਸਿ. ਰੇ. ਲ. 2 ਤੋਂ ਸ. ਸ. ਅ. ਵਿਚ ਏਥੌ ਪਾਠ 'ਮਤੀਆ? ਹੈ, ਕ੍ਰਮਵਾਰ ਪੱਤਰਾ (77/ਅ), 
(383/6) 

3. ਅਗਲੀਆਂ ਦੋ ਤੁਕਾਂ ਭਾ. ਵਿ. 1, ਸਿ. ਰ. ਲ. 2, 3, 10 ਤੋਂ ਸ. ਸ. ਅ. ਵਿੱਚ ਨਹੀਂ” ਹਨ । 
ਕ੍ਰਮਵਾਰ ਪੱਤਰਾ (40/6), (78/6), (162/ਮ), (383/6) 

4. ਤਾ. ਵਿ. 1 ਵਿਚ ਏਥੇਂ ਪਾਠਾਂਤ੍‌ ਅੰਨ ਬਿਕਾਰੀ ਅਮਲਿ ਨੌ _ਦਰਗਹਿ _ਲਹਨਿ ਨ ਢੌਇ । ਪੁੱਤਰਾ 


(41/ਅ 


100 


ਮੱਕੋਂ ਮਦੀਨੇ ਦੀ ਗੋਸਟਿ 


ਸੁਆਲ ਕਾਜੀ ਰੁਕਨਦੀ ਯੂਰਾ ॥ 
ਰੁਕਨਲੁ ਆਖੇ ਨਾਨਕ ਸਚੁ ਸੁਣਾਵਹੁ ਬਾਤ 1 
ਕਿਥੋ ਆਵਨ ਆਦਮੀ ਕਾਨ ਹੈਵਨ ਨਬਾਤ । 
ਫਿਰ ਮਰ ਮਿਲਦੇ ਖਾਕ ਨਾਲ ਰੂਹ ਕਿਥੇ ਜਾਇ ਸਮਾਇ । 
ਗੈਬੀ ਖਬਰ ਖੁਦਾਇ ਦੀ ਡੇਵਨ ਫਕਰ ਸੁਨਾਇ 1 
ਕਰਿ ਤਦਬੀਰਾ ਲਿਖਿਆ ਬੇਦ ਕਤੇਬ ਬਣਾਇ । 
ਗੈਬੀ ਖਬਰ ਖੁਦਾਇ ਦੀ ਕੋਈ ਨ ਮੁਖਹੁ ਅਲਾਇ । 
ਘਤਿ ਜੈਜੀਰੀ ਮਾਰਦੇ ਕਾਜੀ ਤੇ ਉਲਮਾਇ । 
ਜੋ ਕੋ ਸਚੁ ਅਲਾਇਦਾ ਤਿਸੁ ਆਤਸ ਦੇਨ ਜੀਲਾਇ । 
ਹਿੰਦੂ ਮੁਸਲਮਾਨ ਦੁਇ ਸਚੁ ਨ ਕਹਨਿ ਸੁਣਾਇ । 
ਦੋਵੇ ਦੋਜਕ “ਪਉਸਨੀ ਲਹਸਨਿ ਬਹੁਤ ਸਜਾਇ । 
ਦੋਜਕੁ ਭਿਸਤਿ ਕਿਤਾਬ ਵਿਚ ਪੜ ਕਰ ਖਲਕ ਸੁਣਾਇ 1 
ਮੋਏ ਫੇਰ ਨ ਆਇਆ ਜੋ ਖਬਰਾਂ ਡੇਵੇ ਆਇ ॥ ੮੪ ॥ 
ਪੀਰ ਪੈਕੋਬਰ ਅਉਲੀਏ ਤਿਨ ਸਿਰ ਕੀ ਹਾਲ ਵਿਹਾਇ । 
ਦਬੇ ਪਏ ਜਮੀਨ ਵਿਚ ਕਈ ਲਖਾ ਜੁਗ ਬੀਤਾਇ । 
ਫੇਰਿ ਨ ਸੂਰਤ ਤਿਨਾ ਦੀ ਡਿਠੀ ਕਿਸੇ ਨ ਮੂਲ । 
ਈਸਾ ਮੂਸਾ ਇਬ੍ਰਾਹੀਮ ਹੋਰ ਕੇਤੇ ਨਬੀ ਰਸੂਲ । 
“ਫੇਰਿ ਨ ਡਿਠੀਆ ਸੂਰਤਾਂ ਰਹੇ ਤਿਨਾ ਦੇ ਨਾਉ । 
ਰਹੇ ਨ ਉਮਰੇ ਪਾਤਸਾਹਿ ਜਿਨਾ ਵਸਾਏ ਗਾਂਉ । 
ਖਾਕੂ ਸੇਤੀ ਮਿਲ ਗਏ ਕਈ “ਵਜੀਰ ਪਾਤਿਸਹਿ । 
ਰਯਤ ਅੰਤੁ ਨ ਪਾਈਐ ਅਗਮ ਬਿਅੰਤ ਅਥਾਹੁ । 
ਇਕ ਪਾਤਸਾਹਾਂ ਸਿਰਿ ਪਾਤਸਾਹਿ ਦੇ ਇਕ ਵਜੀਰ ਸਿਰ ਹੋਇ ! 

1. ਸਿ. ਰ. ਲ. 2 ਵਿਚ ਏਥੇ ਸਬਦ “ਜਲਨਿ” ਸ. ਸ. ਅ. ਵਿਚ _“ਜਾਸਿਨੀ” ਹੈ, ਕ੍ਰਮਵਾਰ ਪੁੱਤਰਾ 
(72/6), (384/ਅ) 

2, ਸਿ. ਰ. ਲ. 2 ਵਿਚ ਲਿਖਾਰੀ ਕੌਲ“ ਉਕਾਈ ਕਾਹਨ ਇਹ ਤੁਕ ਰਹਿ ਗਈ ਹੈ । ਪੁੱਤਰਾ (79/ਅ) 

3. .ਸਿ. ਰ. ਲ. ਵਿਚ ਪਾਠਾਂਤੁ '£ਰਾਜੋ ਵਜੀਰ ਪਾਤਸਾਹ”” ਹੈ । ਪੁੱਤਰਾ (79/ਅ) 

4. (6) ਏਥੇ ਖਰੜੇ ਵਿਚ ਪਾਠ ਅਸ਼੍‌ ਧ ਹੌਣ ਕਾਰਨ ਉਪ੍ਰੌਕਤ ਪਾਠ ਸਿ. ਰ. ਲ. 9 ਵਿਚੋ ਲਿਆ ਹੈ। 
ਪੱਤਰਾ (128/ਅ) 

(ਅ) ਸਿ. ਰ- ਲ. 3, 10 ਤੇ ਸ. ਸ. ਅ. ਵਿਚ ਪ'ਠਾਂਤ੍‌--ਇਕ ਪਾਉ ਸਿਤਿ ਪਾਤਸਾਹ ਦੇ ਇਕ... 
ਕ੍ਰਮਵਾਰ ਪੱਤਰਾ (163/6), (55/ਅ), (384/ਅ%) ਲਿਥੇ ਵਿਚ ਪ'ਠਾਂਤ੍‌ “ਇਕ ਪਾਜ ਰਹਿ 
ਪਾਤਿਸਾਹ ਦੇ ਇਕ ਵਜੀਰ ਸਿਰ ਪੌਇ ।” ਪੱਤਰਾ (158) । ਸਿ. ਰ. ਲ. 2, 8 ਵਿਚ ਏਥੇ ਪਾਠ 
ਬਿਲਕੁਲ ਅਸ਼੍ਹਧ ਹੈ । ਕੌਈ ਸ਼ਬਦ ਜੌੜ ਦਾ ਪਤਾ ਨਹੀ“ ਲਗਦਾ । ਕ੍ਰਮਵਾਰ _ਪੱਤਰਾ (79/ਅ), 

(108/ਅ) ਇਹ ਸਾਰੇ ਹੀ ਪਾਠ ਸਾਰਥਕ ਨਹੀ, ਇਸ ਲਈ ਉਪ੍ਰੌਕਤ ੫'ਠ ਦੀ ਵਧੇਰੇ ਸਪੱਸ਼ਟ ਹੈ । 


ਮ੍ਰਲ=ਪਾਠ 101 


ਇਤਣੀਆਂ ਹੋਈਆਂ ਉਮਤੀ ਪੈਕੈਥਰ ਅੰਤੁ ਨ ਕੋਇ । 

ਖਤਰਾ ਮਨਹੁ ਨ ਉਤਰੇ ਬਿਨਾ ਫਕੀਰ ਅਲਾਹਿ । 

ਖਬਰ ਸੁਣਾਇ ਅਜਗੈਬ ਦੀ ਸੌਸਾ ਮਨਹੁ ਚੁਕਾਇ ॥੮੫॥ 
ਜਵਾਬ ਨਾਨਕ ਸਾਹ ਸੂਰਾ ॥ 

ਨਾਨਕ ਆਖੇ ਰੁਕਨਦੀ ਸਚੁ ਸੁਣਾਵਉ ਬਾਤ । 

ਅਰਬਾ ਨਾਸਰੋ ਆਦਮੀ ਕਾਨ ਹੈਵਾਨ ਨਬਾਤ । 

ਮਰ ਮਰ ਮਿਲਦੇ ਖਾਕ ਨਾਲ ਫਿਰ ਹੋਇ ਜਮਦੇ ਆਹਿ । 

ਗ੍ਰੀਨਾ ਗੂਨੀ ਬੂਟੀਆ ਸੁਰਖੀ ਸਬਜ ਸਿਆਹਿ । 

ਨੀਲੀਆਂ ਪੀਲੀਆ ਚਿਟੀਆ ਹੋਰ ਗੁਲਾਬੀ ਵੈਨ । 

ਭਾਰ ਅਠਾਰਹਿ ਬਨਾਸਪਤਿ ਬਹੁ ਮੇਵੇ ਬਹ ਅੰਨ । 

ਕਾਨ ਹੈਵਾਨਾ ਆਦਮੀ ਪਾਇ ਪਰੇਦੇ ਲਖ । 

ਹੋਵਨ ਨੁਤਫੇ ਬੂਟੀਆ ਮਰ ਫਿਰ ਜੈਮਨਿ ਵਤ । 

ਆਵਾਗਉਨ ਨ ਮਿਟਈ ਜਿਉ ਵਹਦੇ ਦਰੀਆਉ । 

ਇਤਣੀ ਖਬਰ ਅਜਗੈਬ ਦੀ ਦੇਨ ਫਕੀਰ ਸੁਣਾਇ । 

ਇਹ ਬੁਨਿਆਦ ਖਲਕ ਦੀ ਬਹੁਤ ਵਧਾਇ ਨ ਵੈਰ । 

ਦਾਣਾ ਪਾਣੀ ਖਾਇਕੇ ਰਖਨ ਡਿੰਗੇ ਪੈਰੁ । 

ਖਾਕੁ ਦੇ ਸਭ ਪੁਤਲੇ ਖਸਮੇ ਦੇ ਹਥ! ਕਾਲਿ । 

ਮਰਣਾ ਚਿਤ ਨ ਆਵਈ ਚਸਾ ਮਰੇ ਕੇ ਪਲਿ । 

ਜੀਆਂ ਖਾਵਨਿ ਜੀਅ ਕਉ ਜੀਅ ਜੀਆਂ ਅਹਾਰਿ । 

ਆਪੋ ਆਪਣੇ ਖੋਲ ਕਰਿ ਇਹ ਤਾਕੇ ਬਿਉਹਾਰ । 

ਸੁਣੀਐ ਕਾਜੀ ਰੁਕਨਦੀ ਨਾਨਕ ਕਹੇ ਫਕੀਰ । 

ਇਕੋ ਰਾਹ ਮੁਰੀਦ ਦਾ ਇਕੋ ਸਿਰ ਪਰਿ ਪੀਰ ॥੮੬॥ 

ਇਕ ਪੈਕੇਬਰ ਦੁਨੀ ਵਿਚਿ ਫਿਰਕਾ ਭੀ ਇਕੁ ਹੋਇ । 

ਏਥੇ ਦੀਨ ਅਗਣਤਿ ਹੈ'ਨਿ ਪਾਰ ਲੰਘਾਏ ਕੋਇ । 

ਰਾਜ ਜਿਨਾ ਦਾ ਦੁਨੀ ਵਿਚ ਸਿਕਾ ਤਿਨਾ ਦਾ ਹੋਇ । 

ਜਰਬਾਂ ਲਗਨ ਅਨੇਕ ਬਿਧ ਹੁਕਮ ਨ ਮਾਨੋ ਕੌਇ । 

ਇਕੋਂ ਰਾਜੁ ਦਰਗਾਹ ਇਕ ਇਕੋ ਛਤ ਅਟਲੁ । 

ਇਕਾ ਜਰਬ ਜਹਾਨ ਵਿਚ ਨਾਨਕ ਰਾਜ ਅਚਲੁ ।੮੭॥ 


1. ਸਿ, ਰ. ਲ. 2 ਵਿਚ ਏਥੇ ਅਸ਼ਧ ਪਾਠ ਹੈ--“ਇਤਣਿਆ ਰੋਏ] ਸ਼ੁਣਾ ਇ” ਇਸ ਤੋਂ ਅਗਲੀਆਂ 
14 ਤੁਕਾਂ ਵੀ ਗੁੰਮ ਹਨ । ਪੱਤਰ! (79/ਅ) 

2. `ਇਰ ਤੁਕ ਸ. ਸ. ਅ. ਵਿਚ ਨਹੀ/ ਹੈ। ਪੁੱਤਰਾ (385/9) 

3. ਸਿ. ਰ. ਲ. 2 ਵਿਚ ਦੌਥੋ ਸ਼ਬਦ “ਕਲਮ” ਹੈ, ਪੱਤਰ' (80/6) 


11 


ਪੁੱਤਰਾ 
੬ ੨1, 


ਮੱਕੇ ਮੋਦੀਨੇ ਦੀ ਗੋਸਟਿ 


ਮਸਰਕ ਅਤੇ ਮਗਰਬਹੁ ਅਉਰ ਜਨ੍ਹਬਿ ਸਮਾਲਿ । 
ਦਰਸਨੁ ਦੇਖਣ ਅਉਰੀ ਉਮਤ ਅੰਤ ਨ ਭਾਲਿ 1 

ਸਤਰ ਜੁਸੇ ਦੁਨੀ ਵਿਚ ਰਖੇ ਬਨਾਈ ਫੇਰ । 

ਮਜਬ ਨ ਜਾਣੇ ਡੇਸਨੀ ਰਖਸਨਿ ਉਮਰ ਘੇਰ 1 

ਨਾਨਕ ਦਰਸਨੁ ਕਲੀ ਵਿਚ ਹੋਰ ਨ ਦਰਸੁਨ ਭਾਲਿ 1 
ਜਗ ਜੁਗ ਦਰਸਨੁ ਨਉਤਨਾ ਨਾਨਕ ਸਾਹ ਕਤਸੀਲ । 
ਚਾਦਰ ਪਾਈ ਦਰਗਾਹਿ ਤੇ ਨਾਨਕ ਸਾਹ ਫਕੀਰ 1 

ਤਲੈ ਬਹੇ ਘਰਾਣੇ ਕਿਸੇ ਦਾ ਸੋ ਕਦੇ ਨਾ ਰੋਇ ਜਹੀਰ । 
ਜੇ ਕੋ ਆਵੇ ਚਲ ਕੇ ਬਹੇ ਜੇ ਚਾਦਰ ਹੇਠਿ । 
ਕਲੀਕਾਲ ਬਿਤਾਲ ਦੀ ਤਿਸੇ ਨ ਲਾਗੇ ਫੇਟਿ । 

ਘਿਉ ਸੈਦਾ ਖੰਡ ਸਕਰ ਮਾਖਿਓ ਮਾਝਾ ਦੁਧ । 

ਖੀਰਿ ਖੰਡ ਮਿਠਿਆਈਆ ਰਬ ਸਭੁ ਕਿਛੁ ਦਿਤਾ ਮੁਲਿ । 
ਦਰਸਨ ਭੋਗ ਬਿਲਾਸ ਬਹੁ ਗੁਨਾ ਗਰੰਨ ਪ੍ਰਸਾਦਿ । 

ਜੋ ਸਰਨਿ ਪਏ ਗੁਰਦੇਵ ਦੀ ਸੋ ਭੋਗਨ ਆਦਿ ਜੁਗਾਦਿ । 
ਝਗੜ ਚੁਕਾਵਣ ਕਾਰਣੇ ਆਏ ਦੁਨੀ ਫਕੀਰ । 

ਹਿੰਦੂ ਮੁਸਲਮਾਨ ਦੁਇ ਡਿਠੇ ਖਰੇ ਜਹੀਰ । 

ਹਿੰਦੂ ਜਾਤ ਅਠੂਹਿਆ ਤੁਰਕ ਸਿ ਕਾਲੇ ਨਾਗ ॥ 

ਹਿੰਦੂ ਦਗੇ ਕਮਾਵਦੇ ਤੁਰਕਾ ਜੋਰ ਜਰਾਬਿ । 

ਹਿੰਦੂ ਨਾ ਭਾਵੇ ਹਿੰਦੂਆ ਜੇ ਕੋ ਵਡਾ ਕਹਾਇ । 

ਤਰਕ ਸਲਾਹੇ ਤੁਰਕ ਨੋ ਕਰ ਵਡਾ ਦੀਨ ਸਲਾਹਿ । 
ਹਿੰਦੂ ਨ ਚਾਹਨ ਹਿੰਦੂਆਂ ਤੁਰਕਾਂ ਰਦੁ ਕਰੇਨਿ । 

ਦੋਵੇ ਅਖੀ” ਮੀਟ ਗੇ ਸਗਲੇ ਧਰਮ ਰਦੇਨਿ । 

ਤੁਰਕ ਰਦੇ ਰਾਹੁ ਹਿਦੂਆ ਆਵਣਾ ਦੀਨ ਸਲਾਹਿ । 
ਹੋਵੈ ਕਾਵਾ ਦੌਜਕੀ ਦੋਜਕ ਲਏ ਸਜਾਏ । 

ਹਿੰਦੂ ਮੁਸਲਮਾਨ ਦੁਇ ਕਰਿ ਮਨਸੂਖ ਉਠਾਇ । 

“ਅੰਧੇ ਕਾਣੇ ਦੋਜੀ ਦੋਜਕ ਪਵਨਿ ਜਾਇ । 

ਦਾਵਿਆਂ ਦਾ ਛਡ ਸੰਗ ਨੂੰ ਅੰਧਿਆਂ ਨਾਲ ਨਾਂ ਚਲਿ । 
ਦੂਹੀਂ ਚਸਮੀ ਵੇਖ ਤੁੰ ਤਾ ਸਚੁ ਲਹੇ ਮਹਲ । 

ਨਾਨਕ ਕਲ ਵਿਚ ਨਿਰਮਲੀ ਗੁਰਸਿਖੀ ਪ੍ਰਵਾਨ ) 


ਏਥੇ ਇਹ ਤੁਕ ਨਹੀ" ਸੀ, ਜੌ ਸਿਰ. ਲ. 2, 3, 10 ਤੋਂ ਸ. ਸ. ਅ. ਵਿਚੋਂ ਲਈ ਹੈ । ਕ੍ਰਮਵਾਰ 
ਤਰ' (81/ਅ), (164/6), (109/%), (129/ਅ), (386/ਅ) 
ਅ. ਵਿਚ ਇੱਸ ਤੋ ਅੱਗੇ 26 ਲਾਈਨਾਂ ਨਹੀ“ ਹਨ । ਪੱਤਰਾ (367/6) 


ਮੁਲ-ਪਾਠ 103 


ਅਗਣਤ ਲੈਘਾਏ ਉਮਤੀ ਸਤਨਾਮ ਪ੍ਰਧਾਨ । 

ਸਚਹੁ ਉਰੋ ਸਭ ਖੜੀ ਦਰਗਹ ਲਹਨਿ ਨਾ ਢੋਇ । 
ਰੋਟੀ ਕਪੜੇ ਕਾਰਨੇ ਕੂੜ ਕਮਾਵਨਿ ਲੋਇ ।” 

ਖਾਵਣ ਪਹਿਰਨੁ ਕਬ ਦਾ ਕਰਮੀ ਪਲੋ ਪਾਇ # 
ਆਸ ਬਿਰਾਨੀ ਕਾਰਨੇ ਸੋ ਦਰਗਹਿ ਲਹਨਿ ਨ ਜਾਇ । 
ਫਿਟ ਤਿਨਾ ਦਾ ਜੀਵਿਆ ਜੋ ਪਰਕੀ ਆਸ ਕਰੇਨਿ । 
ਰੋਟੀ ਕਪੜੇ ਕਾਰਨੇ ਮੁਖਹੁ ਕੂੜ ਬੋਲੋਨਿ । 

ਸੋਣਹੋ ਕਾਜੀ ਰੁਕਨਦੀ ਮਚਾ ਇਹ ਜਵਾਬੁ । 

ਸਾਹਿਬ ਦਾ ਫੁਰਮਾਇਆ ਲਿਖਿਆ ਵਿਚ ਕਿਤਾਬੁ ॥੮੮॥ 
ਏਥੇ ਦੇਖਿ ਸਿਵਾਣ ਲੈ ਅਗੇ ਜਾਇ ਪਛਾਣਿ । 

ਵਿਚਿ ਵਿਚਿ ਫਕੜੀ ਖਲਕ ਦੀ ਹਿੰਦੂ ਮੁਸਲਮਾਨ । 
ਨਿਕਲੀ ਜਰ ਸਿਰਕਾਰਿ£ ਤੇ ਆਈ ਸੁਨਿਆਰਾ ਹਥ । 
ਕਿਸੇ ਬਣਾਏ ਛਲੜੇ ਕਿਸੇ ਬਣਾਇ ਨਥਿ । 

ਕਿਸੇ ਤਨਉੜੇ ਵਾਲੀਆ ਕੋਝਣਿ ਘੜੇ ਸਵਾਰਿ । 
ਸੋਨਾ ਇਕਸੇ ਜਾਤ ਦਾ ਜੇਵਰ” ਬਹੁ ਪ੍ਰਕਾਰਿ । 
ਮਾਨਸ ਇਕਸੇ ਜਾਤ ਦੇ ਦੀਨ ਭਿੰਨ ਭਿੰਨ ਹੋਇ । 
ਕੋਈ ਕਰਾਏ ਸੰਨਤੀ ਜਾਦਿ ਰਖਾਏ ਕੋਇ । 

ਦ੍ਹਾਂ ਬਧੇ ਮੋਰਚੇ ਰੈਬਾਰਾ ਸੈਂਤਾਨ । 

ਦਾਵਾ ਰਾਮ ਰਸੂਲ ਕਰ ਲੜ ਮਰਦੇ ਬੇਈਮਾਨ । 
ਦਾਵਾ ਛਡਹੁ ਮੋਮਨੇ ਬਾਦ ਮਿਟਾਵਹੁ ਕੂੜੁ । 

ਹਿੰਦੂ ਮੁਸਲਮਾਨ ਜੋ ਕਰਿ ਦੇਵੇ ਮਨਸੂਖ । 

ਪਕੜਹੁ ਰਾਹੁ ਖੁਦਾਇਦਾ ਦਰਗਹਿ ਪਵਹੁ ਕਬੂਲਿ । 
ਲਿਖਿਆ ਵਿਚ ਕਿਤਾਬ ਦੇ ਝਗੜਾ ਰਬ ਰਸੂਲਿ । 
ਵਿਚ ਵਿਚ ਗਲਾਂ ਕੂੜੀਆਂ ਸੋਧਹੁ ਬੇਦ ਕਤੋਬ । 
ਪੜਦੇ ਪਾਇ ਭਰਮ ਦੇ ਬਹੁ ਬਿਧ ਕੀਨੇ ਭੇਦ ॥੮੯॥ 
ਬਾਰਹ ਬੁਰਜ ਅਸਮਾਨ ਵਿਚ ਨਾਲਿ ਸਿਤਾਰੇ ਸਤਿ । 
ਪੰਦਾ ਥਿਤ ਮਹੂਰਤਾਂ ਸਤਾਈ ਨਿਛਤ੍‌ । 


ਰੰ ੧ 


ਸਿ. ਰ. ਲ. 2 ਵਿਚ ਏਥੇ ਸ਼ਬਦ ਜੌੜ ਬਹੁਤ ਅਸ਼੍ਧ ਹੈ । ਪੱਤਰਾ (82/ਅ) 

ਏਥੇ ਪਾਠ ਸਿ. ਰ. ਲ. 8, $ ਅਨੁਸਾਰ ਕਰ ਦਿੱਤਾ ਹੈ, ਜੌ ਵਧੇਰੇ ਸ਼ੁਧ ਲਗਦ/ ਹੈ । ਕਮਵਾਰ਼ 
ਪੱਤਰਾ (109/), (130/6) 

ਦਥੋ ਸਿ. ਰ. ਲ. 2, 3 ਵਿਚ ਸ਼੩੯ “ਦਰਗਾਹ” ਹੈ । ਪੁੱਤਰਾ (83/2), (164/ਅ) 

ਏਥੇ ਮਲ ਖਰੜੇ ਵਿਚ ਸ਼ਬਦ “ਜੋਵਡ” ਸੀ, ਜੋ ਅਜ਼ਧ ਹੈ । ਇਸ ਲਈ) ਉਪ੍ਰੋਕਤ ਪਾਠ ਸਿ. ਰ. ਲ, 
4, 8, $ ਵਿਚੋਂ ਲਿਆ ਹੈ । ਕ੍ਰਮਵਾਰ ਪੱਤਰਾ (164/%), (110/9), (130/ਉ) 


ਮੱਕੋਂ ਮਦੀਨੇ ਦੀ ਗੌਸ਼ਟਿ 


ਭਦਾ ਪੰਚਕ ਜ ਗਨੀ ਚਸੇ ਬਲ ਬੀਚਾਰ । 

ਏਹੀ ਰਬਾਣੀ ਲੌਹੁ ਹੈ ਲਿਖਿਆ ਖ਼ੁਦ ਕਰਤਾਰ । 

ਜਿਉ” ਸੂਰਜ ਬਾਹਰ ਬੁਰਜ ਵਿਚ ਤਿਉ ਇਕੋਂ ਇਕ ਖੁਦਾਇ । 
ਦੂਸਰ ਹੋਆ ਨਾਂ ਹੋਇਗਾ ਮਨ ਵਿਚ ਦੇਖੁ ਲਗਾਇ । 

ਚੰਗਾ ਮੰਦਾ ਲੇਖੁ ਸਭ ਨਉ ਗ੍ਰਹਿ ਵਿਚਿ ਦੋ ਹੋਇ । 

ਨਉ ਗ੍ਰਹਿ ਬਾਰਹ ਬੁਰਜ ਵਿਚ ਇਕੋ ਸਚਾ ਸੋਇ । 

ਗਲਾਂ ਹੋਰ ਸੇਤਾਨ ਦੀਆਂ ਵਰਤਣਿ ਕਉ ਸੈਸਾਰ । 

ਬਾਦ ਬਿਬਾਦੀ ਝਗੜੇ ਜੈਮਣਿ ਦੇ ਸੈਘਾਰਿ । 

ਸਿਰ ਸਿਰ ਲੇਖ ਅਲੋਖੁ ਦਾ ਉਤਮ ਮਧਿਮ ਜਾਨਿ । 

ਕਰਮੀ ਆਪੌ ਆਪਣੀ ਮਸਤਕ ਭਏ ਨੀਸਾਨਿ । 

ਫਿਰਨ' ਚਕ੍ਰ ਸਿਰ ਉਪਰੇ ਰੈਨ ਦਿਵਸ ਕੇ ਮਾਹਿ । 

“ਕਾਰਜ ਸਭ ਸੈਸਾਰ ਦੇ ਹੁਕਮੇ ਵਿਚਿਹੁ ਵਾਹਿ ! 

ਕਲਾ ਰਖੀ ਅਸਮਾਨ ਵਿਚਿ ਚਾਰੇ ਤਤ ਪਤਾਲਿ । 

ਜਿਉ” ਜਿਉ” ਕਲਾ ਫਿਰਾਈਐ ਤਿਉ ਤਿਉ ਫਿਰੇ ਸੈਸਾਰਿ । 
ਉਲਟਾ ਖੇਲ ਖਲਕ ਦਾ ਸਿਰ ਤਲੇ ਉਪਰ ਪਾਇ ।$ 

ਸਿਰ ਤਲਵਾਹ' ਜੈਮਦੇ ਨਿਹਚਲ ਕਿਉ ਕਰਿ ਜਾਹਿ । 

ਸਿਰ ਤਲਵਾਹਾ ਸਿਕਮ ਵਿਚ ਬਾਹਰਿ ਭੀ ਤਲਿ ਹੋਇ ।£ 
ਉਮਰ ਹਯਾਤੀ ਪਾਇਨੀ ਨਾਨਕ ਸਚੁ ਬਗੋਇ ॥੯੦॥ 

ਮਥਾ ਧਰਿਕੇ ਜਿਮੀ ਪਰਿ ਖਾਤਰਿ ਰਖੁ ਹਜੂਰਿ । 

ਮਿਲਿਆਂ ਰਹੇ ਖੁਦਾਇ ਨਾਲ ਹੋਇ ਨ ਕਬਹੂ ਦੂਰਿ ॥੬੧। ੪ 


ਸੁਆਲ ਕਾਜੀ ਰੁਕਨਦੀਨ ਸੁਰਾ ॥ 


ਰੁਕਨਲ ਆਖੇ ਨਾਨਕਾ ਦਰਗਹ ਦੀ ਖਬਰ ਸੁਣਾਇ । 
ਕੇਹਾ ਰੈਗੁ ਮਹਲ ਦਾ ਜਿਥੇ ਰਹੇ ਖੁਦਾਇ । 

ਕੇਰੇ ਬੁਰਜ ਮਹਲ ਦੇ ਛਜੇ ਤੇ ਚਉਕਾਠਿ । 

ਕੇਹੀਆ ਡਿਠੀਓ ਬੈਠਕਾ ਕਿਸੁ ਨਾਲ ਕੀਤੇ ਰਾਸਿ । 
ਕੇਹਾ ਗਾਰਾ ਚੂਨੜਾ ਕਉਣ ਬਨਾਵਣਹਾਰੁ । 


ਸਿ. ਰ. ਲ. $ ਵਿਚ ਏਂਥੇ ਸ਼ਬਦ “ਚੰਦ” ਅਤੇ ਸ. ਜ. ਅ. ਵਿਚ ਏਥੇ ਪਾਠ “ਫਿਰੇ ਚਕ੍ਰ ਅਸਮ'ਨਿ 
ਤੇ...” ਹੈ । ਕ੍ਰਮਵਾਰ ਪੱਤਰਾਂ (130/ਅ), (387/ਅ) 


2. (ਉ) ਇਹ ਤੁਕ ਸ. ਸ. ਅ. ਵਿਚ ਨਹੀ” ਹੈ । ਪੱਤਰ (387/ਅ) 


(ਐ) ਸਿ. ਰ. ਲ. 2 ਵਿਚ ਇਸ ਤੁਕ ਦਾ ਪਹਿਲਾ ਸ਼ਬਦ “ਕਾਰਨ” ਹੈ, ਜੌ ਅਪ੍ਰਜੌਗਕ ਹੈਂ । ਪੱਤਰ” 
(165/ਉ) 

ਇਸ ਤੁਕ ਦੇ ਹੋਰ ਵੀ ਬਹੁਤ ਸਰੇ ਵੱਖ ਵੱਖ ਪਾਠ ਮਿਲਦੇ ਹਨ । ਬਹੁਤੇ ਅਸ਼ਹਪ ਹਨ । 

ਏਥੇ ਮ੍ਰਲ ਖਰੜੇ ਵਿਤ ਸ਼ਬਦ “ਭੀਤਰ” ਸੰ ਬਾਕੀ ਲਿਖਤਾਂ ਵਿਚ ਉਪ੍ਰੋਕਤ ਪਾਠ ਲਿਆ ਹੈ । 


ਮ੍ਰਲ=ਪਾਠ 105 


ਸੂਰਤ ਕਉਣ ਮਹਲ ਦੀ ਕਿਉਂ ਕਰ ਹੋਇ ਦੀਦਾਰੁ । 

ਦਰ ਤੇ ਲਿਖਿਆ ਕੇ ਕਰਝ ਏ ਭੀ ਦੇਇ ਬਤਾਇ । 

ਕੇਹੜਾ ਯਾਰ ਖੁਦਾਇ ਦਾ ਜਿਸ ਨੋ ਠਾਕ ਨ ਪਾਇ । 

ਪਹਚੇ ਕੇਹੜੀ ਬੈਦਗੀ ਕਰਕੇ ਕਉਣ ਨਿਮਾਜੁ । 

ਕਉਣ ਸਰੀਅਤ ਪਾਈਐ ਅਲਹ ਗਰੀਬ ਨਿਵਾਜੁ । 

ਕੇਹੜੀ ਸੂਰਤ ਪਾਈਐ ਜਾਂ ਹੋਇ ਦੀਦਾਰ ਖੁਦਾਇ । 

ਕਉਣ ਰਸੂਲ ਪਹੁਚਾਇਦਾ ਦਰਗਹਿ ਸਚੀ ਜਾਇ । 

ਸਭ ਨੀਸਾਨੀਆਂ ਦੋਹ ਖਾਂ ਤਾਂ ਤੂੰ ਅਵਲਿ ਫਕੀਰੁ । 

ਪੀਰਾਂ ਅੰਦਰ ਪੀਰ ਤੂੰ ਮੀਰਾ ਅੰਦਰ ਮੀਰੁ ॥੯੨। 
ਜਵਾਬ ਨਾਨਕ ਸਾਹ ਸੂਰਾ ॥ 

ਨਾਨਕ ਆਖੇ ਰੁਕਨਦੀ ਦਰਗਹ ਦੀ ਸੁਧ ਲੋਇ । 

ਰੋਗ ਅਜਾਇਬ ਮਹਲ ਦਾ ਹੀਰੇ ਲਾਲ ਜੜੇਇ । 

ਮੋਤੀ ਤੇ ਯਾਕੂਤੀਆ ਮਣੀ ਜਮੁਰਦਾ ਨਾਲਿ । 

ਲਖ ਅਫਤਾਬ ਮਹਤਾਬ ਲਖ ਰੋਸਨ ਬਲਨ ਮਸਾਲ । 

ਰੋਗੁ ਮਹਲ ਹੈ ਕੁਦਰਤੀ ਜਿਸ ਵਿਚਿ ਤਖਤ ਸੁਭਾਹਨ । 

ਬੈਠਾ ਸਚਾ ਪਾਤਸਾਹ ਸੁਲਤਾਨਾ ਸੁਲਤਾਨੁ । 

ਬਾਰਹ ਬੁਰਜ ਮਹਲ ਦੇ ਨਉ ਦਰਵਾਜੇ ਨਾਲਿ । 

ਪੰਜ ਖਵਾਸ ਹੈ ਪਾਹਰੂ ਚਉਕੀ ਦੇਨ ਸੈਭਾਲਿ । 

ਬੁਰਜ ਸਵਾਰੇ ਜਰੀ ਦੇ ਮੀਨਾਕਾਰੀ ਰਾਸਿ । 

ਬਣੇ ਚਉਕਾਠਾ ਛਜੜੇ ਬਾਵਨ ਚੋਦਨ ਕਾਠਿ ।£ 

ਪੱਥਰ ਪਾਰਸੁ ਲਾਈਐ ਪਾਰਿਜਾਤਿ! ਸੈਗਿ ਬਾਗਿ । 

ਕਾਮਧੇਨ ਲਖ ਲਛਮੀਆ ਹੋਇ ਗੋਲੀ ਕਰਨ ਅਰਦਾਸਿ । 

ਲੇਪਨ ਮੇਦਿ ਕਥੂਰੀਆ ਚੋਏ ਬਹੁ ਪ੍ਰਕਾਰੁ । 

ਰੋਗ ਅਜਾਇਬ ਬੈਠਕਾਂ ਗਾਰੇ ਮੁਸਕਿ ਅਪਾਰਿ । 

ਨਉ ਦਰਵਾਜੇ ਕੌਟਦੇ ਦਸਵਾ ਨੂਰ ਮਹਲੁ । 

ਹਉਦਿ ਹਯਾਤੀ ਪੁਰ ਭਰੇ ਤਿਸ ਵਿਚ ਕਉਲ ਅਚਲੁ । 

ਗਿਰਦ ਮਹਲ ਦੇ ਕੋਟ ਹੈ ਬਾਵਨ ਕਿੰਗਰੇ ਤਿਸ । 

ਕਿੰਗੁਰੇ ਕਿੰਗੁਰੇ ਤੋਪਚੀ ਵੜਨਿ ਨ ਦੇਵਨਿ ਕਿਸੁ । 


1. ਸਿ. ਰ. ਲ. ।0 ਵਿਚ ਏਥੇ ਪਾਠਾਂਤ੍-“ਮਣੀਆ ਮੰਦਿ੍‌ ਨਾਲਿ” ਹੈ, ਪੱਤਰਾ (60/ਅ) 

2. ਸੇ. ਸ. ਅ, ਵਿਚ ਏਥੇ ਸ਼ਬਦ “ਸਾਥਿ” ਹੈ, ਪੱਤਰ! (385/ਅ) 

3. ਏਥੇ ਮ੍ਰਲ ਲਿਖਤ ਵਿਚ ਪਾਠ “ਪਾਰਸਜਤ” ਸੀ ਜੌ ਅਸ਼ੁਧ ਹੋਣ ਕਾਰਨ _ਇਹ ਪਾਠ ਸਿ. ਰ. ਲ. ਹੈ, 
$ ਵਿਚ" ਲਿਆ ਹੈ । ਕ੍ਰਮਵਾਰ ਪੱਤਰਾ (111/ਅ), (13।/ਅ) 


ਮੱਕੇ ਮਦੀਨੋ ਦੀ ਗੌਸ਼ਟਿ 


ਸਤਿ ਸਮੁਦ ਖਾਈਆ ਨਦੀਆਂ ਅੰਤੁ ਨ ਪਾਰਿ । 

ਕਈ ਰਖਵਾਲੇ ਸੂਰਮੇ ਪਿਆਦੇ ਤੇਹ ਸਵਾਰਿ । 

ਇਕ ਮਹਲ ਦੁਇ ਬਾਰੀਆ ਸਿਵ ਸਕਤੀ” ਸੁਲਤਾਨੁ । 
ਖਿੜਕੀ ਖੋਲ ਦੀਦਾਰ ਦੇ ਬਹੁਤ ਵਧਾਇਨ ਮਾਨੁ । 
ਗੈਬੀ ਵਜਨ ਨੌਬਤੀ ਸੌਖ ਨਗਾਰੇ ਭੇਰਿ । 

ਸਰਨਾਈ ਤੇ ਮੂਰਲੀਆ ਨਾਦਿ ਅਨਾਹਦਿ ਢੇਰਿ 
ਬਾਗਾ ਬੁਰਗਾ ਸਿੰਡੀਆਂ ਸਾਰੇਗੀਆ ਰਬਾਬੁ । 

ਵਜਨ ਜਰਸਾਂ ਕੈਸੀਆਂ ਜੇਤੇ ਰਾਗਾ ਸਾਜੁ ॥੯੨॥ 
ਗਾਵਹਿ ਛਤੀ ਸੋ ਰਾਗਣੀ ਖਟਿ! ਅਲਾਪਹਿ ਰਾਗੁ । 
ਸੈਗ ਅਲਾਪਹਿ ਨਾਇਕਾ ਵਾਰੋ ਵਾਰੀ ਜਾਗੁ ।£ 

ਪਹਲੇ ਭੈਰੋ ਗਵਾਹੇ ਪੰਚ ਰਾਗਨੀ ਸੈਗਿ ।੪ 

ਬਿਭਾਸ ਤੇ ਬਿਲਾਵਲੀ ਨਾਲ ਬੈਗਾਲ ਵਿਚਾਰ । 
ਧਨਾਸਰੀ ਅਲੋਖਮੀ ਪਾਂਚੋ ਨਾਰ ਬੀਚਾਰ । 

ਮਾਲ ਕਉਸ ਫੁਨਿ ਗਾਵਹੇ ਪੰਚ ਸੈਗ ਲੈ ਨਾਰ । 

“ਗੌਡ ਗਿਰੀ ਅਲਾਪਹੇ ਦੇਵ ਗੈਧਾਰੀ ਨਾਲ । 

ਸੋਰਠਿ ਆਸਾਵਰੀ ਕਹੇ ਧਨਾਸਰੀ ਭੀਮ ਪਲਾਸ ਭੋਪਾਲ” ॥੯੩॥ 
ਗੁਨ ਗਾਵੈ ਹਿੰਡੋਲ ਰਾਗ ਪਾਂਚ ਰਾਗਨੀ ਸਾਥਿ । 
ਗਾਵਹਿ ਉਚੀ ਸ਼ੁਰ ਲੀਏ ਗਾਵਹੁ ਬਹੁ ਰੈਗ ਭਾਂਤ । 
ਤੇਲੰਗੀ ਦਵੇਕਰੀ ਕਹੁ ਬਾਸੈਤੀ ਸੰਦੂਰੁ । 
ਸਰਸ ਅਹੀਰੀ ਭਾਰਜਾ ਗਾਵਹੁ ਰਾਗ ਚੈਡੂਰੁ ।੯੪। 


ਏਥੇ ਮੂਲ ਖਰੜੇ ਵਿਚ “ਵਿਚ” ਸ਼ਬਦ ਵਧੂ ਸੀ, ਜੌ ਹਟਾ ਦਿੱਤਾ _ਗਿਅ। ਹੈ। ਸਿ. ਰ. ਲ. 9, 
ਪੱਤਰ (1।3/6) 

ਏਥੇ ਇਸ ਤੱ“ ਪਹਿਲਾਂ ਮੂਲ ਖਰੜੇ ਵਿਚ ਅਤੇ ਤਿ, ਰ. ਲ. 8 ਵਿਚ 'ਸੰਗ' ਸ਼ਬਦ ਵੀ ਮਿਲਦ। 
ਹੈ। ਕ੍ਰਮਵਾਰ ਪੱਤਰ (113/6), (112/6) 

ਸਿ. ਰ. ਲ. 2, 3, 5, 10 ਤੇ ਸ. ਸ. ਅ. ਵਿਚ ਇਹ ਅਗਲੀਆਂ 28 ਲਾਈਨਾਂ ਨਹੀ” ਹਨ । 
ਇਨ੍ਹਾਂ ਲਾਈਨਾਂ ਬਾਰੋ ਕਿੰਤ੍ਰ ਕੀਤਾ ਜਾ ਸਕਦਾ ਹੈ । ਇਹ ਮਗਰ _ਵਾਧ ਕੀਤਾ ਲੱਗਦ' ਹੈ । 
ਕ੍ਰਮਵਾਰ ਪੱਤਰ (88/6), (169/6), (120/6), (62/6) 

ਇਨ੍ਹਾਂ ਦੋਂ ਤੁਕਾਂ ਦਾ ਸਿ. ਰ. ਲ. 8, $ ਵਿਚ ਪਾਠਾਂਤ੍ਰ “ਭੌਰਵਿ ਤੇ `ਬਿਲਾਵਲੀ ਨਾਲ ਨਮੰਲਿ 
ਬੰਗਾਲੀ ਚੰਗਿ, ਧਿਨਾਰੀ ਅਸਲੌਖਮ। ਪਾਂਚੋ ਨਾਰਿ _ਬੀਰਾਰਿ ।” ਕ੍ਰਮਵਾਰ ਪੱਤਰਾ (112/2) 
(131/%) 

ਏਥੋਂ ਸਿ. ਰ. ਲ. 8, 9 ਵਿਚ ਸ਼ਬਦ 'ਗੌਡਕਰ)” ਹੈ । ਪੁੱਤਰਾ (112/8) (131/ਅ) 

ਏਥੇ ਸਿ. ਰ. ਲ. 8, 9 ਵਿਚ ਪਾਠਾਂਤ--'ਸੌਰਠਾ ਅਧਿਆਏ) (ਅਧਿਆਈ) ਕਹੈ ਧੰਨਾਸਤੀ ਸੋਗਿ 
ਭਾਲਿ ।”” ਪੱਤਰਾ (ਉਹ)) 

ਇਹ ਤੁਕ ਸਿ. ਰ. ਲ. 8, $ ਵਿਚ ਨਹੀ' ਹੈ । ਪੁੱਤਰ (6ਹ)) 


ਮ੍ਰਲ-ਪਾਠ 107 


ਗਾਵੈ ਦੀਪਕੁ ਰਾਗ ਫੂਨ ਪਾਂਚ ਰਾਗਨੀ ਸਾਥ । 
ਕਾਛੇਲੀ ਪਟ ਮੰਜਰੀ ਟੌਡੀ ਗਾਵੈ ਅਲਾਪਿ । 

ਕਾਸੌਦੀ ਅਰ ਗੂਜਰੀ ਸੈਗਿ ਦੀਪਕ ਕੇ ਲਾਇ । 
ਗਾਵਹਿ ਉਚੀ ਸੁਰ ਲੀਏ ਬੈਠਾ ਸੁਣੇ ਖੁਦਾਇ ॥੬੫॥ 
ਪੰਚਮ ਗਾਵੈ ਸਿਰੀ ਰਾਗੁ ਪੰਚ ਰਾਗਨੀ ਕੌਲ । 
ਬੈਰਾੜੀ ਕਰਨਾਟਕੀ ਗਉੜੀ ਆਸਾ ਬੋਲ । 

ਪੰਚਮ ਗਾਵੈ ਸਿੰਧਵੀ ਸਿਰੀ ਰਾਗ ਕੀ ਨਾਰਿ । 

ਵਾਰੀ ਆਪੋ ਆਪਣੀ ਗਾਵਹੁ ਰਾਗ ਉਚਾਰਿ ॥੯੬॥ 
ਮੇਘ ਰਾਗ ਖਸਟਮੁ ਕਹੇ ਨਾਲਿ ਰਾਗਨੀ ਪੰਚ । 
'ਸੋਰਠ ਗਉੜ ਮਲ੍ਹਾਰ ਧੁਨ ਬਿਹਾਗੜਾ ਵਡਹੈਸੁ । 
ਉਚੀ ਸੁਰ ਸਾਰੈਗ” ਕਰੇ ਗਾਵਹਿ ਰਾਗ ਉਚਾਰਿ । 
ਮੇਘ ਰਾਗੁ ਸੈਗਿ ਪੰਚਿ ਹੈ ਪਾਵਹਿ ਗੁਣੀ ਬੀਚਾਰਿ । 
ਤੀਸ ਰਾਗਨੀ ਗਾਵਹੇ ਗਾਵਹਿ ਖਟ ਹੀ ਰਾਗੁ । 

ਜੋ ਜਾਗੇ ਸੋਈ ਸੁਣੇ ਜਾਂ ਜਾਗਨ ਤਿਸਦੇ ਭਾਗੁ । 
ਰਾਗਾ ਵਿਚ ਕਈ ਰਾਗ ਹੈ ਕਾਢਹਿ ਸੁਘੜ ਬਣਾਇ । 
ਤੀਸ ਰਾਗਨੀ ਰਾਗ ਖਟ ਸਦਾ ਸ੍ਰਬਦਾ ਗਾਇ । 
ਗਾਵਹਿ ਤਾਲ ਮਿਲਾਇਕੇਂ ਸਮੇ” ਸਮੇ” ਕਰ ਰਾਗ ।।੯੭॥ 
ਸਾਜਿ ਬਾਜਿ ਸਭਿ ਸੈਗਿ ਵਜਹਿ ਹੋਵਹਿ ਅਨਹਦਿ ਨਾਦ । 
ਉਪਰ ਖਾਸੇ ਮਹਲ ਦੇ ਦੇਵੇ ਬਾਂਗ ਖੁਦਾਇ । 

ਸੁਤੇ ਬਾੰਗ ਨ ਸੁਣ ਸਕਨ ਰਹਿਆ ਖੁਦਾਇ ਜਗਾਇ । 
ਸੁਤੇ ਪਈ ਨਿਭਾਗ ਸਭ ਸੁਣੇ ਨ ਬਾਂਗਾ ਕੋਇ । 

ਜੋ ਜਾਗੇ ਸੋਈ ਸੁਣੇ ਸਾਂਈ ਸੈਦੀ ਸੋਇ । 

ਰਾਹੁ ਖੁਦਾਈ ਭੀਹਾਵਲਾ ਬਾਲਹੁ ਦਸਵੇ ਭਾਇ । 
ਹਾਥੀ ਜਾਇ ਨ ਸਕਨੀ ਹਉਮੈ ਰਖੇ ਅੜਾਇ । 

ਸੂਰਤ ਰੋਗ ਮਹਲ ਦੀ ਮਨ ਪਰ ਰਖਹੁ ਲਾਇ । 

ਦਰ ਤੇ ਉਪਰ ਲਿਖਿਆ ਇਕੋ ਪਾਕ ਖੁਦਾਇ । 
ਕੁਦਰਤ ਕਈ ਰਸੂਲ ਹੈ ਯਾਰਾਂ ਅੰਤੁ ਨ ਕੋਇ । 

ਜਿਸ ਦੀ ਯਾਰੀ ਧੁਰ ਚੜੇ ਪਹੁਤਾ ਜਾਣਹੁ ਸੋਇ । 
ਆਵਨ ਜਾਨ ਫੁਰਮਾਨ ਲੈ ਕਈ ਇਜਾਰੇ ਚਾਇ । 


1. ਸਿ. ਰ, ਲ. 8, 9 ਵਿਚ ਪਾਠਾਂਤ੍‌ 'ਸ਼ੌਰਠਿ ਗਉੜ ਮਲਾਰਿ ਧੁਨਿ ਆਸਾਵਰ) ਸੁ ਸੰਚਿਂ । ਕ੍ਰਮਵਾਰ 
ਪੱਤਰ! (112/ਅ), (13216) 
2. ਸਿ. ਰਹ. ਲ. 8, $ ਵਿਚ 'ਸੂਹਵ' ਹੈ । ਪੱਤਰਾ (112/ਅ), (132/6) 


ਮੱਕੇ ਮਦੀਨੇ ਦੀ ਗੋਸ਼ਟਿ 


ਕੇਤੇ ਲਖ ਮੁਰੀਦ ਕਰਿ ਹਉਮੈ ਅੰਦਰਿ ਪਾਇ । 
ਕਹੀਆਂ ਉਰੇ ਉਮਤੀ ਨਾਲੇ ਨਬੀ ਰਸੂਲ । 

ਨਿਗੁਰੂ ਰਾਹੁ ਨ ਪਾਇਨੀ ਮਣੀ ਗਯਾਨੇ ਭੁਲ । 

ਸਚੁ ਸਰੀਅਤ ਬੈਦਗੀ ਸਚੀ ਸੁਨਤ ਏਹ । 

ਸਚੁ ਦੀਦਾਰ ਖੁਦਾਇਦਾ ਸਚੁ ਨਿਮਾਜ ਕਰੇਇ । 

ਸਚੁ ਬਰਾਬਰ ਨ ਯਾਰ ਕੋ ਜੋ ਦੇਵੇ ਖੁਦਾਇ ਮਿਲਾਇ । 
ਹਿੰਦੂ ਮੁਸਲਮਾਨ ਦਾ ਦਾਵਾ ਦੇਇ ਉਠਾਇ । 

ਨਾਨਕ ਲੋਖੋ ਇਕ ਗਲ ਹੌਰ ਗਲਾਂ ਸੈਤਾਨੁ । 

ਅਮਲਾਂ ਉਤੇ ਨਿਬੜੇ ਸਾਬਤ ਰਖੇ ਈਮਾਨ ॥੯੮॥ 


ਜਾਂ ਇਤਨੀ ਨਸੀਅਤ ਸੂਰਾ ਕਲਾਮ ਕਾਜੀ ਰੁਕਨਦੀਨ ਨਾਲ ਰੋਈ । ਤਾਂ ਹੋਰ ਜੋ ਹਾਜੀ ਥੇ 
ਅਵਰ ਦੇਸੋ ਕੇ ਨਏ ਹਾਜੀ _ਮੁਲਾਂ ਤਿਨਹੁ ਨਸੀਹਤ ਨਾਮੇ ਕਾ ਮਗਜੂ ਨ ਪਾਇਆ ਥਾ 
ਸੋ ਬੋਲੇ । 

ਸੁਆਲ ਹਾਜੀ ਤਥਾ ਮਉਲਾਣਿਆ ਸੂਰਾ ॥ 


ਹਾਜੀ ਆਖਨ ਨਾਨਕਾ ਸੁਣ ਤੂੰ ਸਚੁ ਜਵਾਬੁ । 
ਹਿੰਦੂ ਜਲਨ ਵਿਚ ਆਤਸੀ ਸਹਦੇ ਬਹੁਤ ਅਜਾਬੁ । 
ਵਡਾ ਦੋਜਕ ਆਤਸੀ ਨੇੜੇ ਜਾਇ ਨ ਕੋਇ ! 

ਹਿੰਦੂ ਜਲਦੇ ਭਿਸਤਾ ਵਿਚ ਦੋਜਕ ਪਹੁਤੇ ਸੋਇ । 
ਉਮਤ ਪਾਕ ਮਹੈਮਦੀ ਮਿਲੋ ਜੋ ਖਾਕੂ ਸਾਥ । 
ਕਿਆਮਤਿ ਫੇਰ ਉਠਾਇਸੀ ਕਾਜੀ ਮਹੈਮਦ ਆਪੁ । 
ਨੇਕੀ ਬਦੀ ਕਸੀਸ ਜੋ ਉਥੇ ਪਰਸ ਨ ਹੋਇ । 
ਕਿਆਮਤਿ ਹੋਇ ਹਿਸਾਬੁ ਸਭ ਮੁਸਲਮਾਨ ਜੁ ਕੋਇ । 
ਜਿਸਦਾ ਜੁਸਾ ਤਿਸ ਕੂੰ` ਡੂਜਾਂ ਮਿਲੋਂ ਨ ਹੋਰੁ । 

ਰੋਜੁ ਕਿਆਮਤਿ ਡੇਹੜੇ ਪਉਸਨ ਵਡੇ ਸੋਰੂ | 
ਇਸਰਾਈਲ ਫਰੇਸਤੇ ਜਾਂ ਫੂਕੇਸੀ ਕਰਨਾਇ । 
ਉਡਸਨ ਸਭੇ ਉਮਤੀ ਜੋ ਖਾਕੂ ਸੈਗ ਸਮਾਇ । 

ਆਪ ਮਹੈਮਦ ਮੁਸਤਫਾ ਮੀਜਾ ਕਰੇ ਹਿਸਾਬੁ । 

ਨੇਕੀ ਬਦੀ ਬੀਚਾਰ ਕੇ ਡੇਸੀ ਅਜਾਬੁ ਸਵਾਬੁ । 
“ਕਲਮਾ ਜਿਨਾ ਪਛਾਣਿਆ ਸਹਨ ਨ ਵਡੇ ਤਾਇ । 
ਲਿਖਿਆ ਵਿਚ ਕੁਰਾਨ ਦੇ ਕਹੇ ਰਸੂਲ ਖੁਦਾਇ ।੯੯॥ 


1. ਸਿ. ਰ. ਲ. ਵਿਚ ਇਥੋਂ ਚੋਂ ਤੁਤਾਂ ਦਾ ਪਾਠਾਂਤ੍‌-'ਕਲਮਾ ਜਿਨਾ ਪਛਾਣਿਆ ਸੇ ਭਿਸਤੀ ਧਹੁੜੇ 
ਜਾਇ । ਹਿਦੂ ਭਿਸਤ ਨਾ ਪਾਇਨੀ ਜਲ ਬਲਿ ਹਟਿ ਸ਼ੁਆਹੁ ।” ਪੱਤਰ! (167/9) 


ਲ=ਪਾਠ 109 


ਜਵਾਬ ਬਾਬਾ ਨਾਨਕ ਸਾਹ ਸੂਰਾ ।” 
ਨਾਨਕ ਆਖੇ ਹਾਜੀਆ ਸੁਣੀਐ ਸਚੁ ਸੁਆਲ । 
ਹਿੰਦੂ ਜਲਦੇ ਇਕ ਵਾਰ ਤੁਰਕਾਂ ਵਡੇ ਜੈਜਾਲੁ । 
ਮਿਟੀ ਮੁਸਲਮਾਨ ਦੀ ਜਮੈ ਹੋਇ ਨਬਾਤ । 
ਜਲਨ ਨਬਾਤੀ ਹੇਜਮਾ ਵਿਚ ਆਤਸ ਸਹਨ ਕਿਸਾਸ । 
ਜਲ ਬਲ ਕੌਲੋਂ ਹੋਇਕੇ ਫਿਰ ਮਿਲਸੇ ਖਾਕੂ ਨਾਲਿ । 
ਕਿਥੇ ਮਹੈਮਦ ਮੁਸਤਫਾ ਮੀਜਾ ਕਰੇਂ ਸੈਭਾਲਿ । 
ਕਿਆਮਤਿ ਚਸਮੀ ਦੇਖੀਐ ਅੰਦਰਿ ਇਸੇ ਜਹਾਨਿ । 
ਹਿੰਦੂ ਮੁਸਲਮਾਨ ਦੁਇ ਜਲਨਿ ਇਕਠੇ ਆਨਿ । 
ਮਹੈਮਦੁ ਮਹੈਮਦੁ ਕਿਆ ਕਰੋ ਮਹੈਮਦੁ ਘਰਿ ਘਰਿ ਹੋਇ । 
ਇਕੋ ਮਹੈਮਦੁ ਮੁਸਤਫਾ ਕਈ ਮਹੈਮਦ ਲੋਇ । 
ਪੜਦਾ ਕੂੜਾ ਡਾਲ ਕੇਂ ਰਖਿਆ ਸਚੁ ਛਪਾਇ । 
ਓੜਕ ਸਚੁ ਸਲਾਮਤੀ ਡੇਸੀ ਕੂੜ ਉਠਾਇ। 
ਇਕੋ ਸਚੁ ਪਛਾਨ ਕੈ ਇਕੋ ਜਾਣੈ ਸੋਇ । 
ਆਸਮਦਿ ਰਫਤਿ ਨ ਰਹਿ ਸਕੇ ਰਖ ਨ ਸਕੇ ਕੋਇ । 
ਭਾਵੇਂ ਆਪ ਖੁਦਾਇ ਜਬ ਏਕ ਤੇ ਕਰੇ ਅਨੌਕੁ । 
ਫੇਰ ਅਨੇਕਹੁ ਇਕ ਕਰੇ ਨਾਨਕ ਕਹੇ ਬਬੇਕੁ ।੧੦੦॥ 
ਜਿਸਦੇ ਮਾਰਗੁ ਨਸੀਬ ਹੈ ਕਿਆਮਤ ਤਿਸਦੇ ਭਾਇ ।? 
ਇਸਰਾਈਲ ਫ਼ਰੇਸਤਾ ਜਦ ਫੁਕੇਸੀ ਕਰਨਾਇ । 
ਉਡੇ ਜੁਸਾ ਤਿਸਦਾ ਜਿਸਦੇ ਮਰਗੁ ਨਸੀਬੁ । 
ਇਕ ਦੁ ਜੁਸੇ ਅਸੈਖ ਹੋਨ ਨਾਨਕ ਕਹੈ ਰਸੀਦੁ ॥੧੦੧॥ 
ਆਪੇ ਏਕ ਖੁਦਾਇ ਹੈ ਕਈ ਮਹੌਮਦੁ ਲੋਇ । 
ਵਾਰੀ ਆਪੋ ਆਪਣੀ ਉਠੀ ਚਲੇ ਰੋਇ । 
ਕੂੜਾ ਝਗੜਾ ਹਾਜੀਯੋ ਮਨ ਤੇ ਰਖਹੁ ਨ ਮੂਲਿ । 
ਇਕੋ ਪਾਕਿ ਖੁਦਾਇ ਹੈ ਹੋਰੁ ਕੇਤੇ ਨਬੀ ਰਸੂਲਿ । 
ਓੜਕ ਡਿਠਾ ਹਾਜੀਆ ਰਹੇ ਸਭ ਮੁਰਛਾਇ । 


1. ਸਿ. ਰ. ਲ. 10 ਅਤੇ ਸ. ਸ. ਅ. ਅਤੇ `ਲਿਥੋਂ ਵਿਚ ਇਸ ਤੋ ਅੱਗੋ 25 ਲਾਈਨਾਂ ਨਹੀ ਹਨ। 
ਬਾਕੀ ਲਿਖਤਾਂ ਵਿਚ ਇਹ ਲਾਈਨਾਂ ਮਿਲਦਾਆਂ ਹਨ। ਏਥੋ ਲਿਖਾਰੀ ਦੀ ਉਕਾਈ ਲਗਦੀ ਹੈ । 
ਕਿਉ” ਜੌ 'ਸਵਾਲ” ਅੱਗੇ ਜਵਬ ਦਾ ਚਲਣਾ ਜ਼ਰੂਰੀ ਹੈ, ਪ੍ਰੰਤੂ ਇਨ੍ਹਾਂ ।ਲਖਤਾਂ ਵਿਚ ਸਵਾਲ” ਦੇ 
ਵਿਚ ਹੀ “ਜਵਾਬ” ਆਉਣਾ ਸ਼੍ਰ ਹੋ ਜਾਂਦਾ ਹੈ। ਇਸ ਤਰ੍ਹਾਂ “ਸਵ'ਲ”, “ਜਵਾਬ ਦੇ ਅੰਤਰ ਦਾ 
ਪਤਾ ਨਹੀ” ਲਗਦਾ । ਕ੍ਰਮਵਾਰ ਪੱਤਰਾ (64/ਅ), (393/6), (162) 

2. ਇਹ ਅਗਲੀਆਂ ਦੋ ਤੁਕਾਂ ਸਿ. ਰ. ਲ. 2 ਵਿਚ ਲਿਖਾਰ) ਕੌਲ“ ਰਹਿ ਗਈਆਂ ਹਨ । 

(ਪੱਤਰਾ 92/6) 


ਮੱਕੇ ਮਦੀਨੇ ਦੀ ਗੋਸ਼ਟਿ 


ਹੁਜਤ ਹਾਜਤ ਸਰੇ ਦੀ ਸਕਨ ਨ ਮੁਖਹੁ ਅਲਾਇ । 
ਸਰਾ ਸਰੀਅਤਿ ਸੋਧਕੇ ਸਚੁ ਸਰੀਅਤਿ ਕੀਨ । 
ਪਕੜਹੁ ਰਾਹੁ ਤਰੀਕਤੇ ਕਰਕੇ ਸਾਬਤ ਦੀਨ । 

ਪਾਵਹੁ ਰਾਹੁ ਹਕੀਕਤੇ ਹਕ ਹਲਾਲੁ ਗੁਆਹਿ । 

ਰਾਹੁ ਪਛਾਣਹੁ ਮਾਰਫਤਿ ਆਪੇ ਆਪ ਅਲਾਹਿ । 
ਨਾਨਕ ਆਖੇ ਹਾਜੀਆ ਸਾਬਤ ਚਾਰ ਈਮਾਨੁ ।” 

ਰਾਹੁ ਪਛਾਣਹੁ ਮਾਰਫਤਿ ਆਪੇ ਆਪੁ ਪਛਾਨੁ । 

ਦੂਜਾ ਨਜਰ ਨ ਆਵਈ ਆਪੇ ਆਪੁ ਅਲਾਹ । 

ਨਾਨਕ ਆਖੋ ਹਾਜੀਆਂ ਚਾਰ ਕਤੇਬ ਗੁਆਹਿ ॥੧੦੨॥ 
ਭਿਸਤਾ ਭਿਸਤਾ ਕਿਆ ਕਰੋ ਦੋਜਕ ਦਿਹੋ ਦਿਖਾਇ । 
ਜਲਦੇ ਡਿਸਨ ਡੋਵੜੇ ਕੂਕ ਪੁਕਾਰਨਿ ਹਾਇ । 
ਮੁਸਲਮਾਨੀ ਹੇਜਮਾ ਕਹੇ ਨਿਬਾਤੀ ਜਿਸੁ । 

ਅੰਦਰਹੁ£ ਬਾਹਰੋ ਆਤਸੀ ਆਖਿ ਸੁਣਾਇਨਿ ਕਿਸੁ । 
ਅੰਦਰੋ ਬਾਹਰੋ ਆਤਸੀ ਭੇਦੁ ਨ ਪਾਵੈ ਕੋਇ । 

ਨਾਨਕ ਆਖੇ ਹਾਜੀਆ ਜਲਦੇ ਡਿਸਨਿ ਦੋਇ ॥੧੦੩॥ 
ਭਿਸਤਾਂ ਡਿਸਨਿ ਜਲਦੀਆ ਹਾਵੀਐ ਦੋਜਕ ਨਾਲਿ । 
ਹਿੰਦੂ ਮੁਸਲਮਾਨ ਦਾ ਕੋਇ ਨ ਪੁਛੇ ਹਾਲ । 

ਦੁਨੀਆ ਦੋਜਕ ਆਤਸੀ ਸਭ ਘਤੇ ਦੀਨੁ ਜਲਾਇ । 
ਪੇਟ ਨ ਪਵਨ ਰੋਟੀਆ ਵਿਸਰ ਜਾਇ ਖੁਦਾਇ । 

ਜੇਤੇ ਫਿਰਕੇ ਦੁਨੀ ਵਿਚ ਖਾਣੇ ਨਾਲ ਪੈਵੈਦਿ । 

ਇਕੋ ਫਿਰਕਾ ਰਬ ਦਾ ਤਿਸ ਵਿਚ ਬਹੁਤੇ ਬੈਦਿ । 
ਆਬੀ ਖਾਕੀ ਆਤਸੀ ਬਾਦੀ ਚਉਥਾ ਨਾਲਿ । 
ਚਾਰੋ ਜਲਦੇ ਡਿਸਨੀ ਕਿਸਨੋ ਆਖਨਿ ਹਾਲਿ । 

ਜਲਨ ਸੇ ਰੂਹੁ ਨਮਾਨਣੇ ਵਡ ਆਤਸ ਕੇ ਸੈਗਿ । 
ਡਿਸਨ ਦੋਜਕੁ ਭਿਸਤਿ ਵਿਚ ਜਲਦੇ ਬਲਤੇ ਨੰਗਿ ॥੧੦੪॥ 
ਸੁਆਲ ਹਾਜੀਆ ਸ਼ੂਰਾ ॥ 

ਹਾਜੀ ਆਖਨ ਨਾਨਕਾ ਕਹੇ ਮਜੀਦ ਕਲਾਮਿ । 
ਰਖੋ ਰੂਹਿ ਅਮਾਨਤੀ ਖਾਲਕ ਵਿਚਿ ਅਸਮਾਨਿ । 
ਜੁਸੇ ਰਖੇ ਖਾਕ ਵਿਚ ਰੋਜ ਕਿਆਮਤਿ ਹਦਿ । 


1. ਸਿ. ਰ. ਲ. 3 ਵਿਚ ਏਥੋਂ ਸ਼ਫਦ “ਰਖਹੁ” ਹੈ, ਪ੍ਰੰਤ੍ਹ ਬਾਕੀ ਲਿਖਤਾਂ ਵਿਚ “ਦਾਰ” ਹੈ । ਪੁੱਤਰਾ 
(167/ਅ) 
ਇਹ ਤੁਕ ਸਿ. ਰ- ਲ. 2 ਵਿਚ ਨਹੀ” ਹੈ । (ਪੱਤਰ 93/6) 


[ਲ-ਪਠ 111 


ਕਿਆਮਤਿ ਫੇਰ ਉਠਾਈਅਨਿ ਪੁਛੀਐ ਨੇਕ ਅਰ ਬਦਿ । 
ਮੁਸਲਮਾਨ ਮੁਸਲਮੀ ਪੁਛੇ ਰਸੂਲ ਖੁਦਾਇ । 
ਕਾਫਰਾ ਕੋਇ ਨ ਪੁਛਸੀ ਰਾਹਿ ਸੇਤਾਨੀ ਪਾਇ । 
ਜਲਸਨ ਦੌਜਕ ਹਾਵੀਐ ਕੋਇ ਨ ਸੁਣੇ ਪੁਕਾਰਿ । 
ਅਜਰਾਈਲ ਫਰੇਸਤਾ ਕਰਸੀ ਅੰਤ ਖੁਆਰਿ ।(੧੦੪॥ 
ਜਵਾਬ ਨਾਨਕ ਸਾਹ ਸੂਰਾ । 
ਨਾਨਕ ਆਖੇ ਹਾਜੀਆ ਸੁਣਹੁ ਹਕੀਕਤ ਪਾਕਿ । 
ਅਰਬਾ ਨਾਸਰੁ ਮੇਲ ਕਰਿ ਨਾਉ ਧਰਾਇਆ ਖਾਕਿ । 
ਰੂਹ ਸਮਾਣੇ ਖਾਕ ਵਿਚਿ ਖਾਲਕ ਕੀਏ ਬਨਾਇ । 
ਦੇਦੇ ਆਬਿ ਉਠਾਈਅਨ ਗੂੰਨਾ ਗ੍ਰੰਨ ਅਉਰਾਹਿ । 
ਲਖ ਚਉਰਾਸੀ ਮੇਦਨੀ ਹੋਈ ਬੀਜ ਜਹਾਨੁ । 
ਕਾਨ ਹੈਵਾਨ ਨਬਾਤ ਤ੍ਰੰ ਚਉਥਾ ਹੈ ਇਨਸਾਨੁ । 
ਉਪਜਨ ਚਾਰੋ” ਕਾਨ ਤੇ ਫਿਰ ਚਾਰੇ ਮਾਹਿ ਸਮਾਹਿ । 
ਨਾਕੋਂ ਦੇਇ ਹਿਸਾਬ ਕੌ ਲੈਣੇ ਹਾਰਿ ਭੀ ਨਾਹਿ । 
ਜੀਵਦਿਆ ਹੋਇ ਨਿਬੜੇ ਨੇਕੀ ਬਦੀ ਹਿਸਾਬੁ । 
ਮੋਇਆਂ ਕੋਇ ਨ ਪੁਛਸੀ ਗਏ ਅਜਾਬਿ ਸਵਾਬੁ । 
ਨੇਕੀ ਬਦੀ ਹਿਸਾਬ ਸਭ ਕਿਆਮਤਿ ਹੀ ਦਿਨ ਹੋਇ । 
ਉਰੇ ਪਰੇ ਨ ਪੁਛੀਅਨਿ ਖਾਕਿ ਸਮਾਨੇ ਸੋਇ । 
ਇਕਸੇ ਇਕਸੇ ਤੁਖਮ ਵਿਚਿ ਜਿਮੀ ਤੇ ਅਸਮਾਨ । 
ਅੰਦਰਿ ਬਾਹਰਿ ਇਕ ਹੈ ਨਾਨਕ ਸਚੀ ਜਾਨ । 
ਅਰਬਾਂ ਨਾਸਰ ਚਾਰ ਮਿਲ ਪੰਜਵਾ ਪੌਲੁ ਅਕਾਸੁ । 
ਤਿਸ ਤੇਂ ਭਇਆ ਅਵਾਜੜਾ ਨਾਉ ਧਰਾਇਆ ਸਾਸੁ । 
ਗੂੰਨਾ ਗੂੰਨੀ ਚੋਗੜੇ ਜੀਆ ਜੈਤ ਅਪਾਰੁ । 
ਸਭਨਾ ਅਗਨ ਜਲਾਇਸੀ ਕਿਆਮਤ ਦੇਹਿ ਅਸਾਰੁ । 
ਦੋਜਕਿ ਭਿਸਤਿ ਵਖਾਣੀਅਹਿ ਦੇਵੇ ਇਸੇ ਜਹਾਨਿ । 
ਇਕ ਚੜਿ ਜੁਲਦੇ ਪਾਲਕੀ ਇਕ ਪੈਰ ਪਿਆਦੇ ਜਾਨਿ । 
ਇਕਨਾ ਗਲੀ ਜੈਜੀਰੀਆ ਬਧੇ ਕਰਨਿ ਸਲਾਮ । 
ਮਿਲਨ ਸਜਾਈ ਬੈਦ ਵਿਚਿ ਸੁਣੇ ਨ ਕੋਇ ਕਲਾਮੁ । 
ਰਾਮ ਰਸੂਲ ਬਹੁ ਕਹੇ ਤੋਬ ਕਰਹਿ ਫਿਰਿਆਦਿ । 
ਜਾਮੋਨ ਕੋਇ ਨ ਬੁਰੇ ਦਾ ਮਾਰਨ ਦੇਇ ਅਜਾਬੁ । 
ਦਰ 


1. ਏਥੇ ਅਪ੍ਰਰਨ ਪਾਠ ਸੀ, ਸੌ ਸਿ.ਰ.ਲ. 3, 3 ਵਿਚੋਂ ਪਾਠ ਲਿਆ ਹੈ । ਕ੍ਰਮਵਾਰ ਪੱਤਰਾ (95/6), 
(168/ਅ) 


ਮੱਕੇ ਮਦੀਨੇ ਦੀ ਗੌਸ਼ਟਿ 


ਚੋਰ ਉਚਕੇ ਲਾਲਚੀ ਹਿੰਦੂ ਮੁਸਲਮਾਨਿ । 

ਕੀਤਿਆ ਬਹੁਤ ਗੁਨਾਹੜੇ ਸਭ ਕੌ ਕਹੈ ਸੈਤਾਨਿ । 

ਹਿੰਦੂ ਮੁਸਲਮਾਨ ਦਾ ਰਹਿਆ ਸੁ ਦਾਵਾ ਦੂਰਿ । 
ਪਕੜਿਆ ਰਾਹਿ ਗੁਨਾਹਿ ਦੇ ਕੂਕੇ ਖੜਾ ਹਜੂਰ । 

ਕਰਦੇ ਹਾਕਮਿ ਹੁਕਮਿ ਬਹੁ ਮਾਰਹੁ ਗਰਦਨਿ ਜਾਇ । ਰ 
ਚੋਰੀ ਯਾਰੀ ਜੋ ਕਰਨ ਤਿਨਾ ਵਡੀ ਸਜਾਇ । ਰ 
ਸਚਿਆ ਕੋਇ ਨ ਪੁਛਈ ਜੋ ਰਤੇ ਸਚੁ ਨਾਲਿ । 

ਜਿਨਾ ਕੂੜ ਕਮਾਇਆ ਤਿਨਾ ਵਡੇ ਜੈਜਾਲਿ ॥੧੦੫॥ 
ਜਿਨਾ ਬਧੀਆ ਪੰਡਾ ਪਾਪ ਦੀਆ ਸੀਸ ਉਠਾਏ ਭਾਰੁ । 
ਡਿਸਨ ਵਿਚ ਜਹਾਨ ਦੇ ਹੋਦੇ ਸੋਈ ਖੁਆਰਿ /” 

ਅਗੇ ਦੀ ਗਲ ਕੇ ਡਿਠੀ ਇਥੇ ਹੀ ਹੋਇ ਨਿਬੇੜ੍‌ । 

ਅਖੀ ਡਿਸੇ ਸੋ ਕਹੀਐ ਪੜ ਮੁਲਾਂ ਬਹੁਤ ਨ ਝੇੜ । 
ਨਾਨਕ ਝਗੜ ਚੁਕਾਇਆ ਅੰਦਰਿ ਇਸੇ ਜਹਾਨੁ । 

ਦਸ ਹਿਸੇ ਇਸ ਦੁਨੀ ਵਿਚ ਸਤ ਕਿਆਮਤਿ ਜਾਨੁ । 
ਸੁਤਿਆ ਮੁਇਆਂ ਜੋ ਡਿਸੇ ਸੋਈ ਕੀਚੇ ਬਾਤਿ । 

ਮੋਆ ਸੁਤਾ ਸੁੰਨ ਹੈ ਜੈਸੀ ਡਿਸੇ ਖਾਕੁ । 

ਮੁਲਾ ਛੋਡ ਤਕਬਰੀ? ਰਾਹਿ ਮਾਰਫਤਿ ਚਲੁ । 

ਭਿਸਤਾਂ ਦੋਜਕ ਦੁਨੀ ਵਿਚ ਆਗੈ ਨੀ ਕਛੁ ਗਲ ।$ 
ਦੁਖ ਸੁਖ ਭੌਗੇ ਦੁਨੀ ਵਿਚ ਦੋਜਕਿ ਭਿਸਤਿ ਕਹਾਇ । 
ਕੋਇ ਨ ਸਕੇ ਤਿਨਾਹ ਕੂ ਡੁਖਾ ਕਣੋ ਛੁਡਾਇ । 

ਸੁਖੀਏ ਰਹਦੋ ਸੁਖ ਵਿਚ ਭਿਸਤ ਤਿਨਾੜੇ ਭਾਇ । 

ਭੁਖੇ ਦੁਖੀ ਪੁਕਾਰਦੇ ਕਰਦੇ ਹਾਇ ਹਾਇ । 

ਨਾਨਕ ਆਖੇ ਹਾਜੀਆ £ੁਣੀਐ ਸਚੁ ਕਲਾਮੁ । 

ਜਿਤਨੀ ਖਾਕਿ ਜਿਮੀਨ ਪਰਿ ਸਭਾ ਮੁਸਲਮਾਨ ।੧੦੬॥ 
ਖਾਕੋ ਹੋਨਿ ਰੂਹਾਨੀਏ ਕਾਨਿ ਹੈਵਾਨਿ ਨਬਾਤਿ । 

ਲਖ ਚਉਰਾਸੀ ਆਲਮਾ ਸਭ ਪੈਦਾਇਸਿ ਖਾਕਿ । 
ਖਾਕਹੁ ਉਪਜੇ ਹਿੰਦੂਆ ਕਾਫਰ ਤੇ ਮੁਲਹਦਿ । 


ਏਥੋ ਪਾਠ “ਸਚਾ? ਵੀ ਮਿਲਦਾ ਹੈ । ਸਿ.ਰ.ਲ. 1, ਪੱਤਰਾ (122/ਉ) 


ਸਿ. ਰ. ਲ. 3 ਵਿਚ ਏਥੋ ਪਾਠਾਂਤ 'ਰਾਹਿ ਹਲੀਮੀ ਚਲੁ? ਹੈ । ਪੱਤਰਾ (1696) 

ਸਿ. ਰ. ਲ. 2, 3 ਵਿਚ ਅਗਲੀਆਂ ਕੌ ਤੁਕਾਂ ਅਸਪੁੱਸ਼ਟ ਅੰਤੇ ਅਸ਼ੁਧ ਹਨ । ਕ੍ਰਮਵਾਰ ਪੱਤਰਾਂ 
(9716), (169/6) 

ਸਿ, ਰ. ਲ. 2, 3, ਤੇ ਸ. ਸ. ਅ. ਵਿਚ ਸ਼ਬਦ 'ਮੈਦਾਨੀ? ਹੈ । ਕ੍ਰਮਵਾਰ ਪੱਤਰ (9$7/ਅ), 
(166/8), (396/ਅ%) 


ਮ੍ਰਲ-ਪਾਠ 


ਈਸਾਈਆਂ ਮੁਸਾਈਆਂ ਬਹੁਤ ਜਹੂਦਾ ਰਦ ।” 

ਰੂਮੀ ਜੈਗੀ ਇਰਮਨੀ ਹਬਸੀ ਤੇ ਕਿਲਮਾਕ । 

ਏਰਾਨੀ ਤੁਰਾਨੀਆਂ ਸਭਣਾ ਇਕਾ ਖਾਕਿ । 

ਫਿਰਕੇ ਲਖ ਚਉਰਾਸੀਆ ਗਣੀ ਨ ਜਾਹੀ ਜਾਤਿ । 
ਖਾਕੂ ਹੀ ਤੇ ਉਪਜ ਕੇ ਫਿਰਿ ਹੋੱਦੇ ਆਖਰਿ ਖਾਕਿ । 
ਫਿਰਕੇ ਲਖ ਚਉਰਾਸੀਆ ਸਭ ਖਾਕੂ ਤੇ ਬੀਆ । 
ਜੀਆ ਵੈਰੀ ਜੀਅ ਦੇ ਕੁਦਰਤਿ ਕਰਤੇ ਕੀਆ । 

ਜੇਤੇ ਖਾਕੀ ਰੂਹਿ ਹੈਨਿ ਜਲ ਬਲ ਹੋਦੇ ਖਾਕਿ । 
ਸਦਹੁ ਮਹੈਮਦ ਮੁਸਤਫਾ ਰਹਾਂ ਭਰੇ ਸਫਾਤ । 

ਜਲਦੇ ਰੂਹ ਪੁਕਾਰਦੇ ਜੋ ਹਿੰਦੂ ਮੁਸਲਮਾਨ । 

ਸੜਦੇ ਵਿਚ £ਪਿਜਾਵਿਆਂ ਦੇਖੇ ਸਭ ਜਹਾਨ ।” 
ਕਿਆਮਤ ਭਈ ਰੂਹਾਨੀਆ ਜੀਵਦਿਆ ਕਿਆ ਪਰਵਾਹਿ । 
ਜੀਵਦੇ ਖ੍ਰਸੀਆ ਮਾਨਦੇ ਮੁਰਦੇ ਕਰਨ ਕਹਾਹਿ । 
ਰਾਮ ਰਸੂਲ ਨ ਦੇਖਨੀ ਰੂਹਾਂ ਲੈਨ ਛਡਾਇ । 

ਏਹਿ ਵਿਚਾਰੇ ਕਿਆ ਕਰਨ ਅਗੇ ਫਏ “ਫਨਾਇ । 
ਫਿਸੇ ਨਾਹੀ ਮੁਸਤਫਾ ਲਹੇ ਸੁ ਖਬਰੀ ਆਇ । 

ਚਾਰੋ ਯਾਰ ਨਾ ਡਿਸਨੀ ਉਮਤਿ ਲੈਨਿ ਛਡਾਇ । 
ਕੂੜੀ ਬਾਜੀ ਉਮਤੀ ਵੇਖ ਨ ਕੁਲ ਮੂਲ । 

“ਦੁਨੀ ਵਲੇਵੇ ਕਾਰਨੇ ਕਲਮਾ ਪੜਨਿ ਰਸੂਲ । 
ਕਲਮੇ ਇਕ ਪੁਕਾਰਿਆ ਦੂਜਾ ਨਾਹਿ ਕੋਇ । 

ਦੂਜੀ ਕੁਦਰਤਿ ਦੇਖ ਕਰ ਉਮਤਿ ਦਿਤਾ ਰੋਇ । 

ਕਹਾਂ ਸੁ ਰਾਜਾ ਰਾਮ ਹੈ ਕਹਾਂ ਸੁ ਕਾਨ “ਗੁਪਾਲਿ 1 
ਕਹਾਂ ਤਿਨਾ ਦੀਆਂ ਉਮਤੀ ਜਲਿ ਬਲ ਥੀਆ ਰਵਾਲੁ । 
ਕਹਾਂ ਮਹੈਮਦ ਮੁਸਤਫਾਇ ਕਹਾਂ ਸਿ ਚਾਰੋ ਯਾਰ 1 


1. 


ਰੇ 


(397/ਉ) 
ਸਿ. ਰ. ਲ. 3 ਵਿਚ ਏਥੇ ਸ਼ਬਦ “ਅਜਾਬੁ” ਹੈ । ਪੱਤਰਾ (169/6) 


ਸ. ਸ. ਅ. ਵਿਚ ਏਥੇ ਪਾਠਾਂਤ੍ਰ--'ਕੌ ਇ ਨ ਕਢੇ ਆਨਿ” । ਪੱਤਰਾ (39716) 
ਸਿ. ਰ. ਲ. 2, 3, 10 ਤੇ ਸ. ਸ. ਅ. ਵਿਚ ਏਥੇ ਸ਼ਬਦ “ਸਫਾਇ” ਹੈ । ਕ੍ਰਮਵਾਰ ਪੱਤਰਾ 


(38/ਅ), (169/ਅ), (68/ਅ), (3976) 


ਸ.ਸ.ਅ. ਵਿਚ ਪਾਠਾਂਤ੍ਰ “ਦੁਨੀ ਵਲੋਵੇ ਕਾਰਿਨੇਂ ਪਰਹਿ ਦੌਜਕਿ ਕੌ ਮਲਿ” ਹੈ । ਪੁੱਤਰਾ (397/ਅ) 


ਸਿ. ਰ. ਲ. $ ਵਿਚ ਏਥੋਂ ਸ਼ਬਦ “ਗੁਆਲਿ? ਹੈ । ਪੱਤਰਾ (136)6) 


ਇਥੋਂ ਮੁਲ ਖਰੜੋ ਵਿਚ ਪਾਠ ਅਸ਼ੁਧ ਸੀ (੧ਰਦਾ ਦਜ ਹੁ ਦਾਰਦ) ਸੋ ਇਹ ਪਾਲ ਸਿ. ਰ. ਲ, 
3, 5, 9 ਤੋ ਸ.ਸ.ਅ. ਵਿਚੋ ਲਿਆ ਹੈ । ਕ੍ਰਮਵਾਰ ਪੱਤਰਾ (169/6), (116/6), (135/%), 


ਮੱਕੋਂ ਮਦੀਨ ਦੀ ਗੌਸ਼ਟਿ 


ਚਉਦਹਾ ਕਹਾ ਖਨਵਾਦੜੇ ਇਮਾਮਿ ਸਾਹਿਬ ਸਲਾਰਿ 1 

ਕਹਾਂ ਸਿ ਸੇਖ ਮਸਾਇਕਾ ਗਉਸ ਕੁਤਬ ਵਡ ਪੀਰਿ । 

ਰਹਿਆ ਨ ਜੁਸਾ ਤਿਨਾ ਦਾ ਮੁਏ ਹੋਇ ਜਹੀਰੁ 1 

ਨਾਉ ਨੀਸਾਨੀ ਰਹ ਗਈ ਆਖ਼ਰ ਏਭੀ ਥਾਦੁ । 

ਆਖਰ ਨਾਉ ਭੀ ਜਾਇਸੀ ਕਿਸ ਨੂੰ ਰਹਸੀ ਯਾਦਿ । 

ਆਖਰ ਰਲਸਨ ਖਾਕ ਨਾਲ ਜਲ ਥਲ ਹੌਸਨ ਸੁਆਹੂ । 
ਨਾਨਕ ਬਾਜੀ ਕੁੜ ਦੀ ਹੋਸੀ ਅੰਤਿ ਫਨਾਹਿ । 

ਵਾਰੀ ਆਪੌ ਆਪਣੀ ਮੀਰ ਮਲਕ ਸੁਲਤਾਨਿ । 

ਪੀਰ ਪੈਕੋਬਰ ਅਉਲੀਏ ਗਏ ਜਵਾਇ ਨੀਸਾਨਿ । ੧੦੭ ॥ 


ਸੁਆਲੁ ਹਾਜੀਆ ਸੂਰਾ 1 


ਆਖਨ ਹਾਜੀ ਨਾਨਕਾ ਲਿਖਿਆ ਵਿਚ ਕੁਰਾਨ । 

ਫੋਰ ਤਵਲਦਿ” ਨਾ ਥੀਏ ਜੋ ਹੋਇ ਮੁਸਲਮਾਨ । 

ਕਾਇਮ ਹੋਇ ਕਿਆਮਤੀ ਸਾਬਤੁ ਰਖ ਈਮਾਨ । 

ਰਹਸਨ ਰੂਹ ਅਮਾਨਤੀ ਵਤਿ ਨ ਆਵਨਿ ਜਾਨਿ । 

ਕਾਫਰ ਜਲਦੇ ਆਤਸੀ ਬਹੁਤੇ ਲਹਨਿ ਅਜਾਬੁ । 

ਕੂਕਨ ਪਏ ਮਸਾਨ ਵਿਚ ਆਤਸ ਲਏ ਹਿਸਾਬੁ । 

ਬਾਝ ਮਹੈਮਦ ਮੁਸਤਫਾ ਕੋਇ ਨ ਲਏ ਛਡਾਇ 1 

ਜਿਨਾ ਕਲਮਾ ਆਖਿਆ ਵਗਦਾ ਭਿਸਤੀ ਜਾਇ । 

੩ਹੂਰਾਂ ਪਰੀਆਂ ਭਿਸਤ ਵਿਚ ਹੋਈਆ ਤਿਨਾ ਨਸੀਬਿ । 

ਰਾਹ ਸੈਤਾਨੀ ਕੁਫਰ ਦਾ ਕੀਤਾ ਜਿਨਾਹਿ ਪਲੀਦਿ ॥ ੧੦੮ 11 


ਜਵਾਬ ਨਾਨਕ ਸਾਹ ਸੂਰਾ ॥ 


ਨਾਨਕ ਆਖੇ ਹਾਜੀਆ ਲਿਖਿਆ ਵਿਚ ਕਿਤਾਬੁ । 
ਜੋ ਹੋਈ ਅਰਬਾ ਨਾਸਰੋ ਲਹਸੀ ਸਭ ਅਜਾਬੁ । 
ਨਾਕੋ ਮੁਸਲਮਾਨ ਹੈ ਕਾਇਮ ਕਿਉ ਕਰਿ ਹੋਇ । 


ਇਹ ਟ੍ਰਕ ਸਿ. ਰ. ਲ. 3 ਵਿਚ ਨਹ)“ ਹੈ । ਪੁੱਤਰਾ (169/%) 
ਇਥੋਂ ਪਾਠ ਭਿੰਨ ਭਿੰਨ ਮਿਲਦੇ ਹਨ। ਸ. ਸ. ਅ ਵਿਚ ਸ਼ਬਦ “ਤਲਵਾਨਾ” ਅਤੇ ਸਿ. ਰ. ਲ. 2 
ਵਿਚ “ਵਲਾਨਾ” ਅਤੇ ਸਿ. ਰ. ਲ. 3 ਵਿਚ ਏਥੇ ਪਾਠਾਂਤ੍‌ ਹੀ ਵਖਰਾ ਦੇ ਦਿੱਤਾ ਹੈ--'ਫੇਰਿ ਨ 
ਪੁਛਨ ਤਿਨਾ ਕ੍ਰ...... ”ਨੈ। ਬਾਕੀ ਲਿਖਤਾਂ ਵਿਚ ਸ਼ਬਦ “ਤਲ'ਦਿ” ਮਿਲਦਾ ਹੈ । ਇਸ ਦਾਂ 
ਭਾਵ ਸ਼ਬਦ ਤਵੱਲਦ (ਹੌਣ, ਜਨਮਣਾ) ਤੋ” ਹੈ । ਕ੍ਰਮਵਾਰ ਪੱਤਰ (3986), (98/ਅ), 
(1706) 

ਅਗਲੀਆਂ ਦੇ ਤੁਕਾਂ ਸਿ. ਰ ਲ. 2, 3, 5, 10 ਤੇ ਸ. ਸ. ਅ. ਵਿਚ ਨਹੀਂ” ਹਨ । ਕ੍ਰਮਵਾਰ 
ਪੱਤਰ (100/6), (1706), (138/9), (69/ਅ), (70/6) 


ਹੁਲ-ਪਾਠ 115 


ਕਾਇਮ ਰਹੇ ਨ ਪੈਕੈਬਰਾ ਲਖ ਸਵਾਈ ਸੋਇ' । 
ਸਵਾ ਲਾਖ ਧੈਂਕੈਬਰਾ ਕਿਥੇ ਤਿਨਾ ਮੁਕਾਮਿ 
ਉਮਤਿ ਅੰਤ ਨ ਪਾਈਐ ਜਲ ਥਲ ਥੀਏ ਮਸਾਨਿ । 
ਬਲਨਿ ਨਬਾਤੀ ਹੇਜਮਾ ਜਲਿ ਥਲਿ ਹੋਹਿ ਅੰਗਾਰਿ । 
ਕਿਥੇ ਮਹੈਮਦੁ ਮੁਸਤਫਾ ਲਏ ਉਮਤਿ ਦੀ ਸਾਰੁ । 
ਲਖ ਮਹੌਮਦੁ ਮੁਸਤਫਾ ਉਮਤਿ ਅੰਤੁ ਨਾਂ ਪਾਰੁ । 
ਖਾਕੂ ਸੇਤੀ ਮਿਲ ਗਏ ਲਹਨਿ ਨ ਅਪਨੀ ਸਾਰਿ । 
ਜਿਤੀ ਡਿਸੇ ਧਰਤਰੀ ਸਭਾ ਭਈ ਮਸਾਨਿ । 

ਪਹਿਲਾ ਦੋਜਕ ਸਿਕਮੁ ਹੈ, ਰਹਣ ਨ ਦੇਇ ਈਮਾਨ । 
ਲਾਲਚ ਦੁਨੀ ਲਪੋਟਿਆ ਕਾਇਮੁ ਹੋਆ ਨ ਕੋਇ । 
ਕਾਇਮੁ ਇਕ ਖੁਦਾਇ ਹੈ ਅਵਰੁ ਨ ਦੂਜਾ ਹੋਇ । 
ਰਹਦੇ ਰੂਹਿ ਅਮਾਨਤੀ ਲਖਿ ਚਉਰਾਸੀ ਮਾਹਿ । 

ਲਖ ਚਉਰਾਸੀ£ ਮੇਦਨੀ ਘਟੇ ਨ ਬਢੇ ਉਤਾਹਿ । 
ਏਹੋ ਕਾਇਮ ਦੁਨੀ ਵਿਚ ਹੋਰ ਨ ਕਾਇਮੁ ਕੌਇ । 
ਜਿਨਾ ਨਾਮ ਧਰਾਇਆ ਰਹਿਆ ਨ ਕਾਇਮ ਸੋਇ । 
ਬਧਾ ਜੁਸਾ ਜਿ ਖੁਲੇ ਫਿਰੇ ਚਉਰਾਸੀ ਅੰਗਿ । 

ਮੁਲਾਂ ਬ੍ਰਾਹਮਣ ਨ ਬੁਝੇ ਬੁਝਨਿ ਫਕਰਿ ਨਿਹੈਗਿ ॥ ੧੦੯ ॥ 


ਸੁਆਲ ਹਾਜੀਆ ਸੂਰਾ ॥ 


ਹਾਜੀ ਆਖਨ ਨਾਨਕਾ ਸਚੀ ਖਬਰਿ ਸੁਣਾਇ । 
ਕਿਬਹੁ ਆਨਿ ਰੂਹਾਨੀਏ ਫਿਰ ਕਿਥੇ ਜਾਇ ਸਮਾਇ । 
ਮੂਰਤਿ ਸੂਰਤਿ ਨ ਕਿਛੁ ਕਿਸੁ ਬਨਾਇਆ ਥੋਲੂ । 
ਕਿਸ ਜਗਾਇਆ ਨੂਰਿ ਨੂ ਕਿਸੁ ਮਿਲਾਇਆ ਤੇਲੁ । 
ਜੇ! ਡਿਜਦੀ ਕਰਹਿ ਤਸਲੜੀ ਤਾਂ ਤੂ ਅਵਲੁ ਫਕੀਰੁ । 


1. ਏਥੇ ਮਲ ਖਰੜੇ ਵਿਚ ਲਿਖਾਰੀ ਕੌਲ ਚਾਰ ਤੁਕਾਂ ਰਹਿ ਗਈਆਂ ਸਨ, ਜੌ ਬ!ਕੀ ਲਿਖਤਾਂ ਵਿਚੋ” 
ਇਹ ਅਗਲੀਆਂ ਚਾਰ ਤੁਕਾਂ ਸਿ. ਰ. ਲ. 2, 3, 5, 8, 9, 10 ਸ. ਸ. ਅ. ਅਤੇ ਲਿਥੋ ਵਿਚੋਂ 
ਲਈਆਂ ਹਨ । ਕਮਵਾਰ ਪੰਨਾ (100/%), (17019), (138/ਅ), (117/%), (136/ਅ) 
ਪੰਨਾ 164 

2. ਏਥੋਂ ਮਲ ਖਰੜੇ ਵਿਚ ਪਾਠ _'ਆਲਮਾ? ਸੀ, ਪ੍ਰੰਤ ਸਿ. ਰ. ਲ. 2, 3, 5, 8, 9, 10 ਤੋਂ 
ਸ. ਸ. ਅ. ਵਿਚ ਸ਼ਬਦ ਮੈਦਾਨੀ! ਵਰਤਿਆ ਹੈ, ਸੌ ਇਹ ਪਾਠ ਉਥ੍ ਲਿਆ ਹੈ । ਕ੍ਰਮਵਾਰ 
ਪੱਤਰਾ (101/ਅ), (170/ਅ), (139/ਅ), (117/ਅ), (136/3), 70/ਅ), (399/) 

ਰਸ ਵੱ ਮਲ ਨ ਹਦ ਕ੍ਰਮ ਭੰਗਸੀ, ਜੌ ਸਿ. ਰ. ਲ. 2, 3, 8. 9, 10 ਤੇ ਸ. ਸ. ਅ. 

ਨੁਸਾਰ ਕਰ ਦਿੱਤਾ ਹੈ । ਕ੍ਰਮਵਾਰ ਪੱਤਰਾ (10716), 
ਵੀ (107/6), (170/%), (1186), (1376) 


ਰਣ 


ਮੱਕੇ ਮਦੀਨੇਂ ਦ ਗੋਸਟਿ 


ਮੀਰਾਂ ਅੰਦਰਿ ਸੀਰੁ ਤੂੰ ਪੀਰਾਂ ਅੰਦਰਿ ਪੀਰੁ ॥ ੧੧੦ ॥ 
:ਰੂਹਾਂ ਦੀ ਕੀ ਜਾਤ ਹੈ ਰੂਹਾਂ ਦਾ ਕੀ ਰੰਗ ।- 
ਅਸਾਂ ਕੁਛ ਨ ਸੁਝਈ ਕੋਂਈ ਬੁਝੇ ਫਕਰ ਮਲੰਗ । 


ਜਵਾਬ ਨਾਨਕ ਸਾਹ ਸੂਰਾ । 


ਨਾਨਕ ਆਖੇ ਹਾਜੀਆ ਸਚੇ ਸੁਣਹੁ ਨੀਸਾਨਿ । 

ਦਾਣੇ ਪਾਣੀ ਰੂਹ ਹੈ ਤਿਸਤੇ ਨੁਤਵੇ ਜਾਨੁ । 

3ਅਉਰਤ ਖਸਮ ਮਿਲਾਪ ਤੇ ਮਿਲਹਿ ਜਿ ਨੁਤਫੇ ਦੋਇ 1 
ਦੂਹਾਂ ਦੀ ਮਿਲਿ ਜਿੰਦੜੀ ਇਕ ਦਿਖਾਏ ਸੋਇ । 

ਲਖ ਚਉਰਾਸੀ ਰੂਹੁ ਮਿਲਿ ਤਿਨਾ ਬਣਾਇਆ ਰੂਪ । 
ਜੁਸੇ ਹੋਏ ਰੂਹੁ ਮਿਲਿ ਲਖ ਚਉਰਾਸੀ ਸੂਤੁ । 

ਤੈਸਾ ਹੀ ਇਕੁ ਆਦਮੀ ਹੋਰੁ ਅਸੈਖ ਜਾਤਿ 1 

ਗੰਦੇ ਪਾਣੀ ਤੇ ਭਈ ਗੂੰਨਾ ਗੂਨ ਸਫਾਤਿ । 

ਜਿਨਾ” ਸਈ ਤੇ ਉਪਜੇ ਫਿਰ ਤਿਥੇ ਹੀ ਜਾਇ ਸਮਾਇ । 
ਆਵਾਗਉਣ ਖਲਕਿ ਦਾ ਰਹੇ ਨ ਕਬਹੂ ਤਾਹਿ । 

ਲਖ ਚਉਰਾਸੀ ਉਪਜਹਿ ਮਰਿ ਮਿਲਹਿ ਸਿ ਖਾਕੂ ਨਾਲਿ । 
ਹੋਇ ਖੰਬੀਰੁ ਜੁ ਵਿਖਰਹਿ ਸੁਕਿ ਸੜਿ ਹੋਇ ਰਵਾਲਿ 1 
ਹਰੀ ਤੇ ਹੋਇ ਹੋਰ ਕਿਹੁ ਆਪੇ ਰੂਪ ਬਣਾਇ ।$ 

ਜੈਸੇ ਸੁਆਗੀ ਸੁਆਗਿ ਕਰਿ ਅਚਰਜੁ ਖੇਲਿ ਦਿਖਾਇ ! 
ਰੂਹਾਂ ਜਾਤਿ ਨ ਪਾਤਿ ਹੈ ਹਿੰਦੂ ਮੁਸਲਮਾਨੁ । 

ਜੇਹੀ ਮਜਲਸੁ ਆਵਹੇ ਧਰੇ ਸੇ ਤੇਹਾ ਨਾਮੁ । 

ਮਿਸਰ ਪੰਡਿਤ ਅੰਧਲੇ£ ਕਾਜੀ ਮੂਲਾਂ ਕੋਰੁ । 

ਹੋਰੋ ਕੁਹੁ ਸਮਝਾਈਐ ਅਗੋ` ਸਮਝਨ ਹੋਰੁ । 


ਅਗਲੀਆਂ ਦੋ ਤੁਕਾਂ ਸਿ. ਰ. ਲ. 2, 3, 5, 10 ਤੋਂ ਸ. ਸ. ਅ. ਵਿਚ ਨਹੀ” ਹਨ। ਕ੍ਰਮਵਾਰ 


ਪੱਤਰਾ (102/6), (170/ਅ). (140/ਅ), (70/ਅ), (400/9) 

ਏਥੋ ਇਸ ਲਿਖਤ ਵਿਚ ਸਬਦ “ਲੁਤਫਾ? ਸੀ ਜੋ ਅਸ਼ੁਧ ਪਾਠ ਹੈ । ਅਸਲ ਸਬਦ 'ਨੁਤਫਾ” (ਵੀਰਜ) 
ਹੈ। ਇਹ ਸਬਦ ਲਿ, ਰ. ਲ. 2, 3, $ ਆਦਿ ਖਰੜਿਆਂ ਵਿਚ ਸਹੀ ਦਿੱਤਾ ਹੈਂ । ਕ੍ਰਮਵਾਰ ਪੁੱਤਰਾ 
(102/6), (170/%), ((37/6) 

ਇਸ ਤੁਕ ਦਾ ਪਾਠਾਂਤ੍ਰ ਵੀ ਸਿ. ਰੁ. ਲ. 2, 3 ਆਦਿ ਅਨੁਸਾਰ ਕੀਤਾ ਹੈਂ । ਮ੍ਰਲ ਖਰੜੇ ਵਿਚ ਪਾਠ 
ਅਸ਼ੁਧ ਅਤੇ ਅਪੁਰਨ ਸੀ । ਕ੍ਰਮਵਾਰ ਪੱਤਰ' (10216), (170/ਅ) 

ਸ਼ੈ. ਵਸਤ੍ਰਆਂ ਤੌ ਭਾਵ ਹੈ । 

ਸਿ. ਰ. ਲ. 3 ਵਿਚ ਪਾਠਾਂਤ੍ਰ, ਹੌਰੀ ਤੇ ਉੱਪਜੋ ਆਪੇ ਰਰਪੁ ਬਣਾਇਆ ਹੈ । 

ਸਿ. ਰ. ਲ. 2 ਵਿਚ ਏਥੇ ਸ਼ਬਦ “ਅਉਲਏ” ਹੈ । ਪੱਤਰ' (170/ਅ) ਪਹਰੰਤ੍ਰ ਬਾਕ) ਲਿਖਤਾਂ ਵਿਚ 
ਉਪ੍ਰੋਕਤ ਸ਼ਬਦ ਹੀ ਮਿਲਦਾ ਹੈ । ਪੰਨਾ 103/ਉ 


ਮ੍ਰਲ=ਪਾਠ 117 


ਜੇ ਸਉ ਪੰਦਿ ਸੁਣਾਈਐ ਭਿਜੇ ਨ ਚਿਤ ਕਠੋਰੁ । 

ਤਿਨਾ ਨਾਲ ਨ ਲੁਝੀਐ ਜੋ ਸਬਦੈ ਦੇ ਚੋਰਿ । 

ਪੰਦਿ' ਕਤੇਬਾ ਨ ਮਨਹ ਨਹ ਫਕਰਾਂ ਦੀ ਗਲਿ । 

ਖੁਦੀ ਤਕਬਰੀ ਕਰਿ ਮੁਏ ਵਤਿ ਨ ਡਿਸਹ ਕਲ ।। ੧੧੧ ॥ 


ਸੁਆਲ ਇਮਾਮ-ਕਰੀਮ-ਦੀਨ-ਸਦਾਤ ਸੂਰਾ ॥ 


ਡੇ $= $੭ 


ਕਹੇ ਇਮਾਮ ਕਰੀਮਦੀ ਸੁਣਰੋ ਨਾਨਕ ਸਾਹ । 

ਜਿਨਾ ਉਮੇਦ ਨ ਰਬ ਦੀ ਤਿਨਾ ਕਉਣ ਪਨਾਹਿ । 
ਪਜਨਿ ਸੈਗਿ ਮੁਨਾਫਕਾ ਦਿਲ ਜਿਨਾ ਦੇ ਸੈਗਿ ।$ 
ਵਿਚ ਜਲਦੇ ਆਤਸਿ ਹਾਵੀਐ ਚੂਨਾ ਰੋਇ ਨਿਪੰਗ । 
ਪਾਇਨ ਭੁਖ ਮਸਾਣਿ ਵਿਚ ਜਲਿ ਬਲਿ ਰੋਨਿ ਸੁਆਹਿ . 
ਜਲਦੇ ਪਏ ਪੁਕਾਰਨੀ ਕੋਇ ਨ ਸੁਣਦਾ ਆਹਿ । 

ਬਾਝੂ ਨਬੀ ਰਸੂਲ ਦੇ ਪਾਨਿ ਨ ਕਬਰੀ ਥਾਇ । 

ਜਲ ਬਲ ਥੀਵਨ ਕੌਲੜੇ ਜਿਵੇ ਭਲਠੇ ਕਾਇ । 

ਕੋਇ ਨ ਪੁਛੇ ਬਾਤੜੀ ਲਏ ਨ ਕੋਇ ਛਡਾਇ । 
ਭਿਸਤੀ ਵਾਸੁ ਨ ਪਾਇਨੀ ਬਾਝ “ਰਸੂਲ ਖੁਦਾਇ 
ਕੁਫਰ ਕਤੇਬਾਂ ਬਾਚਦੇ ਕਾਫਰ ਵਡਿ ਹਿੰਦਵਾਨਿ । 
ਆਖਨ ਵਾਚ ਕਤੇਬ ਕੁ ਮੋਏ ਫਿਰਿ ਫਿਰ ਆਨਿ । 
ਮੋਏ ਫੇਰ ਨਾ ਆਵਨੀ ਕਹੇ ਮਜੀਦ ਕਲਾਮ । 

ਮਰਿ ਮਰਿ ਮਿਲਦੇ ਖਾਕ ਨਾਲਿ ਕਿਆਮਤਿ ਭਏ ਕਿਆਸ । 
ਜੇਹੜੀ ਸੂਰਤਿ ਭਜਈ ਫੇਰਿ ਨ ਹੋਵੇ ਰਾਸਿ 

ਕਾਇਮੁ ਹੋਇ ਕਿਆਮਤੀ ਕਹੇ ਕਰੀਮ ਸਦਾਤੁ । 

ਰਹੇ ਅਮਾਨਤਿ ਖਾਕੜੀ ਰੋਜ ਕਿਆਮਤਿ ਹਦਿ । 

ਮੋਏ ਫੇਰਿ ਨ ਊਪਜਹਿ ਰਿੰਦੀ ਕਿਤਾਬਾਂ ਰਦਿ । 

ਰਦ ਤਉਰੇਤ ਅਜੀਲ ਕੂੰ ਤੀਜਾ ਰਦਿ ਜੋਬੂਰ । 

ਏ ਤਰਾਹਿ ਮਨਮੂਖ ਹੈਂਨਿ ਥੀਆ ਫੁਰਕਾਨ ਮਨਜੂਰ” 1 
ਇਸ ਜਮਾਨੇ ਦਾ ਪਾਤਸਾਹ ਕਲਮ ਮਜੀਦ ਕੁਰਾਨ । 


ਸਿ. ਰ. ਲ. 2 ਤੇ ਸ. ਸ. ਅ. ਵਿਚ ਏਥੋ ਸ਼ਬਦ 'ਪੰਜ” ਮਿਲਦਾ ਹੈ। ਕ੍ਰਮਵਾਰ ਪੱਤਰਾਂ 
(103/%), 40176) 

ਸ. ਸ. ਅ. ਵਿਚ ਇਹ ਤੁਕ ਰਹਿ ਗਏ) ਹੈ । ਮੰਨਾ (401/ਅ) 

ਸ. ਸੰ. ਅ. ਵਿਚ ਇਸ ਤੋ” ਪਹਿਲਾਂ “ਨਬੀ” ਸ਼ਬਦ ਹੈ । ਪੱਤਰ (401/ਅ) 

ਇਸ ਤੋਂ ਅਗਲੀਆਂ ਚਾਰ ਲਾਈਨਾਂ ਸਿ. ਰ. ਲ. 8, 9 ਤੋਂ ਲਿਥੇ ਵਿਚ ਹਨ । ਬਾਕ। ਸਾਹੀਆਂ 
ਲਿਖਤਾਂ ਵਿਚ ਇਨ੍ਹਾਂ ਦਾ ਭਾਵ ਹੈ । ਕ੍ਰਮਵਾਰ ਪੁੱਤਰਾ (119/6), (136)6), (166) 


ਮੱਕੇ ਮਦੀਲੇ ਦੀ ਗੋਸ਼ਟਿ 


ਜੋ ਰਹੇ ਕੁਰਾਨੋ ਬਾਹਰ ਥੀਸਨ ਅੰਤ ਸੈਤਾਨ । 
ਜਿਸ ਜਮਾਨੇ ਦਾ ਅਮਲੁ ਹੋਇ ਕਰੇ ਨ ਕੋਈ ਮੂਲੁ । 
ਉਹੁ ਦਰਗਹ ਢੋਈ ਮ ਲਹੇ ਭਰੇ ਨ ਸਫਾਤ ਰਸੂਲ ॥ ੧੧੨ ॥ 


ਜਵਾਬ ਨਾਨਕ ਸਾਹ ਸੂਰਾ ॥ 


ਸੁਣਹੋ ਸੈਦ ਕੀਰਮ ਦੀ ਚਾਰੋ ਮਨ ਕਿਤਾਬੁ । 

ਚਾਰੋ ਕਉਲ ਖੁਦਾਇ ਦੇ ਰਦਿਆ ਚੜਿਨਿ ਅਜਾਬੁ ! 
ਮੋਏ ਫੇਰ ਨ ਆਵਨੀ ਰਹਨ ਅਮਾਨਤਿ ਨਾਵ 1 

ਨਾਵਾ ਮਉਤ ਨ ਹੋਵਈ ਲਖ ਆਵਹਿ ਲਖ ਜਾਹਿ । 
ਰਾਮ ਕ੍ਰਿਸ਼ਨ ਹੋਇ 'ਅਸੈਖ ਲਖ ਲਖ ਮਹੈਮਦੁ ਨਾਵਿ । 
ਉਹ ਫੇਰ ਨ ਆਵਨ ਜਗ ਵਿਚ ਰਹੇ ਮਰਾਤਬ ਥਾਵਿ । 
9ਖਾਨ ਖਵੀਨ ਜਾਵਨੀ ਮੀਰ ਮਲਕ ਪਾਤਸ਼ਾਹ । 

ਜੁਸੇ ਨ ਰਹਦੇ ਥਿਰ ਕਿਸੇ ਰਹਨ ਮਰਾਤਬ ਜਾਇ । 
ਜਿਤਣੇ ਰੂਹ ਅਮਾਨਤੀ ਤਿਨਾ ਮਰਾਤਬਿ ਨਾਲਿ । 

ਉਤਮ ਮਧਿਮ ਲਿਖ ਮਿਲੇ ਹਿੰਦੂ ਤੁਰਕਿ ਚੈਡਾਲਿ । 
ਇਕ ਆਵਨਿ ਇਕ ਜਾਹਿ ਉਠਿ ਆਵਾਗਉਣ ਸੈਸਾਰਿ । 
ਅਲਹਿ! ਆਇ ਨ ਜਾਵਈ ਸਚੇ ਏਹਿ ਅਸਾਰ । 

ਜੈਸੇ ਬਰਗ ਨਿਬਾਤ ਦੇ ਤ੍ਰਟਿ ਤ੍ਰਟਿ ਧਰਤੀ ਪਾਨਿ । 
ਉਹੁ ਜੇਹੀਆਂ ਸੂਰਤਾਂ" ਹੋਰ ਹੇਠੋ ਨਿਕਲਿਆਨ । 

ਅਜਬੁ ਤਮਾਸਾ ਰਬਿ ਦਾ ਬਾਲੀ ਰਹੇ ਨ ਜਗੁ । 
ਆਵਾਗਉਣ ਖਲਕਿ ਦਾ ਵਹਦਾ ਰਹੇ ਨ ਮਗੁ । 
ਨਾਨਕ ਸਚੁ ਅਲਾਵਏ ਸੁਣਹੁ ਕਰੀਮ ਸਦਾਤਿ । 

ਜਿਨਾ ਉਮੇਦ ਨ ਰਬਿ ਦੀ ਸੇ ਰਹਦੇ ਸਦਾ ਨਪਾਕਿ ॥ ੧੧੩ 1੧ 
ਉਹ ਕਬਰਾਂ ਵਿਚਿ ਝਪੀੜੀਅਨੁ ਜਲਦੇ ਕਰਨ ਕਹਾਇ । 
ਅਜਰਾਈਲ ਫਰੇਸਤਾ ਦੇ“ਦਾ ਬਹੁਤ ਸਜਾਇ । 

ਕਬਰਾਂ ਤਿਨਾ ਜਲਾਇਨੀ ਜੋ ਹੋਇ ਮੁਸਲਮਾਨਿ । 


ਸਿ. ਜਰ ਲ. 3 ਵਿਚ ਏਥੋ ਸਦ “ਅਗਣਤਿ” ਹੈ 1 ਪੁੱਤਰਾ (171/ਅ) 

ਜਿ. ਰ. ਲ. 2, 3 ਤੇ ਸ. ਸ. ਅ. ਵਿਚ ਏਥੇ ਪਾਠਾਂਤ --'“ਖਾਨ ਖਵੀਨ ਮੀਰ ਵਜੀਰ ਪਾੜਸਾਹੁ” 
ਕ੍ਰਮਵਾਰ ਪੱਤਰਾ (105/6), (171/ਅ), (402/ਅ) 

(6) ਇਹ ਤੁਕ ਸ. ਸ. ਅ ਵਿਚ ਨਹੀ ਹੈ । ਪੱਤਰਾ (402/ਅ) 

(ਅ) ਏਥੇ ਪਾਠ ਸਿ. ਰ ਲ. 8 ਵਿਚੋ ਲਿਆ ਹੈ। ਇਸ ਖਰੜੇ ਵਿਚ ਪਾਠ ਅਸ਼੍ਧ ਸੀ । ਪੱਤਰਾ 
(138/6) 

ਸਿ. ਰ. ਲ. 2, 3 ਤੋ ਸ. ਸ ਅ. ਵਿਚ ਹੌਰ ਸ਼ਬਦ ਨਹੀ" ਹੈ । ਪੱਤਰ' (105/ਅ), (171/ਅ), 
(402/) 


(ਲ-ਪਾਠ 119 


ਜਿਨ੍ਹਾਂ ਈਮਾਨ ਨ ਰਖਿਆ ਲਗ ਦੌਜਕ ਦੁਨੀ ਹਰਾਮੁ । 
ਮਿਟੀ ਮੁਸਲਮਾਨ ਦੀ ਭਈ ਮੁਨਾਫਕਿ ਸੈਗੁ । 

ਆਤਸ ਸੇਤੀ ਦਝਿਆ ਚੂੰਨਾ ਹੋਇ ਨਿਧੈਗ । 

'ਕਥ ਸੁਪਾਰੀ ਚੂਨ ਤ੍ਰੰ ਚਉਥੇ ਮਿਲਨ ਜਿ ਪਾਨਿ । 
ਹੋਵਨ ਲਾਲੁ ਗੁਲਾਬਿ ਬਹੁ ਸਾਹਿਬਜਾਦੇ ਖਾਨਿ । 
ਹੋਵਨ ਨੁਤਫੇ ਸੈਗਿ ਥੀ ਉਪਜਨਿ ਸਿਧਿ ਅਰ ਪੀਰ । 
ਏਹੁ ਮਰਾਤਬ ਪਾਇਆ ਦਧੇ ਪਥਰ ਬੀਰ । 

ਹਿੰਦੂ ਮੁਸਲਮਾਨ ਦੇ ਜਾਸਨਿ ਜੁਸੇ ਦੋਇ । 

ਹੋਵਨ ਰੂਪ ਕਰੂਪੜੇ ਢੋਈ ਲਹਨ ਨ ਸੋਇ । 

ਪਹਲੇ ਆਤਸਿ ਜੋ ਦਧਾ ਜਲ ਥਲਿ ਰੋਆ ਸੁਆਹ । 
ਫੇਰ ਨ ਆਤਸ ਤਿਸ ਦਰੇ ਅਲਹਿ ਆਪੁ ਗੁਆਹਿ । 
ਮਿਲਨ ਜੋ ਖਾਕੂ ਸੋਗ ਜੋ ਸਹਦੇ ਬਹੁਤੁ ਕਸਾਸਿ । 
ਸੜਦੇ ਵਿਚ ਪਿਜਾਵਿਆ ਤਾਉ ਸਹੇ ਛਿਆ ਮਾਸੁ ॥੧੧੪॥ 


ਸੁਆਲ ਇਮਾਮ ਕਰੀਮ ਦੀ ਸੂਰਾ । 


ਕਹੈ ਰਿਮਾਮ ਕਰੀਮ ਦੀ ਨਾਨਕਾ ਰੂਹਾਂ ਦਾ ਕੀ ਤੋਲੁ । 
ਕੇਤਕ ਹਲਕੇ ਹੁਹ ਹੈਨਿ ਕੇਤਕ ਭਾਰਾ ਬੋਲੁ ।” 

ਕੇਤਕ ਕਦ ਬਰੀਕ ਹੈ ਮੋਟਾ ਕੇਤਕ ਹੋਇ ।? 

ਕੈਹੀ ਸੂਰਤਿ ਰੂਹ ਦੀ ਰੋਗ ਕਨੇਹਾ ਹੋਇ । 

ਕਉਣ ਹਕੀਮ ਬਣਾਇਦਾ ਜੂਸੇ ਗੂੰਨਾ ਗੂੰਨ । 

ਇਹੁ ਹਕੀਕਤ ਜੋ ਕਹੇ ਸੋਈ ਵਡਾ ਅਖੂੰਨਿ” । 

ਰਹਦੇ ਕੇਹੜੀ ਜਾਇ ਹੈਨਿ ਇਹੁ ਭੀ ਕਹੋ ਬਿਆਨਿ । 

ਰੂਰੁ ਇਕ ਕੇ ਬਹੁਤ ਹੈਨਿ ਮੁਸ਼ਕਲ ਕਰੋ ਆਸਾਨ ॥੧੧੫॥ 


1. ਅਗਲੀਆਂ ਚਾਰ ਲਾਈਨਾਂ ਸਿ, ਰ. ਲ. 2, 3, 5, 10 ਅਤੇ ਸ. ਸ. ਅ. ਵਿਚ ਨਹੀ” । ਏਥੋਂ ਇਵ” 
ਲਗਦ' ਹੈ ਕਿ ਇਹ ਅਪ੍ਰਸੰਗਕ ਅਤੇ ਅਢੁਕਵਾਂ _ਪਠ ਮਗਰੋਂ“ _ਲਿਆਂਦ' ਗਿਆ ਹੈ। ਪੁਰਾਤਨ 
ਲਿਖਤਾਂ ਵਿਚ ਨਾ ਹੌਣ ਕਰਕੇ ਵੀ ਇਸਦੀ ਪੁਰਾਤਨਤਾ ਤੋਂ ਕਿੰਤੂ ਕੀਤਾ ਜਾ ਸਕਦਾ ਹੈ । ਕ੍ਰਮਵਾਰ 
ਪੱਤਰਾ (106/ਅ), (172/6), (46/6), (73/ਅ), (403/6) 

2. _ ਏਥੇ ਬਹੁਤੀਆਂ ਲਿਖਤਾਂ ਵਿਚ ਅਤੇ ਮਲ ਲਿਖਤਾਂ ਵਿਚ ਵੀ ਅਧੂਰਾ ਅਤੇ ਅਸ਼੍‌ਧ ਪਾਠ ਲਿਖਿਆ 
ਸੀ, ਇਸ ਲਈ ਇਹ ਪਾਠ ਸਿ. ਰ ਲ. 3 ਵਿਚੋਂ ਲਿਆ ਹੈ । ਪੱਤਰਾ (17/6) 

3. ਇਹ ਤੁਕ ਸਿ. ਰ. ਲ. ਵਿਚ ਨਹੀਂ' ਹੈ । ਲਿਖਾਰੀ ਦ) ਉਕਈ ਹੈ । ਪੱਤਰਾ (138/ਅ) 

4. ਅੱਗੇ ਦੇ ਤੁਕਾਂ ਸਿ. ਰ. ਲ. 2, 3, 5, 10 ਤੇ ਸ. ਸ. ਅ. ਵਿਚ ਨਹੀ“ ਹਨ। ਕ੍ਰਮਵਾਰ ਪੱਤਜ॥ 
(1076), (172/6), (1476), (74/6), (403/%) 


120 


ਮੱਕੇ ਮਦੀਨੇ ਦੀ ਗੌਸ਼ਟਿ 
ਜਵਾਬ ਨਾਨਕ ਫ਼ਕੀਰ ਸੂਰਾ । 
“ਨਾਨਕ ਆਖੇ ਰਾਹੁ ਸਚੁ ਸੁਣਹੁ ਕਰੀਮ ਸਦਾਤ । 
ਬਾਦੇ ਕਾ ਕੀ ਤੁਲੁ ਹੈ ਆਖੇ ਦੀ ਕੀ ਜਾਤਿ । 
ਧਰਤੀ ਦਾ ਕੀ ਮੇਪੁ ਹੈ ਆਤਸ ਦਾ ਕੀ ਤੋਲ 1 
ਕੇਤਕ ਦੂਰ ਅਕਾਸ ਹੈ ਕੇਤਕ ਆਖਾਂ ਪੋਲ । 
ਬਾਦੀ ਸੂਰਤ ਰੂਹ ਦੀ ਤਿਸ ਦਾ ਰੂਪ ਨਾ ਰੇਖੁ । 
ਆਤਸਿ ਨੂਰ ਖੁਦਾਇਦਾ ਕਛੁ ਅੰਤੁ ਨ ਪਾਰਾ ਮੇਪੁ 
ਰਖਨਿ ਚਰਾਗੁ ਮਹਲਿ ਵਿਚਿ ਚਾਨਣ ਸਭੀ ਜਾਇ । 
ਰਖਨ ਅੰਦਰਿ ਟਿੰਡ ਦੇ ਲਏ ਸਭ ਜੋਤਿ ਛਪਾਇ । 
ਆਬੀ ਜਾਤ ਖੁਦਾਇਦੀ ਤਿਸ ਥੀ ਨੁਤਫੇ ਰੋਹਿ । 
ਆਬਿ ਖਾਕੀ ਹੋਇ ਮਿਲਿ ਜੁਸੇ ਹੋਹਿ ਅਲੋਇ । 
ਹਿਕਮਤਿ ਲਖ ਹਕੀਮ ਮਿਲਿ ਸਾਹਿਬ ਤੁਲ ਨ ਕੋਇ । 
ਵਡਾ ਹਕੀਮੁ ਖੁਦਾਇ ਹੈ ਰਚੇ ਚਉਰਾਸੀ ਲੋਇ । 
“ਇਕਸੇ ਇਕਸੇ ਰੂਹ ਵਿਚਿ ਰਚੇ ਚਉਰਾਸੀ ਅੰਗ । 
ਇਕਸੇ ਇਕਸੇ ਅੰਗੂ ਵਿਚਿ ਗੂਨਾ ਗੂਨੀ ਰੈਗਿ । 
ਭਾਇਆ ਅਕਾਸ ਪੁਲਾੜ ਤੇ ਕਰਹਿ ਅਵਾਜਾ ਰੂਹਿ । 
ਕਾਇਮ ਕੁਦਰਤਿ ਰਬ ਦੀ ਮਿਲਿ ਰੂਹਿ ਪੁਕਾਰਨਿ ਹੁਹਿ । 
ਲਖ ਚਉਰਾਸੀ ਤੁਖਮ ਹੈ ਤੁਖਮ ਅੰਤ ਨ ਕੋਇ । 
ਇਕਸੇ ਇਕਸੇ ਤੁਖਮ ਵਿਚਿ ਭਈ ਚਉਰਾਸੀ ਲੋਇ । 
ਆਵਨ ਅਗਵਤੀ ਰੂਹੜੇ ਜਾਵਨ ਅੰਤੁ ਨ ਕੋਇ । 
ਇਕਦੂ ਰੂਹੋ ਲਖ ਹੋਹਿ ਲਖੋ ਲਖ ਅਲੋਇ । 
ਕੀ ਪੈਮਾਨਾ? ਨੂਰ ਦਾ ਕੇਤਕ ਕਹਾਂ ਬਿਸਥਾਰੁ । 
ਪਸਲਿਆ ਜਿਮੀ ਅਸਮਾਨ ਵਿਚ ਰਹਿਆ ਸੁ ਚਾਨਣ ਧਾਰੁ । 


]. `ਸ. ਸ. ਅ. ਵਿਚ ਏਥੇ ਪਠਾਂਤ ਨਾਨਕ ਆਖੇ ਰਾਹੁ ਏਹੁ ਸੁਣਹ ਹਕ)ਕਤ ਪਾਠੁ । ਪੱਤਰ (403/%) 
ਸਿ. ਰ. ਲ. 2, 5 ਵਿਚ ਪ'ਨਾਂਤ੍ਰ--ਨਾਨਕ ਆਖੋ ਰਾਹੁ ਇਹੁ ਕਰੀਮ ਸਦਾਤ 1 ਕ੍ਰਮਵਾਰ ਪੱਤਰਾਂ 
(107/6), (141/6) 

2. ਇਹ ਤੁਕ ਸਿ. ਰ. ਲ. 2, 3, ]0 ਤੋਂ ਸ. ਸ. ਅ. ਵਿਚ ਨਹੀਂ ਹੈ । ਕ੍ਰਮਵਾਰ ਪੱਤਰਾ (10816) 
(172/ਅ), 62/ਅ), (404/6) 

3. ਸਿ. ਰ. ਲ. 3, 8, 10 ਤੇ ਸ. ਸ. ਅ ਵਿਚ ਏਥੌ ਸ਼ਬਦ ਨੂ ਰਦੀ” ਮਿਲਦਾ ਹੈ । ਪ੍ਰੈਤ੍ਰ ਸਿ.ਰ.ਲ. 
2,9 ਵਿਚ ਪਾਠ 'ਰ੍ਰਹ' ਹੈ। ਅਗਲੀ ਤੁਕ ਦੇ ਭਾਵ ਨਾਲ਼ 'ਨ੍ਰਰ” ਸ਼ਬਦ ਵਧੇਰੋ ਢੁਕਦਾ ਹੈ । 

ਕ੍ਰਮਵਾਰ ਪੁੱਤਰਾ (108)6), (139/ਅ) 


ਮ੍ਰਲ=ਪਾਠ 121 


'ਇਕੇ ਰੂਹ ਨ ਕਿਸੇ ਦਾ ਲਖ ਚੋ ਰਾਸੀ ਬੈਦਿ । 

ਫਿਰ ਚਉਰਾਸੀ ਇਕ ਹੋਇ ਖੇਲੋਂ ਬਹੁਬਿਧਿ ਛੋਦਿ । 

ਕਉਣ ਤਤ ਮਿਲਿ ਹੈਨ ਰੂਹ ਹੈ ਆਪ ਖੁਦਾਇ । 

ਅਰਬਾ ਨਾਸਰਿ ਮੇਲ ਕਰਿ ਵੈਰੁ ਵਿਰੋਧੁ ਵਧਾਇ । 

ਆਖੇ ਮਾਰੇ ਮਰੇ ਆਪਿ ਕੁਦਰਤਿ ਚਲਤੁ ਦਿਖਾਇ । 

ਪਰਦੇ ਡਾਰੇ ਭਰਮ ਦੇ ਡਿਠੀ ਉਸ ਸਭ ਭੁਲਾਇ । 

“ਨਰ ਨਾਰੀ ਦੋਇ ਸਿਰਜ ਕਰਿ ਖਾਣੀ ਬਾਣੀ ਉਪਾਇ । 

ਜੋ ਇਨਾ ਜਾਤੀ ਬੁਝਸੀ ਸੋ ਆਪੇ ਆਪਿ ਖੁਦਾਇ ॥ ੧੧੬ ॥ 
ਸੁਆਲ ਕਰੀਬ ਦੀ ਸਦਾਤਿ ਸੂਰਾ ॥ 

ਕਹੇ ਇਮ ਮ ਕਰੀਮ ਦੀ ਸੁਣਹੋ ਨਾਨਕ ਸਾਹ । 

ਕਿਥੇ ਆਲਮ ਉਪਜਦਾ ਫਿਰਿ ਕਿਥੇ ਜਾਇ ਸਮਾਇ । 

ਏਹੁ ਹਕੀਕਤ ਜੋ ਕਹੇ ਸੋਈ ਰਸੂਲ ਖੁਦਾਇ । 

9ਏਕਾ ਏਕੀ ਹੋਇ ਰਹੇ ਦੂਜੀ ਰਹੇ ਨ ਜਾਇ । 

“ਦੂਜਾ ਆਖਣ ਸਕੁ ਹੈ ਜਮੇਂ ਤੇ ਮਰਿ ਜਾਇ । 

ਸੋ ਕਿਉ ਮੰਨੀਐ ਨਾਨਕਾ ਜੋ ਕਾਇਮ ਰਹੇ ਨ ਥਾਇ ॥। ੧੧੭॥ 
ਜਵਾਬ ਨਾਨਕ ਸਾਹ ਸੂਰਾ ।। 

ਆਖੋ ਨਾਨਕ ਹਿੰਦਗੀ ਸੁਣਹੁ ਕਰੀਮ ਸਦਾਤ । 

ਉਪਜੇ ਆਲਮ ਖਾਕਿ ਤੇ ਫਿਰ ਖਾਕੋਂ ਹੋਇ ਨਿਬਾਤ । 

ਹੋਹਿ ਨਿਬਾਤੋ ਨਿਆਮਤਾ ਮੇਵੇ ਗੂੰਨਾ ਗੂੰਨਿ । 

$ਖਾਨ ਹੈਵਾਨਾ ਆਦਮੀ ਨੁਤਫੇ ਹੋਹਿ ਮਜਮੂਨਿ । 

ਨੁਤਫਉ ਮਾਸ ਉਪਜਈ ਮਾਸਹੁ ਜੂਸੇ ਪਾਕਿ । 

“ਰਹਿਆ ਸੁ ਗੈਦਾਂ ਹੋਇਆ ਧਰਿਆ ਨਾਂਉ ਨਪਾਕਿ । 


1. ਸਿ. ਰਹ. ਲ. 8, 9, 10 ਵਿਚ ਇਨ੍ਹਾਂ ਅਗਠੀਆਂ ਦੋਹਾਂ ਤੁਕਾਂ ਦਾ ਪ'ਠ ਇਹੋ ਹੀ ਹੈ । ਪ੍ਰੰਤਰ ਸਿ.ਰ. 
ਲ. 2, 3, ਤੇ ਸ. ਸ. ਅ. ਵਿਚ ਗ੍ਰੰਝਲਦਾਰ ਪਾਠ ਹੈ। ਇਵੇ' ਲਗਦਾ ਹੈ ਕਿ ਦੋ ਤ੍ਰਕਾਂਦੀ 
ਸੰਯੁਕਤੀ ਹੋਈ ਹੈ । “ਇਕ ਰ੍ਰਹ ਨ ਕਿਸੇ ਦਾ ਲਖ ਚਉਰਾਸੀ ਇਕੁ ਹੋਇ ਮੌਲੋਂ ਬਹੁ ਬਿਧਿ ਛੰਦੁ 
ਕ੍ਰਮਵ'ਰ ਪੱਤਰਾ (121/6), (139/ਅ), (75/6), (108/ਅ), (172/ਅ), (404/%) 

2. ਸਿ.ਰ ਲ. 3 ਪਾਠਾਂਤਰ-ਨ3 ਨਾਰੀ ਨੁਇ ਸਾਜਿ ਕੇ ਬੁਝਸੀ ਆਪੋ ਆਪ ਖੁਦਾਇ ਹੈ ਦੇ ਤੁਕਾਂ 
ਸੰਯੁਕਤੀ ਹੋਈ) ਹੈ । ਪੱਤਰ (172/ਅ) 

3. ਸ. ਸ. ਅ. ਵਿਚ ਅਗਨੀਆਂ ਤਿੰਨ ਲਾਈਨਾਂ ਨਹੀ ਹਨ । ਪੱਤਰਾ (405/ਉ) 

4. ਸਿ. ਰ. ਲ. 2, 3, 5. 10 ਵਿਚ ਅਗਲੀਆਂ ਦੇ ਤੁਕਾਂ ਨਹੀ ਹਨ । ਕ੍ਰਮਵਾਰ ਪੱਤਰਾ (109/6.), 
(172/%, (49/%, (75/ਅ) 

5 ਇਸ ਤੋਂ ਅੱਗੇ ਇਸ ਖਰੜੌ ਦਾ ਕ੍ਰਮ ਭੰਗ ਹੈ । ਪਾਠ ਵੱਧ ਘੱਟ ਤੇ ਉਧੜ ਗੁਦੜ ਹੈ । 

6. _ਇਹ ਤੁਕ ਸਿ. ਰ.ਲ. 2,5 ਤੇ ਸ.ਸ.ਅ ਵਿਚ ਨਹੀ ਹੈ। ਪਰ ਬਾਕੀ ਲਿਖਤਾਂ ਵਿਚ 
ਕ੍ਰਮਵਾਰ ਪੱਤਰਾਂ (109/ਅ), (15016), (405/ਅ) 

7, ਸਿ. ਰ. ਲ. 3 ਵਿਚ ਏਥੇ ਸ਼ਬਦ 'ਮੁਰਦਾ” ਹੈ । ਪੱਤਰ (173/6) 


ਮੱਕੇਂ ਮਦੀਨੇ ਦੀ ਗੋਸਟਿ 


ਨਿਆਮਤਿ ਤੇ ਵਿਸਟਾ ਭਇਆ ਮਿਲਿਆ ਜੋ ਆਦਿਮੁ ਸਗਿ । 

ਫਿਰ ਖਾਧਾ ਕਾਵਾਂ ਕੂਕਰਾਂ ਅਵਰ ਅਗਨਤੀ ਰੈਗਿ । ੯ 
ਵਿਸਟੇ ਤੇ ਕਈ ਉਪਜੇ ਜੀਆਂ ਜੈਤਿ ਅਪਾਰਿ । 

ਮਿਟੀ ਮੁਸਲਮਾਨਿ ਦੀ ਫਿਰਿ ਫਿਰਿ ਧਰੇ ਅਉਤਾਰਿ । 

ਲਿਖਿਆ ਵਿਚਿ ਕਤੇਬ ਦੇ ਖੋਲੇ ਨਾਨਕ ਸਾਹੁ । 

ਜਿਨਾ ਪਛਾਵਾ ਰਬ ਦਾ ਫਿਰ ਰਬ ਹੀ ਮਾਹਿ ਸਮਾਹਿ । 

ਸਿਰਿ ਪੁਸੀਦਾ ਰਖਿਆ ਅਰਬਾਂ ਨਾਸਰਿ ਮਾਹਿ । 

ਜੋ ਜਾਹਰਿ ਕਰੇ ਜਹਾਨ ਵਿਚਿ ਵਿਸਤਿ ਨ ਦੋਜਕਿ ਤਾਹਿ । 

ਰੂਹਾਂ ਨੁ ਰੂਹ ਖਾਵਨੀ ਫਿਰਿ ਰੂਹਾਂ ਤੇ ਰੂਹ ਹੋਇ । 

ਆਵਾਗਉਣ ਜਹਾਨਿ ਦਾ ਵਰਜਿ ਨ ਸਕੈ ਕੋਇ । ! 
ਦੇਖ ਪੈਦਾਇਸਿ ਰਬ ਦੀ ਘਟਿ ਵਧਿ ਕਿਸੇ ਨਾ ਆਖੁ । 

ਦੂਜਾ ਹੋਆ ਨ ਹੋਸੀਆ ਵਰਤੇ ਤਾਕੋ ਤਾਕੁ । 

ਲਖਿ ਮਹੈਮਦ ਮੁਸਤਫਾ ਰਾਮ ਕ੍ਰਿਸਨ ਲਖ ਹੋਇ । 

ਇਕ ਆਵਨਿ ਇਕ ਜਾਹਿ ਉਠ ਗਣਤੀ ਗਣੇ ਨ ਕੋਇ । 

ਲਪਿ ਅਉਤਾਰ ਪੈਕੋਬਰਾ ਉਮਤਿ ਅੰਤੁ ਨ ਪਾਰਿ । 

ਮਰ ਮਿਰਿ ਮਿਲਦੇ ਖਾਕ ਸੋ ਫਿਰਿ ਫਿਰਿ ਹੋਇ ਅਉਤਾਰ ॥ ੧੨੮ ॥ 


ਲਖ ਕਤੇਬਾਂ ਲਿਖ ਗਏ ਭਏ ਸਿ ਖਾਕੁ ਢੇਰਿ । 

“ਲਖ ਲਿਖਾਰੀ ਉਪਜਹਿ ਓਇ ਫਿਰਿ ਲਿਖਿ ਰਾਖਹਿ ਢੋਰਿ । 
ਕਾਜੀ ਮੁਲਾਂ ਹਾਜੀਆ ਮਿਸਰ ਪਾਧੇ ਲਖ । 

ਬ੍ਰਹਮੇ ਬਿਸਨ ਮਹੇਸ ਲਖ ਮਰ ਜੀਅ ਲਿਖਨਿ ਵਤਿ । 
ਲਿਖਨ ਬੇਦ ਬੀਚਾਰ ਕਰ ਉਕਤਿ ਸਿਆਣਪ ਨਾਲਿ । 

ਮਰਿ ਫਿਰਿ ਜਮਨਿ ਬਪੁੜੇ ਫਿਰ ਲੈਦੇ ਬੋਦਿ ਸੈਭਾਲਿ । 
ਬੇਦਹੂ ਫੇਰ ਕਤੇਬ ਕਰ ਵੈਰਿ ਵਿਰੋਧਿ ਕਰਾਹਿ । 

ਲਖ ਲਖ ਦਾਨੋ ਦੇਵਤੇ ਕਾਤਲਿ ਹੋਇ ਮਰਾਹਿ । 


ਇਹ ਤਕ ਜਿ. ਰ. ਲ. 2 ਵਿਚ ਨਹੀਂ ਹੈ । ਲਿਖਾਰੀ ਟੀ ਉਕਾਈ ਹੈ । ਪੁੱਤਰਾ (110/ਅ) ਰ 
ਸਿ. ਰ. ਲ. 2 ਤੇ ਸ. ਸ. ਅ. ਵਿਚ ਏਥੋ ਸ਼ਫਦ “ਜੀਅ! ਹੈ । ਪੁੱਤਰਾ (110/ਅ), (406/6) ਰ 
ਸਿ. ਰ. ਲ. 3 ਵਿਚ ਏਥੋਂ ਸ਼ਬਦ “ਜੀ _ਇ=ਨ” ਹੈ । ਪੁੱਤਰਾ (103/6) ਸਿ. ਰ. ਲ. $ ਵਿਚ 
ਏਥੇ ਸਬਦ “ਜੀਵਨਿ' ਹੈ । ਪੱਤਰਾ (140/6), ਸਿ. ਰ. ਲ. 8 ਵਿਚ ਏਥੋਂ ਸ਼ਬਦ 'ਜੀ” ਹੈ । 
ਪੱਤਰ (122/) ਸਿ. ਰ. ਲ. 10 ਵਿਚ ਏਥੇ ਪਾਠਾਂਤ੍‌ “ਮਰ ਜੀਵੇ ਲਖਿ ਵਤਿ” ਹੈ। ਪੱਤਰਾ 
(76/ਅ) ਸਿ. ਰ- ਲ. 5 ਵਿਚ ਏਥੇ ਸਬਦ “ਜੀਅ” ਹੈ । ਪੱਤਰ! (151/ਅ) ਸੰ ਭਿੰਨ ਭਿੰਨ 
ਪਾਠਾਂਤਰ ਹੌਣ ਕਾਰਣ ਨਿਰਣਾ ਸਿ. ਰ. ਲ. 2, 5 ਤੋ ਸ. ਸ. ਅ. ਅਤੇ ਸਿ. ਰ. ਲ. 9, 3 ਤੱ 
ਕੀਤਾ ਹੈ । “ਜੀਅ” ਸ਼ਬਦ ਵਧੇਰੇ ਢੁਕਦਾ ਹੈ । 


ਮ੍ਰਲ-ਪਾਠ 123 


ਸਿਵ ਸਕਤੀ ਦੁਇ ਸਾਜੀਆ ਉਤਮੁ ਮਧਮਿ ਲੋਇ । 
ਮਰਦੇ ਵੈਰ ਵਿਰੋਧ ਕਰਿ ਮਰਿ ਫਿਰਿ ਮਾਟੀ ਹੋਇ ॥ ੧੨੯ ॥ 


ਸੁਆਲ ਕਰੀਮ ਦੀ ਸੂਰਾ । 


ਕਹੇ ਇਮਾਮ ਕਰੀਮ ਦੀ ਪੁਛੋ ਸਚੁ ਸੁਆਲੁ । 

ਹਕ ਬਿਗਾਨਾ ਜੋ ਰਖਨਿ ਤਿਲਾ ਹੋਸੀ ਕਉਣ ਹਵਾਲ । 
ਮੋਏ ਖਾਕੁ ਸੋ ਮਿਲੇ ਵਤਿ ਨ ਆਦਮੁ ਹੋਇ । 

ਲੈਣਾ ਦੇਣਾ ਦੁਨੀ ਦਾ ਫੈਸਲਿ ਕਿਉ ਕਰਿ ਹੋਇ । 

ਕਰਨ ਗਰੀਬਾਂ ਉਪਰੇ ਜਾਲਮਿ ਬਹੁਤੇ ਜੋਰੁ । 

ਕੂਕਨ ਖੜੇ ਯਰੀਮੁ ਬਹੁ ਸੁਣੇ ਨ ਕੋਈ ਸੋਰੁ । 

ਅਦਲੂ ਨ ਹਾਕਮੁ ਕਰਸਨੀ ਲੁਟ ਲੈਸਨਿ ਘਰਿ ਬਾਰਿ । 
ਏਹੁ ਹਕੀਕਤ ਸੋਧਿ ਕਰਿ ਡੇਹੋਂ ਸਚੁ ਬੀਚਾਰ । 

“ਗੈਬ ਮੁਕਾਮ ਖੁਦਾਇ ਦੇ ਜਿਥੇ ਲਹਨ ਹਿਸਾਬੁ ਕਿਤਾਬ । 
ਲੈਣਾ ਦੇਣਾ ਦੁਨੀ ਦਾ ਕਰਨਿ ਸੁਆਲ ਜਵਾਬੁ । 

ਭਕਿਉ ਕਰ ਲੈਣਾ ਲਈਦਾ ਕਿਸ ਬਿਧ ਦੇਣਾ ਦੇਨਿ । 
ਕਹੇ ਇਮਾਮ ਕਰੀਮ ਦੀ ਇਹੁ ਫੈਸਲਾ ਕਿਉ ਕਰ ਲੈਨਿ ॥ ੧੩੦ ॥ 


ਜਵਾਬ ਨਾਨਕ ਸਾਹ ਸੂਰਾ । 


ਸੁਣਹੋ ਇਮਾਮੁ ਕਰੀਮ ਦੀ ਨਾਨਕ ਕਹੇ ਫਕੀਰ । 

ਹਕ ਬਿਗਾਨਾ ਜੋ ਰਖਨਿ ਸੋ ਹੋਸਨਿ ਬਹੁਤ ਜਹੀਰਿ । 

ਓਇ ਧਰਸਨਿ ਜੋਨਿ ਚਉਪਾਇਆਂ ਨਕਿ ਦਿਨਾਂ ਦੇ ਡੋਰ । 

ਲਹਣਾ ਦੇਣਾ ਨ ਛੁਟੇ ਲਡਿ ਲਡਿ ਲੈਸਨ ਬੋਰਿ । 

ਡੋਡੇ ਬਹੁਤ ਸਜਾਇ? ਕੌ ਲੈਨਗੇ ਸਤੇ ਹਿਸਾਬਿ । 
ਸ. ਸ. ਅ. ਵਿਚ ਏਥੇ ਪਾਠਾਂਤ--“ਲੈ ਣ ਦੇਣ ਦਾ ਫੈਸਲਿ ਕਿਉ” ਕਰ ਹੋਇ” ਹੈ । ਅਢੁਕਵਾਂ ਅਤੇ 
ਅਸ਼ਧ ਪਾਠ ਹੈ । ਪੱਤਰ' (406/ਅ) 
ਸਿ. ਰ. ਲ. 3 ਵਿਚ ਏਥੇ ਸ਼ਬਦ 'ਸਚੂ” ਹੈ। ਪੱਤਰ (173/ਅ) ਪ੍ਰੰਤੂ ਬਾਕੀ ਖਰੜਿਆਂ ਵਿਚ 
ਗੈ੩ ਹੈ । 
ਇਹ ਅਗਲੀਆਂ ਦੋ ਤੁਕਾਂ ਸਿ. ਰੁ. ਲ. 8, 9 ਤੋਂ ਲਿਥੋ, ਵਿਚ ਹਨ, ਬਾਕੀ ਲਿਖਤਾਂ ਵਿਚ ਇਹਨਾਂ 
ਦਾ ਅਭਾਵ ਹੈ । ਸਿ, ਰ, ਲ. $ ਵਿਚ ਅਖੀਰਲੀ ਤੁਕ ਦਾ ੫ਠਾਂਤ 'ਕਹੋਂ ਇਮਾਮ ਕਰੀਮ ਦੀ ਇਨ੍ਹ, 
ਫਿਰ ਮਿਲ ਕਜਿ ਕਿਉ ਲੋਨਿ” ਹੈ । ਕ੍ਰਮਵਾਰ ਪੱਤਰਾ (122/ਅ), (140/ਅ), (168) 
ਏਥੇ ਮੁਲ ਲਿਖਤ ਵਿਚ ਪਾਠ--ਓ ਇ ਧਰਸਨ ਜ੍ਰਨ ਚਉਪਾਏ ਦ ਹਥ ਤਿਨਾ ਦੇ ਡੋਰ ।” ਅਸ਼ੂਧ 
ਪਾਠ ਹੌਣ ਕਰਨ ਏਥੇ ਪਾਨ ਸਿ. ਰ. ਲ. 3, 8, 9 ਵਿਚ ਲਿਆ ਹੈ ਕ੍ਰਮਵਾਰ ਪੱਤਰਾ (173/ਅ), 
(122/%), (1401) 
ਸਿ. ਰ. ਲ. 2, 3, 10 ਵਿਚ ਏਥੇ ਸ਼ਬਦ 'ਅਜਾਬ੍” ਹੈ। ਕ੍ਮਵਾਂਰ ਪੱਤਰਾ (111/ਅ), 
(173/9), (77/ਅ) 


ਮੱਕੋ ਮਦੀਨੇ ਦੀ ਗੌਸ਼ਟਿ 


ਜੁਲਮ ਕਮਾਇਆ ਦੁਨੀ ਵਿਚਿ ਫਿਰ ਕਿਆਮਤਿ ਏਹੁ ਅਜਾਬਿ । 


ਬਾਂਦਰ ਰਿਛ ਅਉਤਾਰ ਧਰਿ ਕਲੰਦਰ ਦੋਨਿ ਸਜਾਇ । 
ਘਰ ਘਰ ਫਿਰਸਨ ਨਚਦੇ ਕੀਤਾ ਪਾਸਨਿ ਆਇ । 


ਦਰੁ ਦਰੁ ਦੋਸਨਿ ਮੰਗਿ ਕੇ ਜੋ ਖਸ ਖਾਨਿ ਬਿਗਾਨਾ ਮਾਲੁ । 


ਨਾਨਕ ਕਹੇ ਸੁਣ ਕਰੀਮ ਦੀ ਬੁਰਾ ਤਿਨਾ ਦਾ ਹਾਲ । 
ਫਿਟੁ ਅਵੇਹਾ ਖਾਇਆ ਦੇਣਾ ਪਏ ਜੋ ਫੇਰ । 

ਦੇਣਾ ਲੈਣਾ ਨ ਛੁਟੇ ਸਹੇ ਸਜਾਈ ਢੇਰਿ । 

ਹਾਥੀ ਘੋੜੇ ਊਠ ਖਹਿ ਭੈਸੇ ਬੇਲ ਅਉਤਾਰ । 

ਜਿਨਾ ਦੇ ਸਿਰਿ ਬਹੁ ਜੁਲਮ ਸੇ ਫਿਰਿ ਲੋਸਨ ਮਾਰਿ । 
ਹੋਰਿ ਪਰੋਦੇ ਜਾਨਵਰਿ ਫਾਸਨਿ ਫਾਹੀ ਆਇ । 

ਲਹਣੇ ਹਾਰੇ ਨ ਛਡਹਿ ਲੈਸਨਿ ਮਾਸੁ ਵਿਚਾਇ । 
ਜੈਸਾ ਕੋਈ ਬੀਜਦੇ ਲੁਣੇ ਸੁ ਤੇਸਾ ਸੋਇ । 

ਕਿਆਮਤਿ ਹੀ ਦੇ ਦਿਵਸ ਹੀ ਸਭੋ ਨਬੇੜਾ ਹੋਇ । 
ਖਾਹਸਿ ਫੇਰਿ ਲਿਆਵਦੀ ਦੁਨੀਆ ਅੰਦਰਿ ਫੇਰਿ । 
ਲਹਣਾ ਦੇਣਾ ਨੇਕ ਬਦਿ ਹੋਸੀ ਸਭੋ ਨਿਬੇੜ । 

ਖਾਹਸ ਅੰਦਰਿ ਜੋ ਮਰੇ ਫਿਰ ਲੈ ਉਠੇ ਨਾਲਿ । 

ਦੇਣਾ ਲਹਣਾ ਨ ਛੁਟੇ ਫਿਰ ਲਈਏਗੁ ਸਭੋ ਸੈਭਾਲਿ । 
ਜੈਸੀ ਖੇਲ ਚਉਸਾਰਿ ਦੀ ਤੈਸਾ ਇਹ ਸੈਸਾਰਿ । 

ਪਕਾ ਫੋਰ ਨ ਆਵਈ ਗਇਆ ਜੋ ਅੰਦਰਿ ਵਾਰਿ । 
ਪਹੁਤਾ ਜਾਇ ਖੁਦਾਇ ਨੁ ਫੇਰ ਨ ਜਮੇ ਸੋਇ । 
ਕਾਇਮੁ ਮਿਟੀ ਤਿਸ ਦੀ ਕੈਚਨ ਵੈਨੀ ਹੋਇ ।। ੧੩੨ ॥ 


ਸੁਆਲ ਕਰੀਮਦੀਨ ਸੂਰਾ ।। 


ਸੁਣਹੋ ਨਾਨਕ ਹਿੰਦੂਆ ਕਹੀ ਕਰੀਮਾ ਏਵ । 

ਹਿੰਦੀ ਚਾਰ ਫਰੇਸਤੇ ਬ੍ਰਹਮਾ ਬਿਸਨ ਮਹਾਂਦੇਵ । 

ਚਉਥੀ ਸਕਤਿ ਫਰੇਸਤਾ ਕਹੇ ਭਵਾਨੀ" ਜਾਹਿ । 

ਚਾਰੋ ਖਾਲਕ ਖਲਕਿ ਦੇ ਹਿੰਦੂ ਕਹਨਿ ਸੁਨਾਇ । 

ਤੁਧੇ ਹੀ ਕੁਝ ਬੁਝਿਆ ਦੂਹ ਫ਼ਿਕਰਿਆ ਦਾ ਰਾਹੁ । 
ਇਹੁ ਹਕੀਕਤ ਸਚ ਦੀ ਸਭਾ ਦੇਹੁ ਬੁਝਾਇ । 

ਲਿਖਿਆ ਵਿਚ ਕੁਰਾਨ ਦੇ ਇਕੋ ਪਾਕਿ ਖੁਦਾਇ । 

ਦੂਜਾ ਨੂਰ ਮੁਹੈਮਦੀ ਭਇਆ ਰਸੂਲ ਖੁਦਾਇ । 

ਬਿਨਾ ਰਸੂਲ ਖੁਦਾਇ ਦੇ ਤੀਜਾ ਹੋਆ ਨ ਕੋਇ । 

ਹੋਇ ਜੋ ਮੁਸਲਮਾਨ ਕੋ ਕਹੋ ਨਸੀਹਤਿ ਸੋਇ ॥ ੧੩੩ ।। 


6 


ਏਥੇ ਇਸ ਲਿਖਤ ਵਿਚ ਇਸ ਤੋਂ“ ਪਹਿਲਾਂ 'ਦੇਵ' ਸ਼ਦਦ ਸੀ, ਬੋਲੌੜਾ ਜਾਣ ਛਡ ਦਿੱਤਾ ਹੈ । 


ਮ੍ਰਲ-ਪਾਠ 125 


ਜਵਾਬ ਨਾਨਕ ਸਾਹ ਸੂਰਾ ॥ 
ਸੁਣਹੋ ਸੇਦ ਕਰੀਮ ਦੀ ਜਾਣਹੁ ਸਚੁ ਸਨਾਹਿ । 
ਪੂਰੀ ਚਾਰ ਫਰੇਸਤੇ ਚਾਰ ਕਤੇਬਾ ਗੁਆਹਿ । 
ਅਵਲਿ ਨੂਰ ਖੁਦਾਇਦਾ ਜਾਕਾ ਅੰਤੁ ਨਾ ਪਾਰਿ । 
ਨੂਰਹੁ ਬਲਿਆ ਚਰਾਗ ਇਕ ਸਕਤੀ ਕਾ ਅਉਤਾਰ । 
ਸਕਤੋਂ ਤੀਨ ਫਰੇਸਤੇ ਬ੍ਰਹਮਾ ਬਿਸਨ ਮਹਾਦੇਵ । 
ਬਾਦੀ ਆਈ ਆਤਸੀ ਸਚੁ ਹਕੀਕਤਿ ਏਵ । 
ਤੀਨੋ ਆਪ ਪਛਾਣਿਆ ਹਮ ਸਿਰ ਅਵਰ ਨ ਕੋਇ । 
ਆਪੋ ਆਪ ਖੁਦਾਇ ਕਹਿ ਭੜਮ ਭੁਲਾਨੇ ਸੋਇ । 
ਤੀਨੋ ਕੀਆ ਗੁਮਾਨ ਬਹੁ ਹਮ ਹੀ ਕਹੇ ਖੁਦਾਇ । 
ਆਤਸਿ ਮਿਸਲ ਚਰਾਗੁ ਦੀ ਇਥੀ ਲਖ ਜਗਾਇ । 
ਆਤਸਿ ਹੀ ਤੇ ਉਪਜੇ ਏ ਤੀਨੋ ਹੀ ਦੇਵ । 
ਲਿਖਿਆ ਤੀਨ ਕਤੇਬ ਵਿਚ ਬ੍ਰਹਮਾ ਬਿਸਨ ਮਹਾਦੇਵ । 
ਹੋਆ ਅਵਾਜਾ ਗੈਬ ਦਾ ਸੁਣਿਆ ਤੀਨੌ ਦੇਵ । 
ਹਮ ਤੋ ਖਾਲਕਿ ਖਲਕਿ ਦੇ ਹੋਰ ਅਵਾਜਾ ਕੇਵ । 
ਤੀਨੋ ਇਕਕੇ ਹੋਇ ਕਰਿ ਗਏ ਸਕਤਿ ਕੇ ਦੁਆਰਿ । 
ਜਾਇ ਖੜੋਤੇ ਦਰ ਸਚੇਂ ਲਾਏ ਕਰਨ ਜਹਾਰਿ । 
ਪੁਛਨ ਤੀਨ ਫਰੇਸਤੇ ਹਮ ਪਰ ਭੀ ਹੈ ਹੋਰੁ । 
ਹੋਆ ਅਵਾਜਾ ਗੈਂਬ ਦਾ ਹੋਰ ਭੇਤੇ ਅੰਤ ਨ ਓੜ । 
ਕਵਨਿ ਪੁਰੀ ਕੇ ਦੇਵ ਤੁਮ ਕਹਾ ਬਸਹੁ ਕਿਸ ਲੋਇ । 
ਸੁਣਿ ਕਰਿ ਏਸ ਅਵਾਜ ਨੌ ਰਹੇ ਸਮਾਧੀ ਹੋਇ । 
ਹੁਆ ਹੁਕਮ ਖੁਦਾਇਦਾ ਕੁਦਰਤਿ ਭਈ ਹਜੂਰਿ । 
ਭਨੂਰਿ ਮਿਲਿਆ ਜਾਇ ਨੂਰਿ ਨੇ ਹੋਇ ਰਹੇ ਭਰਪੂਰਿ । 
ਡੇਖਨ ਰੈਗਿ ਮਹਲ ਨੂੰ ਪੁਰਿ ਹੈ ਅੰਡਿਆ ਨਾਲਿ । 
ਆਗਿਆ ਹੋਇ ਸਕਤਿ ਨੋ ਇਕੁ ਅੰਡਾ ਤਿ੍‌ਹਾ ਦਿਖਾਲਿ । 
ਡੇਖਨ ਅੰਡਾ ਫੇੜਿ ਕਰਿ ਵਿਚ ਤਬਕੁ ਵਸਹਿ ਕਈ ਲੌਇ । 
ਬ੍ਹਮੇ ਬਿਸਨ ਮਹੇਸੁ ਲਖ ਗਣਤੀ ਅੰਤੁ ਨ ਕੋਇ । 
ਰਾਮ ਕ੍ਰਿਸਨ ਪਰਸਰਾਮ ਲਖ ਕਛਿ ਮਛਿ ਅਉਤਾਰ । 
ਨਰ ਸਿੰਘ ਬਾਵਨ ਬੋਧਿ ਲਖ ਕਈ ਬੇਰਾਹਿਨ ਪਾਰ । 


1. ਸਿ.ਰ.ਲ. 2, 3, 10 ਤੇ ਸ.ਸ.ਅ. ਵਿਚ ਏਥੋਂ ਸ਼ਬਦ 'ਹੋਂ ਮ” ਹੈ । ਕ੍ਰਮਵਾਰ ਪੱਤਰ' (114/), 
(14/ਅ), (796), 408/€) 

2. ਏਥੋਂ ਮੂਲ ਵਿਚ ਇਸ ਤੁਕ ਦਾ ਪਾਠ ਅਸ਼ੁਧ ਸੀ, ਜੌ ਸਿ. ਰ. ਲ. 3, 8, 9 ਵਿਚੋ ਲਿਆ ਹੈ । 
ਪੱਤਰ (174/ਅ), (133/ਅ), (141/ਅ) 


ਮੱਕੌ ਮਦੀਲੇ ਦੀ ਗੋਸ਼ਟਿ 
ਕੇਤੇ ਲਖ ਮਹੈਮਦਾ ਅੰਤ ਨ ਲੋਆ ਲੋਇ । 
ਇਕਤੇ ਹੀ ਬ੍ਰਹਮੰਡ ਦਾ ਅੰਤ ਨਾ ਪਾਏ ਕੋਇ । 
ਬਲਨ ਚਰਾਗ ਬਿਅੰਤ ਲਖ ਬਿਸਮੇ ਹੋਇ ਬਿਅੰਤੁ 1 
ਬਡਾ ਨੂਰੁ-ਸਲਾਹੀਐ ਜਿਸ ਥੀ ਭਏ ਅਨੰਤਿ । 

ਨੂਰੋ ਬਲਿਆ ਚਰਾਗ ਇਕੁ ਇਕ ਚਰਾਗੋ ਲਖ । 
ਆਫਤਾਬਿ ਮਹਿਤਾਬਿ ਲਖ ਉਤਪਤਿ ਅਖਿ ਫਰਕਿ । 
ਏਕ ਪਲਕ ਕੇ ਅੰਤਰੇ ਉਤਪਤਿ ਖਪਤਿ ਅਪਾਰਿ । 
ਅਲਾ ਵਲੀ ਦਰਗਾਹਿ ਦਾ ਕੇਤਾ ਕਹੋ ਸੁਮਾਰਿ । 

ਕਹੋ ਮਹੈਮਦੁ ਇਕ ਤੁਮ ਦਰਗਪਿ ਕਈ ਅਪਾਰਿ । 
ਉਪਜਹਿ ਨੂਰਿ ਖੁਦਾਇ ਤੇ ਖਪਤਿ ਨ ਲਾਗੇ ਵਾਰਿ । 
ਸਭ ਖਾਕੂ ਤੇ ਉਪਜੇ ਕਾਨਿ ਹੈਵਾਨਿ ਨਬਾਤਿ । 

ਨਾਨਕ ਆਖੇ ਰਾਹੁ ਸਚੁ ਸੁਣਹ ਕਰੀਮ ਸਦਾਤਿ । ੧੩੪ ॥ 
ਮੋਮਨ ਹੋਵੇ ਮੋਮ ਦਿਲ ਮਰਿ ਫਿਰੁ ਹੋਵੈ ਖਾਕਿ । 

ਖਾਕੋ ਹੋਇ ਨਿਬਾਤਿ ਫਿਰ ਬਹੁਤ ਨਿਆਮਤਿ ਪਾਕਿ । 
ਕਾਨਿ ਹੈਵਾਨੋ ਆਦਮੀ ਤਾਂ ਤੇ ਨੁਤਫੇ ਸਾਫਿ । 

ਨੁਤਫਿਓ ਹੋਵਨਿ ਆਦਮੀ ਅਵਰ ਹੈਵਾਨੀ ਜਾਤਿ । 
ਕਾਨਿ ਹੈਵਾਨੋ ਆਦਮੀ ਮਰਿ ਫਿਰਿ ਆਦਮੁ ਹੋਇ । 
ਪਾਨਿ ਮਰਾਤਬਿ ਕਿਆਮਤੀ ਜੇਈ ਕਹੀਅਹਿ ਮੋਮਿ । 
ਹੋਹਿ ਮੁਨਾਫਕਿ ਸੈਗ ਦਿਲਿ ਮਰ ਫਿਰਿ ਹੋਵਨਿ ਖਾਕਿ । 
ਖਾਕੋ ਪਰਬਤਿ ਪਥਰਾਂ ਪਥਰਿ ਤੇ ਫਿਰਿ ਧਾਤਿ । 

ਚੂਨਾ ਹੋਵੇ ਪਥਰਹੁ ਦਲਿਆ ਆਤਸਿ ਸੈਗਿ । 

ਚੂਨੇ ਪਾਣੀ ਮਿਲਿਆ ਰੋਵੇ ਮੌਮਨਿ ਪੰਗੁ । 

ਪਥਰੁ ਬਾਝੂ ਦਲਿਆ ਦਿਨਿ ਦਿਨਿ ਬਢਦਾ ਜਾਇ । 
ਰਹੇ ਸਹੈਸਰਿ ਜੁਗ ਲਗਿ ਪਥਰੁ ਨਾਮੁ ਕਹਾਇ । 

ਮਿਟੀ ਮੁਸਲਮਾਨਿ ਦੀ ਲਹੇ ਮਰਾਤਬਿ ਏਹਿ । 

ਹੋਵਨਿ ਪਥਰੁ ਖਾਕਿ ਤੇ ਮਰੇ ਮੁਨਾਫਕਿ ਦੇਹਿ । 

ਮੋਮਹੁ ਹੋਹਿ ਨਿਆਮਤਾ ਤਾਕੇ ਸੁਣ ਤੂੰ ਨਾਇ । 

ਗੈਦਮੁ ਮੌਠ ਬਿਰੈਜ ਮੁੰਗ ਨਖਦ ਮਸੂਰ ਸੈਗ ਰਵਾਹਿ । 
ਮਿਸਰੀ ਖੰਡ ਨਬਾਤ ਗੁੜ ਮੇਵੇ ਗੂੰਨਾ ਗੂੰਨਿ । 

ਹੋਗਨ ਕਪੜੇ ਤੇਲ ਦੁਧੁ ਹੋਰਿ ਨਬਾਤੋ ਮੌਮ । 

ਆਤਸਿ ਬਿਨਾ ਨ ਮੌਮੁ ਹੋਹਿ ਰਹੇ ਜੁ ਧਰਤੀ ਆਹਿ । 
ਸੁਣਹੁ ਕਰੀਮ ਸਈਦਾ ਆਬੀ ਨਾਨਕ ਸਾਹ ॥ ੧੩੫ ॥ 


ਸੁਆਲ ਕਰੀਮ ਦੀਨ ਸੂਰਾ ॥ 


ਕਹੇ ਇਮਾਮ ਕਰੀਮ ਦੀ ਪੈਕੈਬਰ ਦੀ ਜਦਿ । 


ਮ੍ਰਲ-ਪਾਠ 127 


ਅਗੇ ਇਕ ਖੁਦਾਇ ਹੈ ਏਥੇ ਕਿਉ ਦੁਇ ਹਦਿ । 

ਹਿੰਦੂ ਮੁਸਲਮਾਨ ਹੈ ਦਹੁ ਵਿਚ ਕੇਹੜੇ ਰਦਿ । 

ਰਖਹੁ ਸਚੁ ਸਲਾਮਤੀ ਕੂਡ ਮਲਾਮਤੀ ਛਡਿ । 

3ਰਦਹੁ ਜਿਸ ਨੋ ਰਦਣਾ ਵਤਿ ਨ ਲੀਜੇ ਨਾਮੁ । 

ਕੂੜੀ ਦੁਨੀਆ ਕਾਰਨੇ ਮਰੀਐ ਹੋਇ ਹਰਾਮ । 

ਜੇਹੜੀ ਸਚੀ ਗਲ ਹੈ ਦੁਹ ਵਿਚ ਕਢਹੁ ਗੋਇ । 

ਹਿੰਦੂ ਮੁਸਲਮਾਨਿ ਤੇ ਦੂਹੁ ਵਿਚ ਚੰਗਾ ਕੋਇ ॥ ੧੩੬ ॥ 
ਜਵਾਬ ਨਾਨਕ ਸਾਹ ਸੂਰਾ ॥ 

ਨਾਨਕ ਕਹੇ ਕਰੀਮ ਦੀ ਇਕ ਸਾਹਿਬੁ ਦੁਇ ਹਦਿ । 

ਹਿੰਦੂ ਮੁਸਲਮਾਨ ਦੁਇ ਇਹੁ ਫਿਰਕੇ ਤੂੰ ਰਦਿ । 

ਕਾਇਮ ਸਚੁ ਸਲਾਮਤੀ ਝੂਠ ਨ ਰਹਸੀ ਮੂਲੁ । 

ਜੋ ਕਰੇ ਇਬਾਦਤਿ ਰਬ ਦੀ ਸੇ ਦਰਗਹਿ ਪਵੇ ਕਬੂਲ । 

ਅਗੇ ਨਾਉ ਨ ਜਾਤਿ ਹੈ ਅਮਲਾ ਉਪਰਿ ਨਿਬੇੜ । 

ਅਮਲਾ ਬਾਝੋਂ ਮੋਮਨੋ ਪਾਉਸਨ ਦੌਜਕ ਕੇਰਿ ॥ ੧੩੭ ॥ 
ਸੁਆਲ ਕਰੀਮ ਦੀ ਸੂਰਾ ॥ 

ਕਹੇ ਇਮਾਮ ਕਰੀਮ ਦੀ ਸੁਣਹੋ ਨਾਨਕ ਸਾਹ । 

ਵਿਚਿ ਕਤੇਬਾਂ ਲਿਖਿਆ ਆਖਿਆ ਆਪ ਅਲਾਹਿ । 

ਵਿਚ ਜਮਾਨੇ ਆਖਰੀ ਖਾਤਮੁੰ ਨਬੀ ਰਮੂਲਿ । 

ਪਿਛਲੇ ਸਭ ਮਨਸੂਖਿ ਹੈਨਿ ਤਿਨਾ ਮਨਹੁ ਨ ਮੂਲਿ । 

ਸਭਾ ਹੋਸੀ ਇਕ ਰੈਗ ਦੂਜਾ ਰੈਗ ਨ ਕੋਇ । 

ਹਿੰਦੂ ਥਾਵਰੁ ਭੀ ਭਲਾ ਮੁਸਲਮਾਨਿ ਜੇ ਹੋਇ । 

ਮੁਸਲਮਾਨਿ ਮੁਸਲਸੀ ਰਹਨਿ ਕਿਆਮਤਿ ਤਕਿ । 

ਹਿੰਦੂ ਰਹਨਿ ਨ ਪਾਇਨੀ ਲਏ ਜੁ ਆਤਸਿ ਭਖਿ ।” 

ਨਾਉ ਨੀਸਾਨੀ ਰਹਿ ਗਈ ਰਹਿਆ ਹਡ ਨ ਮਾਸੁ । 

ਸਭੇ ਜਲਾਏ ਆਤਸੀ ਰੂਹ ਉਠੀ ਗਇਆ ਨਿਰਾਸ । 

ਰੋਜ ਕਿਆਮਤ ਡੇਹੜੇ ਜਲੀ ਨ ਉਠੇ ਪਾਕ । 

ਆਤਸ ਅੰਦਰ ਸਭ ਮੋਆ ਹਿੰਦੂ ਥੀਆ ਨਪਾਕ ।੧੩੮। 
ਜਵਾਬ ਨਾਨਕ ਸਾਹ ਸੂਰਾ ॥ 

ਸਣਹੋ ਸੈਦ ਕਰੀਮ ਦੀ ਆਖ਼ੀ ਨਾਨਕ ਸਾਹ । 


1, ਸਿ. ਰ. ਲ. 2, 3, 5, 10 ਅਤੇ ਸ. ਸ. ਅ. ਵਿਚ ਅਗਲੀਆਂ ਚ'ਰ ਤੁਕਾਂ ਨਹੀਂ ਹਨ । ਕ੍ਰਮਵਾਰ 
ਪੱਤ' (117/6), (175/ਅ), (16116), (81/ਅ), (410/ਅ) 

2. _ ਅਗਲੀਆਂ ਦਾਰ ਤੁਕਾਂ ਜਿ. ਰ. ਲ. 2, 3, 5, 10 ਤੇ ਸ. ਸ. ਅ. ਵਿਚ ਨਹੀ” ਹਨ । ਕ੍ਰਮਵਾਰ 

ਪੱਤਰਾ (18/ਅ), (175/ਅ), (162।6), (62/9), (411/) 


<< 


ਮੱਕੇ ਮਦੀਨੇਂ ਦੀ ਗੌਖ਼ਟਿ 
ਵਿਚ ਕਿਤਾਬਾਂ ਦੇ ਲਿਖਿਆ ਆਖਿਆ ਆਪਿ ਅਲਾਹਿ । 
ਵਿਚ ਜਮਾਨੇ ਆਖਰੀ ਖਾਤਮ ਹੋਇ ਰਸੂਲ । 

ਇਕ ਨਾਨਕ ਇਕ ਮੁਸਤਫਾ ਜਾਸਨ ਦੂਹੇ ਨ ਮੂਲ ! 
ਦੂਜਾ ਖਾਤਮ ਜਮਾਨ ਵਿਚ ਨਾਨਕ ਸਾਹ ਫਕੀਰ । 
ਹਿੰਦੂ ਮੁਸਲਮਾਨ ਦੇ ਦੋਹਾ ਦੇ ਸਿਰ ਪੀਰ । 

ਦੋਵੇ ਫਿਰਕੇ ਫੇਰਸੀ ਹਿੰਦੂ ਮੁਸਲਮਾਨਿ । 

ਆਸਨਿ ਤੀਜੇ ਰਾਹ ਵਿਚਿ ਦੇਵੇ ਫਾਨੀ ਜਾਨਿ । 

ਹਿੰਦੂ ਮੁਸਲਮਾਨ ਦੋਇ ਏ ਮਨਸੂਖੀ ਜਾਨਿ । 

ਦੁਨੀ ਗਵਾਇਨ ਦੁਨੀ ਪਰ ਹੋਵਹਿ ਬੇਈਮਾਨ । 

ਆਪੇ ਹੀ ਛਡ ਜਾਹੁਗੇ ਤੋਬਹ ਕਰਕੇ ਦੀਨ । 

ਹਿੰਦੂ ਧਰਮ ਨ ਰਖਸਨਿ ਹੋਸਨ ਅੰਤਿ ਬਿਦੀਨ । 

ਜੋ ਖਾਤਮ ਰਹੇ ਜਮਾਨਿ ਵਿਚਿ ਲਹੇ ਦੂਹਾਂ ਦੀ ਸਾਰੁ 
ਬਾਣੀ ਇਹੁ ਅਕਾਸ ਦੀ ਜਾਣਗੇ ਅੰਤ ਸੈਸਾਰਿ । 
ਦੁਨੀਆਂ ਗਲਾਮ ਖਦਾਇ ਦੀ ਰਹੈ ਕਦਮਾਂ ਨਾਲਿ । 
ਪੀਰ ਫਕੀਰ ਖੁਦਾਇਦੇ ਸੁਰਤਿ ਰਥੁ ਸੈਭਾਲਿ । 

ਫਕਰ ਖੁਦਾਇ ਦੋਇ ਇਕੁ ਹੈ ਭੇਦੁ ਨ ਦੂਜਾ ਜਾਨੁ । 
ਏਹੁ ਨਸੀਹਤ ਸਾਮਲੀ? ਹਿੰਦੂ ਮੁਸਲਮਾਨ । 

ਪਿਛਲੇ ਸਭ ਮਨਸੂਖ ਹੈ” ਰਹੇ ਤਿਨਾ ਦੇ ਨਾਮ । 
ਅਮਲ ਤਿਨਾਂ ਦਾ ਚਲੈ ਜਿਉ ਵਸਿ ਅਵਰਾ ਗਾਵੁ । 
ਮਨੇ ਨ ਰਾਮ ਰਸੂਲੁ ਕੋ ਮੰਨੋ ਨ ਕ੍ਰਿਸਨ ਕਰੀਮ । 
ਦੁਨੀਆ ਕਾਰਨ ਉਮਤੀ ਕਰਸਨਿ ਕੁਫੁਰੁ ਮੁੱਹੀਮ । 
ਲਾਲਚ ਦੁਨੀਆ ਹਰਾਮ ਦੇ ਲੈਨ ਖੁਦਾਇ ਨਾਉ । 
ਅਗੋ ਕੈਇ ਨਾ ਮੰਨਦਾ ਕਹਨਿ ਰਸੂਲ ਖੁਦਾਇ । 
ਕਉਡੀ ਮੁਲੁ ਨ ਪਾਇਦੇ ਰਾਮ ਰਸੂਲਾ ਦੋਇ । 

ਘਰਿ ਘਰਿ ਫਿਰਸਨਿ ਵੇਚਦੇ ਮੂਲ ਨ ਲਹਸੀ ਕੋਇ ।? 
ਅਜਬ ਜਮਾਨਾ ਆਇਆ ਰਬ ਨ ਮੰਨੇ ਕੋਇ ।" 
ਕਉਡੀ ਉਪਰ ਵੇਚਦੇ ਅਗੇ ਲਹੇ ਕੋਇ । 

ਘਤਨਿ ਨਾਉ ਖੁਦਾਇ ਦਾ ਭੂਖਿਆ ਰੋਟੀ ਦੋਹੁ । 

ਮਨੇ ਨ ਹਿੰਦੂ ਤਰਕ ਦੋਇ ਕਲੀ ਨਿਸਾਨੀ ਏਹੁ । 


ਏਥੇ ਸਿ. ਰ. ਲ. 2, 3 ਵਿਚ 'ਤੀਜਾ” ਸ਼ਬਦ ਹੈ ਪੱਤਰ (176/6) 
ਜਿ. ਰ. ਲ. 3 ਵਿਚ ਏਥੋਂ ਸ਼ਬਦ “ਮੁਸਲਮੀ” ਹੈ ਅਤੇ ਸ. ਸ. ਅ, ਵਿਚ 'ਸਮਾਲ)” ਹੈ । ਕ੍ਰਮਵਾਰ 
(176/6), (412/6) ਦੁ 

ਸਿ. ਰ. ਲ. 3 ਵਿਚ ਇਹ ਤੁਕ ਲਿਖਾਰੀ ਕੌਲੋਂ ਗਹਿ ਗਈ) ਹੈ । ਪੱਤਰਾ (176/6) 

ਸਿ, ਰ. ਲ. $ ਵਿਚ ਇਹ ਤੁਕ ਲਿਖਾਰੀ ਕੌਲ“ ਰਹਿ ਗਈ ਹੈ । ਪੱਤਰ (143/ਅ) 


੍ਰਲ=ਪਾਠ 129 


ਹੀਰੇ ਜੈਸੀ ਵਸਤੁ ਹੈ ਕਉਡੀ ਮੁਲ ਨ ਪਾਇ । 
ਕਉਡੀ ਮੁਲ ਨ ਪਇਦੇ ਰਾਮ ਰਸੂਲ ਖੁਦਾਇ । 
ਨਹੀ“ ਖੁਦਾਇ ਰਸੂਲ ਕੌਇ ਰਾਮ ਨ ਕ੍ਰਿਸਨ ਅਉਤਾਰ । 
ਕਾਲੀ ਕਲਾ ਭਵਾਇਕੇ ਡਿਤੀਉਸ ਸਭ ਭਰਮਾਇ । 
:ਡੇਹੁਰੇ ਢੇਵ ਨ ਰਹਸਨਿ ਨਹੀਂ” ਬੇਦਿ ਪੁਰਾਨਿ ਕੁਰਾਨਿ । 
ਮੁਲਾਂ ਮਸੀਤ ਨ ਰਹਸਨਿ ਨ ਹਿੰਦੂ ਮੁਸਲਮਾਨ । 
ਜਾਤਿ ਸਫਾਤਿ ਨ ਰਹਸਨੀ ਸਭ ਹੋਸਨਿ ਏਕ ਸਮਾਨ । 
ਨਿਹਚਲ ਏਕ ਖੁਦਾਇ ਹੈ ਹੋਰਿ ਫਾਨੀ ਸਭੁ ਜਹਾਨਿ । 
ਉਡਸਨਿ ਹਰਫਿ ਕਤੇਬ ਦੇ ਸਚੁ ਨ ਕਹਸੀ ਕੋਇ । 
ਹਿੰਦੂ ਮੁਸਲਮਾਨ ਦੇ ਮਜਬਿ ਨ ਰਹਸਨਿ ਦੋਇ । 
ਬੇਦ ਕਤੇਬ ਪੁਰਾਨਿ ਮਤਿ ਅਉਰ ਕੁਰਾਨਿ ਕਤੇਬਿ । 
ਹਟੋ ਹਟ ਵਕਾਇਸਨੀ ਹੋਸਨਿ ਅਤਿ ਨਿਬੇਦਿ । 
ਘਰਿ ਘਰਿ ਨਾਮੁ ਵਿਕਾਵਸੀ ਕਿੰਗ ਮਿਿਦੋਗਿ ਵਜਾਇ । 
ਆਗੇ ਕਉਡੀ ਨਾਲ ਈਵੈ ਅਬਿਰਥਾ ਜਾਇ । 
ਸੁਣਹੁ ਇਮਾਮਾ ਕਰੀਮ ਦੀ ਸਚੀ ਰਬ ਕਲਾਮ । 
ਚੋਜਕ ਦੁਨੀਆਂ ਕਾਰਨੇ ਰੋਟੀ ਨੋ ਹੈਰਾਨਿ । 

ਸੁਆਲ ਇਮਾਮ ਕਰੀਮ ਦੀਨ ਸੂਰਾ ।। 
ਕਹੇ ਇਮਾਮ ਕਰੀਮਦੀ ਸਚਾ ਡੇਹੁ ਸਨੇਹੁ । 
ਜਿਸ ਬਿਧਿ ਕਾਇਮ ਹੋਇ ਮਨੁ ਸੋਈ ਅਮਲੁ ਕਰੇਹੁ । 
ਕਾਇਮ ਹੋਇ ਕਿਆਮਤੀ ਜੁਸੇ ਖਾਕਿ ਨ ਖਾਇ । 
ਖੁਲੇ ਨ ਜੁਸਾ ਕਿਸ ਦਾ ਫਿਰਿ ਨ ਆਵੈ ਜਾਇ । 
ਕਉਣ ਇਬਾਦਤਿ ਰਬ ਦੀ ਜਿਤੁ ਕਾਇਮ ਹੋਵੇ ਰੂਹੁ । 
ਫੇਰਿ ਨ ਫਿਰੇ ਚਉਰਾਸੀਐ ਬਹੁਤੀ ਹੋਇ ਨ ਧੂਹ । 
ਕੇਹੀ ਸੂਰਤ ਰਬ ਦੀ ਕਿਸ ਬਿਧੁ ਲਾਈਐ ਧਿਆਨੁ । 
ਕਿਸ ਬਿਧ ਚਿਲੇ ਸਾਧੀਆ ਸਚਾ ਡੇਇ ਬਿਆਨੁ । 
ਖਾਤਮੁ ਇਸ ਜਮਾਨ ਦਾ ਤੂੰ ਨਾਨਕ ਸਾਹ ਫਕੀਰੁ । 
ਮੀਰਾਂ ਅੰਦਰਿ ਮੀਰ ਨੂੰ ਪੀਰਾਂ ਅੰਦਰ ਪੀਰੁ । 


1, ਸਿ. ਰ. ਲ.2 ਵਿਚ ਏਥੇ ਪਾਠ ਅਪੂਰਨ ਹੈ । ਅੱਤੀ ਤੁਕ ਲਿਖਾਰੀ ਛੱਡ ਗਿਆ ਹੈ । ਪੱਤਰਾਂ 
(12016) 


2. ਏਥੇ ਪਠ ਸਿ. ਰ, ਲ. 2, 3 ਆਦਿ ਵਿਚ ਲਿਆ ਹੈ। ਮੂਲ ਲਿਖਤ ਵਿਚ ਸ਼ੌਥੇਂ ਪਾਠ 'ਸਚੁ ਵਡਾ 


ਨਪਾਕ” ਸੀ । ਅਸ਼ਧ ਹੋਣ ਕਾਰਨ ਉਪਰੌਕਤ ਪਾਠ ਰਖਿਆ ਹੈ । ਕਮਵਾਰ ਪੱਤਰਾ (120 
(176/ਅ) ੬0040 


ਮੱਕੇ ਮਦੀਠੇ ਦੀ ਗੌਸ਼ਟਿ 


ਮੁਰਸ਼ਦ ਹਿੰਦੂ ਤੁਰਕ ਦਾ ਦ੍ਹਾਂ ਦੁਸਾਏ ਰਾਹੁ । 
ਸਚੁ ਹਕੀਕਤ ਸੋਧਿ ਕੈ ਡੇਹੋ ਹਕੂ ਸਨਾਹਿ । 


ਜਵਾਬ ਨਾਨਕ ਸਾਹ ਸੂਰਾ ॥ 


ਨਾਨਕ ਆਖੇ ਰਾਹੁ ਸਚੁ ਸੁਣਿਹੁ ਇਮਾਮ ਕਰੀਮੁ । 
ਜੀਵਦਿਆ ਤੂ ਹੋਇ ਰਹੁ ਦੁਨੀਆਂ ਵਿਚਿ ਯਤੀਮੁ । 

ਚਾਰੋ ਇਸਕੁ ਖੁਦਾਇ ਦੇ ਮਨਿ ਅੰਦਰਿ ਸੁਣਿ ਲਾਇ । 
ਇਕ ਹਕਾਨੀ ਇਸ ਕੁ ਹਕੋ ਹਕੂ ਕਮਾਇ । 

'ਗੋਸੂ ਨਸੀਨੀ ਹੋਇ ਰਹੁ ਧਰਤੀ ਸੀਸੁ ਟਿਕਾਇ । 

“ਕਰੋ ਇਬਾਦਤ ਰਬ ਦੀ ਚਿਲ ਬੈਠਹੁ ਜਾਇ । 

ਦੂਜਾ ਇਸਕੁ ਸਚੁ ਬੈਦਗੀ ਬੁਰੇ ਭਲੇ ਸਭ ਤਿਆਗਿ । 
ਏਕਾ ਏਕੀ ਹੋਇ ਰਹੁ ਤਾਂ ਜਾਗਨਿ ਤੇਡੇ ਭਾਗਿ । 

ਤੀਜਾ ਜਾ ਇਸਕੁ ਜਹੀਰ ਹੈ ਖਾਦਿ ਪੀਣਿ ਸਭ ਛਾਡਿ । 
ਬੈਠਹੁ ਆਸਣ ਮਾਰ ਕਰਿ ਜੋਗ ਧਿਆਨ ਲਾਗਿ । 

ਮਾਹਿ ਮਿਹਰਿ ਇਕ ਘਰ£ ਰਖੁ ਭਿੰਨ ਭਿੰਨ ਰਹਨਿ ਦੋਇ । 
ਆਵਾਗਉਣ ਨ ਹੋਇ ਫਿਰਿ ਜੇ ਨਿਤ ਨਿਤੁ ਸਾਧੇ ਕੋਇ । 
“ਚਉਥਾ ਇਸਕੁ ਮਿਜਾਜ ਹੈ ਜਿਉਂ ਦੀਵੇ ਜਲਹਿ ਪਤੰਗੁ । 
ਗੁਝੀ ਆਤਸਿ ਇਸਕੁ ਦੀ ਇਸਕੁ ਮਸੂਕਾ ਮੈਗੁ । 

ਚਾਰੋ ਇਸਕ£ ਖੁਦਾਇ ਦੇ ਰਬ ਜਿਸ ਨੋ ਆਣੇ ਰਾਸਿ । 
ਜੋਗੀ ਭੋਗੀ ਆਸਕਾ ਪੂਰਨ ਹੋਵੇ ਆਸਿ । 

ਬਾਝੂ ਲਗੇ ਇਸਕ ਦੇ ਕੋਇ ਨ ਪਵੈ ਕਬੂਲੁ । 

ਇਸਕ ਲਗਾਇਆ ਰਬ ਸੋ ਜਾਹਿਰ ਥੀਏ ਰਸੂਲ । 

ਜੇਹਾ ਇਸਕ ਕਮਾਈਐ ਤੇਹਾ ਆਵੈ ਰਾਸਿ । 


ਸਿ. ਰ. ਲ. 3 ਵਿਚ ਏਥੇ ਪਾਠ ਅਧ੍ਰਰਾ ਹੈ । ਲਿਖਾਰੀ ਦੋਂ ਤੁਕਾਂ ਨੂੰ ਮਿਲਾ ਕੌ ਇਕ ਕਰ ਗਿਆ 
ਲਗਦ' ਹੈ । ਪਾਠਾਂਤ੍--'ਗੌਜਾ ਨਸੀਨੀ ਦ) ਚਿਲੋਂ ਬੈਠੇ ਜਾ ਇੱ” ਪੱਤਰਾ (18716) 

ਇਸ _ ਤੁਕ ਦਾ ਵੀ ਉਪਰ ਵਾਲ ਖਰੜੇ ਵਿਚ ਅੰਭਾਵ ਹੈ । ਲਿਖਾਰੀ ਦੀ ਭੁਲ ਹੈ । ਪੱਤਰਾ 
(177/6) 

ਸ. ਸ. ਅ. ਵਿਚ ਏਥੋਂ ਪਾਠਾਂਤ੍--ਮਹਰ੍ਮ ਹੋਇ ਇਕ ਘਰਿ--ਪੱਤਰ' (474/ਉ) ਸਿ. ਰ, ਲ. 9, 
ਵਿਚ ਏਥੇ ਪਾਠਾਂਤ--'ਮਾਹਰ ਮਿਹਰਿ ਇਕੁ ਘਰਿ”--ਪੱਤਰ' (144/6) ਬਾਕੀ ਸਭ ਲਿਖਤਾਂ ਵਿਚ 
ਪਾਠ “ਮਾਹ ਮਿਹਰਿ- - ਹੀ ਹੈ। 

ਸਿ. ਰ. ਲ. 3 ਵਿਚ ਏਥੋ ਪਾਠ ਅਧੂਰਾ ਹੈ । (ਪੱਤਰ/6) 

ਸਿ. ਰ. ਲ. 2, 3 ਤੋਂ ਸ. ਸ. ਅ. ਵਿਚ ਸ਼ਬਦ--'ਖੁਦਾਇ” ਹੈ, ਪਰ ਇਸ ਖਰੜੇ ਅਤੇ ਸਿ. ਰ.ਲ. 
8, 9, 10 ਵਿਚ ਏਥੇ ਸ਼ਬਦ 'ਮਹਿਬ੍ਰਬ” ਹੈ । ਪ੍ਰਸੰਗ ਅਨੁਸਾਰ 'ਖੁਦਾਇ” ਵਧੇਰੇ ਢੁਕਦਾ' ਹੈ । 
ਕ੍ਰਮਵਾਰ ਪੱਤਰਾ (12।/6), (177/6), (414/), (127/6), (144/%), (85/%) 


ਮ੍ਰਲ=ਪਾਠ 131 


ਲਗਾ ਰਹੇ ਜੋ ਰੋਜੁ ਸਭਿ ਪੂਰਨ ਹੋਵੇ ਆਸਿ । 

ਹਾਜੀ ਕਾਜੀ ਸੈਦ ਸਭ ਪੁਛਨਿ ਕਰਿ ਤਕਰਾਰਿ । 

ਜਿਸ ਦੇ ਵਲ ਖੁਦਾਇ ਹੈ ਸੋ ਕਦੇ ਨ ਆਵੈ ਹਾਰਿ । 

ਹਾਜੀ ਕਾਜੀ ਹਾਰਿ ਕਰਿ ਨਿਵਿ ਨਿਵਿ ਕਰਨ ਸਲਾਮੁ । 

ਕਛੁ ਨ ਚਲੋ ਕੂੜ ਦਾ ਉਪਰ ਸਚੁ ਕਲਾਮੁ । 

ਹੁਜਤਿ ਹਾਜਤਿ ਸੇਰੇ ਦੀ ਆਇ ਨ ਸਕੇ ਨੇੜਿ । 

ਜਿਤੀ ਫਿਰਕੇ ਦੁਨੀ ਦੇ ਨਾਨਕ ਕੀਤੇ ਜੇਰਿ । 

ਸਭ ਮਜਹਬ ਮਨਸੂਖ ਕਰਿ ਸਚਾ ਅਮਲ ਚਲਾਇ । 

ਸਚ ਨਾਮ ਕਰਤਾਰ ਦਾ ਚਹੁੰ ਕੁੰਟੀ ਤਬਲੂ ਵਜਾਇ । 

ਇਕੋ ਕੁਤਬਾ ਤਖਤੁ ਇਕ ਇਕਾ ਮੁਹਰਿ ਚਲਾਇ । 

ਇਕੋ ਹੀ ਪਤਸਾਹਿ ਜਗਿ ਕੂੜ ਨ ਰਹਸੀ ਜਾਇ । 

ਰਹਨਿ ਨ ਥਾਨਿ ਮੁਕਾਮੜੇ ਗੋਰਾ ਮੜੀ ਫਨਾਇ । 

ਕਲ ਵਿਚਿ ਨਾਨਕ ਨਿਰਮਲਾ? ਸਚਾ ਇਕੁ ਖੁਦਾਇ । 
ਸੁਆਲ ਕਾਜੀ ਰੁਕਨਦੀਨ ਸੂਰਾ ॥ 

ਭਮਸਿ ਬੈਠਾ ਸੀ ਪੀਰਿ ਬਹਾਵਦੀ ਸਿਰਿ ਪੀਰਾ ਦੇ ਪੀਰੁ । 

ਸੁਣਿ ਗਲਾ ਖੁਦਾਇ ਦੀਆ ਹੋਇ ਰਹਿਆ ਦਲਗੀਰੁ । 

ਰੁਕਨਲ ਕਰੇ ਮਖਤੂਮ ਜੀ ਸੁਣ ਨਾਨਕ ਦੀ ਤਦਬੀਰ । 

ਕੀਤੇ ਸੀ ਮਨਸੂਖ ਸਭ ਅਵਤਾਰ ਪੈਕੈਬਰ ਪੀਰ । 

ਰਾਮ ਰਹੀਮ ਨ ਮਨੋਈ ਕ੍ਰਿਸਨ ਕਰੀਮਾ ਦੋਇ । 

ਮਨੇ ਨ ਚਾਰੇ ਯਾਰ ਨੋ/ਖਨਵਾਦੇ ਚਉਦਹ ਸੋਇ । 

ਚਾਰ ਕਤੇਬਾਂ ਨ ਮਨੇਹੀ ਬ੍ਰਹਮਾ ਬਿਸਨ ਮਹੌਸੁ । 

ਮੇਰ ਮਧਾਣ ਨ ਮਨੇਈ ਮਨੇ ਨ ਬਾਸਕੁ ਸੇਸੁ । 

ਰਾਮ ਰਹੀਮਾ ਇਕ ਹੈ ਕ੍ਰਿਸ਼ਨ ਕਰੀਮਾ ਏਕੁ । 

ਇਕੋ ਨਬੀ ਰਸੂਲੁ ਹੈ ਯਾਰ ਅਸਹਾਬਾ ਏਕੁ । 


1. ਸਿ. ਰ. ਲ. 10 ਵਿਚ ਅਗਲੀਆਂ 12 ਲਾਈਨਾਂ `ਲਿਖਾਰੀ ਕੌਲ ਰਹਿ ਗਈਆਂ ਹਨ । ਇਸ ਤੱ 
ਔਗੋ ਮਲ ਖਰੜੇ ਦਾ ਵੀ ਕਮ-ਭੰਗ ਹੈ । ਪੁੱਤਰਾ (85/) 

2. `ਸਿ. ਰ. ਲ. 3 ਵਿਚ ਏਥੇ ਪਾਠਾਂਤ੍--“ਪੰਥ ਚਲਾਇਆ ਆਇ” ਹੈ। ਝਾਕ) ਲਿਖਤਾਂ ਵਿਚ ਵਧੇਰੇ 
ਕਰਕੋ ਪਾਠ ਉਪਰੌਕਤ ਹੀ ਹੈ । ਇਸ ਕਰਕੇ ਇਹ ਪਠ ਪ੍ਰਮਾਣੀਕ _ਨਹੀ' ਮੰਨਿਆ ਜਾ ਸਕਦਾ । 
ਪੱਤਰਾ (177/ਅ) 

3. ਸਿ. ਰ. ਲ. 8, 9 ਅਤੇ ਲਿਥੋ ਵਿਚ ਪਹਿਲਾਂ ਅਗਲੀਆਂ ਦੇ ਤੁਕਾਂ ਦਾ ਪਾਠ ਮਿਲਦਾ ਹੈ, ਪ੍ਰੈਤ 
ਜਿ: ਰੇ. ਲ. 3, 5, ? ਤੇ ਸ. ਸ. ਅ. ਵਿਚ ਇਟ ਦੋਂ ਤੁਕਾਂ ਨਹ“ ਹਨ । ਇਸੋ ਸਵਾਲ ਦੀ ਤੀਸਰੀ 

ਤੁਕ ਤਾਂ ਵਵੋ" ਜਚਦਾ ਹੈ ਕਿ ਉਪਰੋਕਤ ਪਾਠ ਪ੍ਰਮਾਟਿਕ ਮੰਨਿਆ ਜਾ ਸਕਦਾ ਹੈ । ਇਸ ਤੱ ਅੱਗੇ 

ਜਾ ਕੇ ਪੀਰ ਬਹਾਵਦੀ ਵੀ ਗੌਸ਼ਟਾਂ ਵਿਚ ਹਿੱਸਾ ਲੈ“ਦ। ਹੈ । 


ਮੱਕੇ ਮਦੀਲੇ ਦੀ ਗੋਸ਼ਟਿ 


ਇਕੋ ਹੀ ਖਨਵਾਦੜੇ ਚਉਦਹ ਬਲਨਿ ਚਰਾਗੂ । 
ਦੂਜਾ ਆਖਣੁ ਸਕੁ ਹੈ ਆਖਿਆ ਚੜਨਿ ਅਜਾਬਿ । 
ਪੁਛਹੁ ਖਾਂ ਤਦਬੀਰ ਕਰ ਕਿਸ ਨੂ ਕਰੇ ਕਬੂਲ । 
ਥਕੇ ਨਸੀਹਤਾ ਦੇਦਿਆ ਗਈਅਸੁ ਸਭੁ ਭੂਲ । 


ਜਵਾਬ ਨਾਨਕ ਸਾਹ ਸੂਰਾ ॥ 


ਨਾਨਕ ਕਹੇ ਮੇਖਤੂਮ ਜੀ ਸਚਾ ਸਬਦੁ ਪਛਾਨਿ । 

ਆਪੇ ਹੀ ਤੁਮ ਢੋਇ ਕਹੁ ਆਪੇ ਇਕੁ ਬਖਾਨਿ । 

ਜੋ ਦੂਜਾ ਆਖਣ ਸਕੁ ਹੈ ਤੁਸਾਂ ਕਿਉ ਜਾਤੇ ਦੋਇ । 
ਹਿੰਦੂ ਕਹੇ ਨਪਾਕੁ ਹੈ ਦੋਜਕ ਜਾਇ ਸੋਇ । 

ਨਾਮੁ ਨ ਲੈਦੇ ਰਾਮ ਦਾ ਅਰ ਕ੍ਰਿਸਨ ਕਹੁ ਫਿਰੂਨ । 
ਕਹਦੇ ਅਲਹ ਰਸੂਲ ਹੈ ਹੋਰੁ ਨ ਪੂਜਹੁ ਮੂਲ । 
ਤੁਰਕ ਨ ਜਪਦੇ ਰਾਮ ਨੌ ਹਿੰਦੂ ਨ ਜਪਹਿ ਰਸੂਲੁ । 
ਫਿਰਕਾ ਹਿੰਦੂ ਤੁਰਕ ਦਾ ਇਸ ਬਿਧਿ ਮਨਹੁ ਨ ਮੂਲਿ । 
ਆਖੇ ਨਾਨਕ ਸਚ ਸੁਣ ਮਖਦੂਮ ਬਹਾਵਦੀ ਸਾਹ । 
ਕੀਤੇ ਹਉ ਮਨਸੂਖੁ ਸਭ ਸਚੀ ਰਖ ਪਨਾਹਿ । 

ਰਾਮ ਰਸੂਲ! ਕੇਤੜੇ ਕਿਸ਼ਨ ਕਰੀਮ ਅਲੋਇ । 
ਅਵਤਾਰਾ ਪੈਕੇਬਰਾ ਪੀਰਾ ਅੰਤੁ ਨ ਕੋਇ । 

ਯਾਰ ਅਸਹਾਬ ਖਨਵਾਦੜੇ ਬੇਦ ਕਤੇਬ ਬਿਚਾਰਿ । 
ਮੇਰ ਮਧਾਣੇ ਬਾਸਕਾ ਸੇਸਾਂ ਅੰਤ ਨ ਪਾਰਿ । 

ਮਰਿ ਮਰਿ ਜਮਨਿ ਕਚੜੇ ਬ੍ਰਹਮਾ ਬਿਸਨ ਮਹਾਂਦੇਵ । 
ਇਕੋ ਸਚੁ ਖੁਦਾਇ ਹੈ ਹੋਰ ਦਰੋਗੀ ਭੇਵਿ । 

ਗਉ. ਸੂਰ ਦੁਇ ਇਕ ਕਰਿ ਇਕ ਪਛਾਣੇ ਸੋਇ । 
ਹਿੰਦੂ ਮੁਸਲਮਾਨ ਦੇ ਮਜਬ ਉਠਾਵੇਂ ਦੋਦਿ । 

ਦਾਵਾ ਹਿੰਦੁ ਤੁਰਕ ਦਾ ਮਨ ਤੇ ਰਖਹੁ ਨ ਮੂਲਿ । 
ਸਚ ਨਸੀਹਤ ਯਾਰ ਕਰਿ ਦਰਗਹ ਪ੍ਰਵਹੁ ਕਬੂਲੁ । 
ਸਾਹਿਬ ਖੁਦ ਫੁਰਮਾਇਆ ਲਿਖਿਆ ਵਿਚ ਕਿਤਾਬਿ । 
ਮਰ ਜੈਮਨਿ ਮਨਸੂਖ ਹੈ! ਮਨਿਆ ਚੜਨਿ ਅਜਾਇਬ । 
ਕੁਦਰਤਿ ਕਈ ਅਸੈਖ ਹੈ ਕਾਦਰੁ ਨਿਆਰਾ ਆਪੁ । 


ਸਿ. ਰ. ਲ. 2, 3 ਤੇ ਸ. ਸ. ਅ. ਵਿਚ ਏਥੇ ਸ਼ਬਦ “ਰਹੀਮ” ਹੈ । ਕ੍ਰਮਵਾਰ ਪੱਤਰਾ _(124/ਅ), 
(1786), (416/ਅ) 

ਜਿ. ਰ. ਲ. 2 ਵਿਚ ਏਥੇ ਪਾਠਾਂਤ--'ਮੱਨਿਆ ਨ ਹੋਹ ਅਜਾਬ” ਜੌ _ਅਸ਼ਧ ਪਾਠ ਹੈ । ਪੱਤਰਾਂ 
(125)6) 


ਮ੍ਰਲ=ਪਾਠ 5 133 


ਕਾਦਰ ਕੁਦਰਤਿ ਬਾਹਰਾ ਸਭ ਜਪਦੀ ਤਿਸਦੇ ਜਾਪੁ । 

ਕੁਦਰਤ ਬੈਦੇ ਰਬ ਦੇ ਹੁਕਮੀ ਆਵਹੁ ਜਾਹੁ । 

ਬਰਗ ਜਿਵੇ' ਨਬਾਂਤ ਦੇ ਤ੍ਟਿ ਤ੍ਰਟਿ ਫੇਰ ਜਮਾਹਿ । 

ਉਹ ਜੇਹੀਆਂ ਸੂਰਤਾਂ ਓਹੋ ਜੇਹੇ ਨਾਵ 1 

ਕੜ ਪਸਾਰਾ ਖਲਕ ਦਾ ਉਜੜ ਬਸਾਏ ਗਾਵਿ । 

ਉਹ ਫੇਰ ਨ ਆਵਨੀ ਸਭ ਜਪੇ ਜਿਨਾ ਦੇ ਨਾਇ । 

ਭਰਮਹਿ ਭੁਲੋ ਆਦਮੀ ਮਰ ਜੰਮਨਿ ਆਵਹਿ ਜਾਹਿ । 

ਜੈਸਾ ਮੋਤੀ ਓਸ ਦਾ ਤੈਸਾ ਆਲਮ ਜਾਨ । 

ਮੋਆ ਕੈਮ ਨ ਆਵਈ ਦਬ ਗੋਰੀ ਸੜਹਿ ਮਸਾਨੁ । 

ਮਿਟੀ ਗੋਰ ਮਸਾਣ ਦੀ ਫਿਰਿ ਆਵੈ ਹਥ ਕੁੰਭਾਰਿ । 

ਭਾਂਡੇ ਇਟਾਂ ਬਹੁ ਬਿਧੀ ਘੜਿ ਘੜਿ ਧਰੇ ਸਵਾਰਿ । 

ਫਿਰ ਖਾਵਨ “ਅਗਨਤੀ ਜਲਿ ਥਲਿ ਕਰਨਿ ਪੁਕਾਰਿ । 

ਹਿੰਦੂ ਮੁਸਲਮਾਨ ਦੁਇ ਫਿਰਿ ਲਹਿਨ ਨ ਤਿਨਾ ਸਾਰਾ । 
ਸੁਆਲ ਪੀਰ ਗਉਸ ਬਹਾਵਦੀਨ ਸੂਰਾ ॥ 

ਆਖੀ ਗਉਸ ਬਹਾਵਦੀ ਸੁਣਹੋ ਨਾਨਕ ਸਾਹੁ । 

ਕਉਣ ਨਮੂਨਾ ਰੂਹ ਦਾ ਰਹਦਾ ਕੇਹੜੀ ਜਾਇ । 

ਰੂਹਿ ਦੀ ਕੀ ਜਾਤਿ ਹੈ ਕਉਣ ਸਫਾਤਿ ਕਹਾਇ । 

ਆਇਆ ਕਿਸ ਮਕਾਮਿ ਤੇ ਗਇਆ ਕਿਥੇ ਜਾਇ ਸਮਾਇ । 

ਜੋ ਸਕ ਉਤਾਰੇ ਦਿਲੇ ਦਾ ਸੋਈ ਅਵਲਿ ਫਕੀਰੁ । 

ਸਚੇ ਰਾਹ ਜੁਲੈਦਿਆ ਕਦੇ ਨ ਹੋਇ ਜਹੀਰੁ । 

ਹਉ ਜੋਇਦਾ ਸਚ ਦਾ ਡਿਤਮ ਕੂੜ ਉਠਾਇ । 

ਪੀਰ ਕਹੇ ਸੁਣ ਨਾਨਕਾ ਮਨਕਾ ਸਕੁ ਚੁਕਾਇ । 
ਜਵਾਬ ਨਾਨਕ ਸਾਹ ਸੂਰਾ ॥ 

ਸੁਣਹੋ ਪੀਰ ਬਹਾਵਦੀ ਆਖੀ” ਨਾਨਕ ਸਾਹ । 

ਨਾਹਿ ਨਮੂਨਾ ਰੂਹ ਦਾ ਰਹੇ ਨ ਕਿਸ ਹੀ ਜਾਇ । 

ਜਾਤ ਸਫਾਤੋ ਬਾਹਰਾ ਰੈਗ ਰੂਪ ਨਹੀ” ਕੌਇ । 

ਕਰੇ ਅਵਾਜਾ ਗੈਂਬ ਦਾ ਨਦਰੀ ਪਵੇ ਨ ਸੋਇ । 


1. `ਸਿ- ਰ. ਲ. 3 ਤੋਂ ਸ. ਸ. ਅ. ਵਿਚ ਏਥੇ ਸ਼ਬਦ “ਨਾਰ” ਹੈ । ਇਸ ਦਾ ਭਾਵ ਅਗਨੀ ਤੋ” ਹੈ । 
ਕ੍ਰਮਵਾਰ ਪੱਤਰਾ (178/ਅ), (417/ਅ) 
2. (6) ਸਿ. ਰ. ਲ. $ ਵਿਚ ਪਾਠਾਂਤ੍--'ਲਹੋ ਨ ਤਿਨਾ ਭਾਇ! ਹੈ, ਪੱਤਰਾ (145/ਅ) 
8) ਜਿ. ਰ. ਲ. 2, 3 ਤੇ ਸ. ਸ. ਅ. ਵਿਚ ਪਾਠਾਂਤ੍‌ “ਲਰੋਂ ਨ ਦੂਹਾ ਦੀ ਸਾਰ । ਕ੍ਰਮਵਾਰ ਪੱਤਰਾ 
(1266), (178/%), (417/ਅ) 


ਮੱਕੇ ਮਦੀਨੇ ਦੀ ਗੋਸ਼ਟਿ 


ਆਇਆ ਰੈਬ ਮਕਾਮ ਤੋਂ ਫਿਰ ਗੈਬੀ ਜਾਇ ਸਮਾਇ । 
ਲਖ ਚਉਰਾਸੀ ਜੂਸੜੇ ਪਹਰੇ ਖੂਸੀ ਰਜਾਇ । 

ਇਕਸੇ ਇਕਸੇ ਜੁਸੜੇ ਕਈ ਅਸੇਖਾ ਰੂਹ । 

ਹੋਇ ਇਕੱਠੇ ਆਪ ਵਿਚ ਕਰਨ ਅਵਾਜਾ ਰੂਹਿ । 

ਰੂਹਿ ਖੁਦਾਇ ਨ ਭੇਦ ਕਹੁ ਇਕਾ ਜਾਤ ਸਫਾਤਿ । 
ਪੰਜੇ ਮਿਲ ਖਸੀਹਤਾਂ ਸਾਜਿ ਦਿਖਾਇ ਜਾਤਿ । 

ਜਾਤਿ ਸਫਾਤਿ ਕਹਾਇ ਕੈ ਪਾਈ ਪੜੋ ਜੋਜੀਰ । 

ਜੁਸਾ ਪਕੜਿਆ ਜੁਸਿਆ ਖਪਿ ਖਪਿ ਹੋਇ ਜਹੀਰ । 
ਰੂਹ ਬਧਾਇਆ ਆਪ ਕੂ ਕੂੜੀ ਦੁਨੀਆਂ ਲਗਿ । 
ਜਾਤ ਸਫਾਤਿ ਖੁਦਾਇ ਦੀ ਨਾਉਂ ਧਰਾਇਆ ਠਗਿ । 
ਠਗੁ ਠਗੇ ਮਿਲਿ ਠਗਨੋ ਦੂਜਾ ਨਾਉ ਰਖਾਇ । 

ਦੂਜੀ ਕੁਦਰਤ ਕੂੜ ਹੈ ਸਚਾ ਇਕ ਖੁਦਾਇ । 

ਆਪ ਭੁਲਾਇਆ ਦੁਨੀ ਲਗਿ ਹਮਾਂ ਸੂਮਾਂ ਧਰ ਨਾਇ । 
“ਰੂਹਿ ਜੁਦਾ ਹੋਇ ਤਨ ਤੇ ਨਾਉ ਠਾਉ ਕਛੁ ਨਾਹਿ । 
ਸਭਾ ਕੁਦਰਤਿ ਰਬ ਦੀ ਅਰਬਾਂ ਨਾਸਰ ਮਾਹਿ । 
ਅਰਬਾ ਨਾਸਰਿ ਬਾਹਰਾ ਇਕੇ ਆਪਿ ਅਲਾਹਿ । 

ਕਰੇ ਰਿਆਜਤਿ ਬੈਦਗੀ ਬਾਣੇ ਆਪਣਾ ਆਪ । 
ਜਿਨਾ ਆਪੁ ਪਛਾਣਿਆ ਤਿਨਾ ਪੁੰਨੁ ਨ ਪਾਪੁ 

ਆਖੇ ਨਾਨਕਾ ਹਿੰਦਗੀ ਸੁਣਹੁ ਬਹਾਵਦੀ ਪੀਰੁ । 
ਪਾਵਹੁ ਰਾਹੁ ਖੁਦਾਇ ਦਾ ਕਦੇ ਨ ਹੋਹੁ ਜਹੀਰ ॥ ੧੩੯ ॥ 


ਸੁਆਲ ਮਖਾਦੂਮ ਬਹਾਵਦੀ ਸੁਰਾ ॥ 


ਹੈ 


ਅਖੇ ਪੀਰ ਬਹਾਵਦੀ ਸੁਣਹੋ ਨਾਨਕ ਪੀਰੁ । 

ਆਦਮ ਹਵਾ ਰਬ ਸਿਰਜਿਆ ਕਹੁ ਸਚੀ ਤਦਿਬੀਰ । 

ਖਾਕ ਨਿਮਾਣੀ ਅੰਧੂਲੀ ਕਿਉ ਕਰ ਭਈ ਖਬੀਰੁ । 

“ਸੂਰਤ ਹੋਈ ਖਾਕ ਤੇ ਕਰੇ ਅਵਾਜੁ “ਕਬੀਰ । ੪ 
ਸਹੈਸ ਅਠਾਰਹਿ ਆਲਮਾ ਗੂੰਨਾ ਗੂੰਨਾ ਸਰੀਰ । 

ਏਹੁ ਹਕੀਕਤ ਗੈਂਬ ਦੀ ਕਹੇ ਸੁ “ਅਵਲ ਫਕੀਰ ॥ ੧੪੦ ।। 


ਇਥੋਂ ਇਸ ਤੋਂ ਪਹਿਲਾਂ ਸ਼ਬਦ “ਜਦ” ਵੀ ਮਿਲਦਾ ਹੈ : (ਜਿ. ਰ. ਲ. 8, 9) ਜੱ ਬੋਲੋੜ' ਜਾਣ 
ਛੱਡ ਦਿੱਤ! ਹੈ । ਕ੍ਰਮਵਾਰ ਪੱਤਰਾ ((29/ਅ), (146/ਅ) 

ਇਹ ਤੁਕ ਸ. ਸ. ਅ. ਵਿਚ ਨਹੀਂ” ਹੈ । ਲਿਖਾਰੀ ਕੋਲੋ ਉਕਈ ਹੋ ਗਟ) ਹੈ । ਪੱਤਰਾਂ (419/%) 
ਸਿ. ਰ. ਲ. 8, 9 ਵਿਚ ਸ਼ਬਦ “ਕਬੀਰੁ” ਲਿਆ ਹੈ । ਮਲ ਵਿਚ ਸ਼ਬਦ “ਫਰ” ਸੀ ਜੌ ਸਾਰਥਕ 
ਧਾਠ ਨਹੀ' ਸੀ । ਕ੍ਰਮਵਾਰ ਪੱਤਰਾ (129/ਅ) 

ਸਿ. ਰ. ਲ. 2, 3 ਵਿਚ ਏਥੋ ਸ਼ਬਦ “ਸੁਆਲ” ਹੈ ਜੋ ਅਢ੍ਕਵਾਂ ਅਤੇ ਅਪ੍ਰਸੰਗਕ ਹੈ । ਕਮਵਾਰ 
ਪੱਤਰਾ (128/6), (178/%) 


ਲ=ਪਾਠ 135 


ਜਵਾਬ ਨਾਨਕ ਸਾਹ ਸੂਰਾ ॥ 
ਸੁਣਿ ਮਖਦੂਮ ਬਹਾਵਦੀ ਨਾਨਕ ਕਹੇ ਫਕੀਰੁ । 
ਅਰਬਾ ਨਾਸਰ ਮੇਲ ਕਰ ਖਾਲਕ ਕੀਆ ਖੰਬੀਰੁ । 
ਦਾਣਾ ਭਇਆ ਖੰਬੀਰ ਤੇ ਸੁਣ ਸਾਚੀ ਤਦਬੀਰਿ । 
ਇਕਦੁ ਦਾਣਿਓ ਲਖ ਹੋਹਿ ਗੁੰਨਾ ਗੁੰਨਿ ਸਰੀਰ । 
ਅੰਨੋਂ ਭਇਆ ਖੰਬੀਰੁ ਫਿਰ ਨੁਤਫੇ ਭਏ ਬਹੁ ਰੈਗ । 
ਦਾਣੇ ਕੀਮਤ ਨਾ ਪਵੇ ਰੈਗਾ ਰੈਗੀ ਅੰਨਿ । 
ਸਹੈਸ ਅਠਾਰਹ ਆਲਮਾ£ ਨੁਤਫੇ ਹੀ ਤੇਂ ਕੀਨਿ । 
ਸਭ ਕੇ ਉਪਰ ਆਦਮੀ ਜਾਣੇ ਦੀਨਿ ਬਦੀਨਿ । 
ਅਰਬਾ ਨਾਸਰ ਹੋਹਿ ਫਿਰਿ ਜੇ ਮੇਰਿ ਥੀਵਹਿ ਖਾਕਿ । 
ਖਾਕਿ ਆਬੀ ਨਪਾਕਿ ਹੋਇ ਬਾਂਦੀ ਨਾਰੀ ਪਾਕ । 
ਜਾ ਹੋਨ ਇਲਾਹਦਿ ਆਪ ਤੇ ਕਰਹਿ ਨ ਫੇਰਿ ਅਵਾਜੁ । 
ਤਾਰਾਂ ਢਿਲੀਆਂ ਜੇ ਥੀਵਨਿ ਫਿਰਿ ਸਬਦੁ ਨ ਕਰੇ ਰਬਾਬੁ । 
ਕਲਾ ਬਣਾਈ ਗੈਬ ਦੀ ਗੈਬੀ! ਹੋਇ ਸੁ ਪਾਹਿ । 
ਇਕੇ ਤਾਂ ਜਾਣੇ ਕੁਤਬ ਗਉਸੁ ਇਕੇ ਜਾਣੇ ਆਪਿ ਖੁਦਾਇ । 
ਸੁਣ ਮਖਦੂਮ ਬਹਾਵਦੀ ਇਹ ਆਲਮ ਦੀ ਖੋਲਿ । ੭” 
ਆਧੇ ਆਪਿ ਵਿਛੋੜਦਾ ਫਿਰ ਆਪਿ ਕਰਾਏ ਮੇਲਿ । ੧੪੧ ॥ 
ਸੁਆਲ ਪੀਰ ਬਹਾਵਦੀ ਸੂਰਾ ॥ 
ਆਪੇ ਪੀਰ ਬਹਾਵਦੀ ਜੂਸਾ ਕੇਤੇ ਰੂਹਿ । 
ਕਿਉ ਕਰ ਥੀਆ ਅਵਾਜੜਾ ਸਿਲ ਰੂਹ ਪੁਕਾਰਨਿ ਹੂਹਿ । 
ਕਿਥਹੁ ਉਪਜਿਆ ਦਾਨਸੀ ਫਿਰ ਕਿਥੇ ਜਾਇ ਸਮਾਹਿ । 
ਬੋਲਣਹਾਰਾ ਕਉਣ ਸੀ ਗੈਬੀ । ਸਿਰਫ ਡਸਾਇ । 
“ਆਬ ਸੀ ਕਿ ਖਾਕਿ ਸੀ ਬਾਦਿ ਸੀ ਕੇ ਨਾਰਿ । 
ਚਉਹਾਂ ਵਿਚਹੁ ਕਉਣ ਸੀ ਦੇਹੁ ਸਾਚੁ ਵੀਚਾਰਿ । 
ਜੋ ਸੂਰਤ ਬੈਨਿ ਦਿਖਾਇਦਾ ਕਰਦਾ ਬਹੁਤੁ ਪਸਾਰਿ । 
1. ਇਸ ਤੋ ਅਗਲੀਆਂ ਦੋ ਤੁਕਾਂ ਸਿ. ਰ. ਲ. 3 ਵਿਚ ਲਿਖਾਰੀ ਕੋਲੋ" ਰਹਿ ਗਈਆਂ ਹਨ । ਪੱਤਰਾ 
(179/%) 
2. ਮੁਲ ਲਿਖਤ ਵਿਚ ਏਥੋ ਪਾਠ “ਲਖ ਚਉਰਾਸੀਹ ਆਲਮ”? ਸੀ । ਬਾਕ) ਲਿਖਤਾਂ ਵਿਚ ਉਪ੍ਰੋਕਤ 
ਪਾਠ ਹੀ ਮਿਲਦ। ਹੈ । 
ਸਿ- ਰ. ਲ. 2 ਵਿਚ ਏਥੋ ਸ਼ਬਦ “ਗਰੀਬ”? ਹੈ, ਜੌ ਅਪ੍ਰਸੰਗਕ ਹੈ । ਪੱਤਰਾ (129/6) 
4. ਇਸ ਤੋ“ ਅਗਲੀਆਂ ਛੇ ਲਾਈਨਾਂ ਸਿ. ਰ. ਲ. 2, 3, 5, 10 ਤੇ ਸ. ਸ. ਅ. ਵਿਚ ਨਹੀ' ਹਨ, 
ਪਰ ਸਿ. ਰ. ਲ. 7, 8, 9, ਤੇ ਲਿਥੋ ਵਿਚ ਹਨ ! ਕਮਵਾਰ ਪੱਤਰਾਂ (129/ਅ), (179/ਅ), 
(178/%), (1786), (90/6), (420/ਅ), (13116), (147/6), (74 


੮2 


ਸੱਕੇ ਮਦੀਲੇ ਦੀ ਗੌਸ਼ਟਿ 


ਰੋਂਦਾ ਜਬੇ ਨਪੇਦਿ ਰੂਹੁ ਕਛੁ ਡਿਸੇ ਅਸਰ ਅਸਾਰਿ । 
ਕੁਝ ਸੀ ਕੁਝ ਨਾਹਿ ਸੀ ਇਸਦਾ ਡੇਇ ਬਿਆਨਿ । 
ਏਹੁ ਹਕੀਕਤ ਸਚ ਦੀ ਵਿਚ ਜਾਹਰ ਕਰਹੁ ਜਹਾਨ ॥ ੧੪੨ ॥ 


ਜਵਾਬ ਨਾਨਕ ਸਾਹ ਸੂਰਾ ।। 


ਸੁਣਹੋ ਪੀਰ ਬਹਾਵਦੀ ਪੰਜਿ ਖਸੀਅਤ ਰੂਹੁ । 

ਪੰਜੋ ਪਾਜੇ ਖੰਜਵੀ ਸਭ ਮਿਲਿ ਪੁਕਾਰਨਿ ਹੂਹਿ । 

ਪੰਜਾਂ ਮਿਲਿ ਉਪਜੀਆ ਦਾਨਸੀ ਫਿਰ ਪੰਜਾ ਮਾਹਿ ਸਮਾਹਿ । 
ਬੋਲਣਹਾਰਾ ਜਗਤ ਗੁਰ ਸੂਰਤਿ ਥਾਦਿ ਹਵਾਇ । 

ਗੈਬੀ ਪੰਜ ਫਰੇਸਤੇ ਮਿਲਿ ਕਰ ਕਰਨਿ ਅਵਾਜੂ । 

ਮੜਿਆ ਪਖਾਵਜੂ ਚੇਮੁ ਦਾ ਇਹ ਰਬ ਬਣਾਇਆ ਸਾਜੁ । 
ਆਧੇ ਇਕੋ ਰਮਿ ਰਹਿਆ “ਸੀਅ ਜਤਿ ਸਭਿ ਮਾਹਿ । 

ਹੋਰ ਸਰੀਕੁ ਨ ਦੂਸਰਾ ਇਕੋ ਇਕੁ ਇਲਾਹਿ । 

ਚਾਰੋ ਯਾਰ ਮੁਸਲਮੀ ਰਹੇ ਅਲਹ ਦੇ ਨਾਲਿ । 

ਭੁਲੇ ਦੂਜੀ ਖੁਦੀ ਲਗਿ ਨਾਲਿ ਖਰਾਬ ਜਵਾਲਿ ।? 

ਖਾਕੀ ਬਾਦੀ ਆਦਸੀ ਬਾਦੀ ਚਾਰਿ ਕੁਤਬਿ । 

ਏਹੇ ਯਾਰ ਖੁਦਾਇਦੇ ਆਪ ਪੈਕੈਬਰ ਰਬੁ । 

“ਕਾਇਮ ਚਾਰੋ ਤਰਫਿ ਦੇ ਕੀਤੇ ਚਾਰਿ ਕੁਤਬਿ । 

ਚਾਰ ਥੈਮੇ ਅਰਸਿ ਦੇ ਹਲਦੇ ਮੂਲਿ ਨ ਕਦਿ । 

ਕਾਇਮੁ ਕੁਰਸੀ ਅਰਸੁ ਹੈ ਕਾਇਮ ਇਕ ਖੁਦਾਇ । 

ਪੰਜੋ ਕਾਇਮ ਹੈ ਸਦਾ ਹੌਰ ਨ ਕਾਇਮੁ ਜਾਇ । 

ਜੋ ਆਇਆ ਸੋ ਜਾਇਸੀ ਜੋ ਗਇਆ ਫਿਰਿ ਆਇ । 
ਅਗਲਾ ਸਾਂਗ ਉਤਾਰਿ ਕੇ ਫਿਰਿ ਆਵੈ ਹੋਰੁ ਬਣਾਇ । 
ਕਿਸਿ ਕੀ ਮਾਈ ਬਾਪੁ ਕਿਸੁ ਕਿਸੁ ਕਿਸਕਾ ਪੂਤਿ ਕਹਾਇ । 
ਕਿਸਕੀ ਜੋਰੁ ਧੀਅ ਕਿਸੁ ਸਭ ਕੂੜੇ ਦੀਏ ਬਣਾਇ । 
ਜੀਵਦਿਆ ਸਭ ਡਿਸਨੀ ਮੋਇਆ ਕਿਸੇ ਨ ਕੋਇ । 
ਨਾਨਕ ਬਾਜੀ ਕ੍ਰੜਿ ਦੀ ਆਖਰਿ ਕੂੜੀ ਹੋਇ ॥ ੧੪੩ 


ਸਿ. ਰ. ਲ. 8, $ ਵਿਚ ਪਠਾਂਤ੍ਰ--'ਕੀਜੇ ਪ੍ਰਗਟਿ ਜਹਾਨਿ” ਹੈ । ਕ੍ਰਮਵਾਰ ਪੱਤਰ (131/6), 
(147/ਅ 

ਏਥੇ ਮਲ ਖਰੜੇ ਵਿਚ ਪਾਠ “ਲਖ ਚਉਰਾਸੀ ਮਾਹਿ? ਸੀ ਪ੍ਰੰਤੂ ਬਾਕ) ਸਭ ਲਿਖਤਾਂ ਵਿਚ ਉਪ੍ਰਕਤ 
ਪਾਠ ਹੌਣ ਕਾਰਨ, ਪ੍ਰਮਾਣਕ ਮੰਨ ਕੌ ਇਹੋ ਰਖ ਲਿਆ। ਹੈ। 

ਸਿ. ਰ. ਲ. 2 ਵਿਚ ਏਥੇ ਸ਼ਬਦ “ਜਵਾਬ? ਹੈ, ਜੌ ਅਸ਼ੁਧ ਹੈ । ਪੁੱਤਰਾ (130/9) 

ਅਗਲੀਆਂ ਗਿਆਰਾਂ ਲਾਈਨਾਂ ਸਿ. ਰ. ਲ. 2, 3, 5, 10 ਤੇ ਸ.ਸ.ਅ. ਅਤੇ ਭਾ. ਵਿ. 1 
ਵਿਚ ਨਹੀ” ਹਨ । ਕ੍ਰਮਵਾਰ ਪੱਤਰਾ (13016), (179/ਅ), (90/ਅ), (421/%), (64/6) 


ਲ=ਪਾਠ 137 


ਸੁਆਲ ਪੀਰ ਬਹਾਵਦੀ ਸੂਰਾ ॥ 


ਆਖੇ ਪੀਰ ਬਹਾਵਦੀ ਸੁਣਹੁ ਨਾਨਕ ਸਾਹ । 

ਕਹੀ ਸੁਰਤਿ ਰਬ ਦੀ ਰਹਦਾ ਕੇਹੜੀ ਜਾਇ । 

ਖਾਣਾ ਕਉਣ ਖੁਦਾਇ ਦਾ ਪਹਰੇ ਕਉਣ ਪੁਸਾਕ । 
ਕਉਣ ਸੀਕ ਖੁਦਾਇ ਦਾ ਸਚੁ ਹਕੀਕਤ ਆਖੁ । 
ਹਿੰਦੂ ਮੁਸਲਮਾਨ ਵਿਚ ਕਉਣ ਨਜੀਕ ਖੁਦਾਇ । 
ਦੋਨੋ ਮਜਬ ਸੋਧ ਕੇ ਸਚਾ ਇਕੁ ਦਿਸਾਇ ॥ ੧੪੬ ॥ 


ਜਵਾਬ ਨਾਨਕ ਸਾਹ ਸੂਰਾ ॥ 


ਸੁਣਹੁ ਪੀਰ ਬਹਾਵਦੀ ਆਖੀ ਨਾਨਕ ਸਾਹੁ । 

ਸਚੀ ਸੂਰਤ ਰਬ ਦੀ ਰਹਦਾ ਸਚੀ ਜਾਇ । 

ਸਚਾ ਖਾਣਾ ਰਬ ਦਾ ਪਹਰੋ ਸਚੁ ਪੁਸਾਕੁ । 

ਇਕੋ ਇਕ ਖੁਦਾਇ ਹੈ ਹੋਰੁ ਸਰੀਕੁ ਨ ਸਾਕਿ । 

ਹਿੰਦੂ ਮੁਸਲਮਾਨ ਦੁਇ ਦਰਗਹ ਲਹਨਿ ਸਜਾਇ । 

ਮਜਹਬ ਦੁਇ ਮਨਸੂਖ ਹੈ ਦਿਸਦੇ ਗੁਮਰਾਹਿ । 

ਸੋਈ ਸ੍ਰੀਕ ਖੁਦਾਇਦਾ ਜਾਕੀ ਜਨਮ ਨ ਜਾਤਿ । 

ਬੋਦ ਕਤੇਬਹੁ ਬਾਹਰਾ ਅਨਹਦ ਸਬਦਿ ਅਲਾਪਿ ॥ ੧੪੫ ॥ 


ਸੁਆਲ ਪੀਰ ਬਹਾਵਦੀ ਸੂਰਾ ।। 


ਆਖੇ ਪੀਰ ਬਹਾਵਦੀ ਸੁਣਹੋ ਨਾਨਕ ਸਾਹਿ । 

ਹਿੰਦੂ ਮੁਸਲਮਾਨ ਦੁਇ ਦਿਤੇ ਨੀ ਮੁਢੋ ਉਠਾਇ । 
ਤੀਜਾ ਮਜਹਬੁ ਕਉਣੁ ਹੈ ਜੋ ਤੁਹਿ ਕੀਤਾ ਤਹਕੀਕ । 
ਏਹੁ ਹਕੀਕਤਿ ਸਚੁ ਕਰੁ ਨਾਹਿ ਲਗਦੀ ਲੀਕ । 

ਹਿੰਦੂ ਮੁਸਲਮਾਨ ਦੁਇ” ਆਦਮ ਦੇ ਫਰਜੋਦ । 

ਤਹਿ ਕਿਉ ਰਦੇ ਨਾਨਕਾ ਸਚੁ ਕਹੋ ਇਹ” ਪੰਦਿ । 
ਹਾਰਿਆ ਕਾਜੀ ਰੁਕਨਦੀ ਹਾਰਿਆ ਸਾਹ ਕਰੀਮ । 
ਹਾਰਿਆ ਹਾਜੀਆਂ ਹਜ ਕਰ ਪੜ ਗੁੜ ਥੀਏ ਯਤੀਮ । 
ਹਉ ਪੁਛਦਾ ਪੀਰ ਬਹਾਵਦੀ ਮੁਲਤਾਨੇ ਦਾ ਪੀਰ । 
ਹਿੰਦੂ ਮੁਸਲਮਾਨਿ ਦੀ ਸਚੀ ਕਹੁ ਤਦਿਬੀਰ ॥ ੧੪੬ ॥ 


ਜਵਾਬ ਨਾਨਕ ਸਾਹ ਸੂਰਾ ॥ 


ਆਖੀ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਪੀਰ । 


੧6 
੬4. 


3. 


ਇਹ ਤੁਕ ਇਸ ਖਰੜੇ ਵਿਚ ਲਿਖਾਰ) ਕੌਲੋ“ ਰਹਿ ਗਈ ਸ), ਜੋ ਬਾਕੀ ਹੱਥ ਲਿਖਤਾਂ ਤੋਂ ਲਈ ਹੈ । 
ਦੋਥੋ ਪਾਠ ਅਸ਼ੁਧ ਹੋਣ ਕਾਰਨ (ਬਾਬੇ ਆਦਮ ਤੇ ਫਰੀਦ) ਸਿ. ਰ. ਲ. 2, 3, ਆਦਿ ਵਿਚ ਲਿਆਂ 
ਹੈ । ਪੱਤਰਾ (13116), (190/%) 

ਸਿ. ਰ. ਲ. 2 ਵਿਚ ਏਥੇ ਸ਼ਬਦ 'ਮੰਦੂ” ਹੈ ਜੋ ਅਸ਼ੁਧ ਹੈ । ਪੱਤਰਾ (131/6) 


ਮੱਕੇ ਮਦੀਨੇ ਦ। ਗੌਸ਼ਟਿ 


ਹਿੰਦੂ ਮੁਸਲਮਾਨ ਦੁਇ ਸਿਰ ਗੁੰਮ ਥੀਏ ਜਹੀਰਿ । 
ਤੀਜਾ ਮੁਸਲਮਾਨ ਪਾਕੁ ਹੈ ਨੇਕ ਬਦਿ ਤੋ" ਦੂਰਿ । 
ਭਲੇ ਬੁਰੀ ਦਰਗਾਹ ਵਿਚ ਵੜਨ ਨ ਮਿਲਦੇ ਮੂਲਿ ।” 
ਭੁਲ ਭਲਿਆਈ ਗਰਬਿਆ ਮੈ ਸਮ ਅਵਰੁ ਨ ਕੋਇ ! 
ਬੁਰਾ ਬੁਰਿਆਈ ਸਹਮਿਆ ਨੀਰ ਕਰਮ ਬਹਿ ਰੋਇ 1 
ਢੋਵੇ' ਰਹੇ ਜਹਾਨਿ ਵਿਚ ਧੁਰਿ ਨਹਿ ਪਹੁਤੇ ਜਾਇ । 
ਨਾਨਕ ਕਹੇ ਬਹਾਵਦੀ ਹਉਮੈ ਰਖੇ ਅੜਾਇ । 

“ਬੁਰੇ ਭਲੇ ਦਾ ਸੈਗ ਛਡ ਸਚਾ ਰਬ ਧਿਆਇ । 
ਬੈਠਹੁ ਗੌਸਾ ਪਕੜ ਕੇ ਲਗੇ ਨ ਤਤੀ ਵਾਹਿ । 
ਤੀਜਾ ਮਜਹਬੁ ਸਚੁ ਹੈ ਮਾਰਫਤੀ ਮਨੁ ਮਾਹਿ । 

ਨੇਕ ਬਦਿ ਦੁਇ ਰਾਹ ਛਡ ਹਰਦਮ ਖਾਲਕੁ ਸਾਰਿ । 
ਨੋਕ ਬਦਿ ਦੁਇ ਗਾਡੜੇ ਚਲਦੇ ਗਾਡੀ ਰਾਹਿ ।? 
ਦੇਨੋ ਫਾਥੇ ਰਾਹ ਵਿਚਿ ਛ੍ਟੇ ਜਾਣਿ ਇਹ ਇਲਾਹਿ 1 
ਲੀਏ ਲੀਹਿ ਗਾਡੀ ਚਲਿ ਲੀਹੇ ਚਲਨ ਕਪੂਤ । 
“ਤੀਨੋ ਲੀਹੇ ਨਿ ਮਾਨਹੀ ਸੂਰੇ ਫਕਰਿ ਸਪੂਤਿ । 
ਹਿੰਦੂ ਮੁਸਲਮਾਨ ਦੁਇ ਬਾਬੇ ਆਦਮ ਦੇ ਫਰਜੰਦ । 
ਲੜਦੇ ਹਦਾ ਬਨਿ ਕਰ ਸਚੁ ਭਲਾਇਠ ਪੰਦਿ । 
ਦਰਗਹ ਠਉਰ ਨ ਪਇਨੀ ਜੋ ਕਰਦੇ ਦਾਵਾ ਕੂੜਿ 1 
ਦਾਵਾ ਰਾਮ ਰਹੀਮ ਕਰ ਲੜਿ ਮਰਦੇ ਹੋਦੇ ਧੂੜਿ । 
ਜਿਚਰ ਰੂਹ ਮਕਾਨ ਤੋਂ ਜੁਸਾ ਸਾਬਤੁ ਨਾਲਿ । 
ਤਦਬੀਰਾ ਬਹੁ ਬਿਧਿ ਕਰੇ ਮਰਦਿਆ ਚਲੋ ਨਾਲਿ । 
ਫਿਰੇ ਚਉਰਾਸੀਹ ਭਰਮ ਦਾ ਹੋਇ ਨਿਮਾਣਾ ਰੂਹੁ । 
ਕੋਇ ਨ ਪੁਛੇ ਵਾਤੜੀ ਵਾਂਗੁ ਪਿਵੀਦਾ ਰੂਇ । 
ਜਿਤਣੇ ਯਾਰ ਮੁਹੱਬਤੀ ਖਾਣਿ ਪੀਣਿ ਦੇ ਮਿਤਿ । 
ਮਿਲਦੇ! ਆਇ£ ਮੁਹਬਤੀ ਦਾਮਿ ਕਾਮਿ ਕੇ ਯਾਰ । 


ਅਗਲੀਆਂ ਛੇ ਲਾਈਨਾਂ ਸਿ. ਰੰ. ਲ. 2, 3, 5, 10 ਤੇ ਸ. ਸ. ਅ. ਵਿਚ ਨਹੀ" ਹਨ । ਬਾਕ) 


ਲਿਖਤਾਂ ਵਿਚ ਹਨ । ਕ੍ਰਮਵਾਰ ਪੱਤਰ (131/ਅ), (190/%),(18।/ਅ),(92/6),(422/%) 
ਅਗਲੀਆਂ ਦੇ ਤੁਕਾਂ ਸਿ. ਰ. ਲ. 8, $ ਵਿਚ ਵੀ ਨਹ” ਹਨ । ਪੁੱਤਰਾ (131/6), (146/6) 
ਇਹ ਤੁਕ ਸਿ. ਰ. ਲ. 9 ਵਿਚ ਲਿਖਾਰੀ ਕੌਲ“ ਰਹਿ ਗਈ ਹੈ । ਪੱਤਰਾ (148/6) 

ਸਿ. ਰ. ਲ. 2 ਵਿਚ ਏਥੋਂ ਪਾਠਾਂਤ੍--'ਤੀਠੇ ਰਾਹੁ ਨ ਮਾਨਈ...ਸਿ. ਰ. ਲ. 3 ਵਿਚ ਏਥੋਂ 
ਪਾਠਾਂਤ੍ਰ--'ਤੀਨ ਲੀਰੇ ਨ ਚਲਨ...ਭਾਵ ਸਭ ਦਾ ਇਕ ਹ ਹੈ । ਪੱਤਰ (132/6), (190/%) 
ਸਿ. ਹਰ ਲ. 3 ਤੋਂ ਸ. ਸ. ਅ. ਵਿਚ ਅਗਲੀਆਂ ਦੋ ਤੁਕਾਂ ਦਾ ਅਭਾਵ ਹੈ । ਪੁੱਤਰਾ (191/6), 
(423/ਅ) 

ਸਿ. ਰ. ਲ. 2 ਤੋਂ ਸ. ਸ. ਅ. ਵਿਚ ਏਂਥੋ ਸ਼ਬਦ “ਯਾਰ” ਹੈ ਅਤੇ ਅੰਤ ਤੇ ਵ “ਯਾਰ? ਜੌ ਅਢੁਕਵਾਂ 
ਹੈ । ਪੱਤਰ (132/ਅ), (423/ਅ) 


ਮ੍ਰਲ-ਪਾਠ 139 
ਭਾਈ ਸਕੇ 'ਪ੍ਰੀਤਮੀ ਭਾਇ ਭਤੀਜੇ ਹਜਾਰਿ । 
ਮਾਇ ਪਿਉ ਨਾਨੇ ਨਾਨੀਆ ਤਾਏ ਚਾਚੇ ਪਿਤੁ । 
ਮਾਮੇ ਤੇ ਮਾਮਣੀਆਂ ਫੂਢੀ ਫੁਫੜ ਕਿਤ । 
ਤਾਡੀ ਡਾਡੇ ਡੇਵਰੇ ਜਿਠਾਣਿ ਦਿਰਾਣਿ ਅਪਾਰਿ । 
ਅੰਤ ਨ ਸਾਥੀ ਕੋਇ ਨਾਹਿ ਭਜਨਿ ਹੋਇ ਅਬਿਜਗੀਰ । 
ਕੁੜਮ ਧੁੜਮ ਬਹੁ ਭਾਂਤੀਆਂ ਬਹਿ ਬਹਿ ਕਰਨ ਬੀਚਾਰਿ । 
ਕਚੇ ਸਾਕ ਕ੍ਰਸੈਗੜੇ ਮੋਇਆਂ ਲਹਨਿ ਨ ਸਾਰਿ । 
ਦੁਨੀਆਵੇ ਕ੍ਰਸੈਗਿ ਸਭਿ ਤਜਿਹੁ ਬਹਾਵਦੀ ਪੀਰਿ । 
ਜਿਨਾ ਪਨਾਹ ਖੁਦਾਇ ਦੀ ਸੇ ਕਦੇ ਨ ਹੋਹਿ ਜਹੀਰ 1 
ਦੁਨੀਆਵੀ ਸਭ ਸਾਹਬੀ ਰਹੀ ਸੁ ਦੁਨੀਆਂ ਮਾਹਿ । 
ਚਲਿਆ ਰੂਹੁ ਇਕਲੜਾ ਜੁਲੇ ਪੁਛੇਦਾ ਰਾਹਿ । 
ਫਿਰਿ ਆਵੇਂ ਵਿਚਿ ਚਉਰਾਸੀਏ ਕਰਕੇ ਰੂਪਿ ਅਨੇਕ । 
ਲਖ ਅਸੈਖਾ ਰੂਪ ਕਰਿ ਲਖਿ ਅਸੈਖਾਂ ਭੇਖਿ । 
ਜਿਚਰੁ ਰੂਹ ਨ ਕਾਇਮਾ ਤਿਚਰੁ ਠਾਉ ਨ ਠਉੜ । 
ਜੇ ਹੋਵੇ ਕਾਇਮ ਜੁਸੜਾ ਮਿਟੇ ਚਉਰਾਸੀ ਦਉੜਿ । 
ਹਾਰਿਆ ਦਾਨਸਿਮੰਦਿ ਸਭ ਹਾਰਿਆ ਬਹਾਵਦੀ ਪੀਰਿ । 
ਭਜਿਤੇ ਨਾਨਕ ਸਾਹ ਸਭਿ ਕਰ ਸਦਿ ਸਬਦ ਧੀਰ । 
ਆਖਰੀ ਇਸ ਜਮਾਨ ਦਾ ਨਾਨਕ ਸਾਹ ਫਕੀਰ । 
ਮਾਰਿਆ ਸਿਕਾ ਸਚਿ ਦਾ ਸਿਰ ਪੀਰਾਂ ਦੇ ਪੀਰੁ ॥ ੧੪੭ ॥ 
ਸੁਆਲ ਪੀਰ ਬਹਾਵਦੀ ਸੂਰਾ । 
ਆਖੇ ਪੀਰ ਬਹਾਵਦੀ ਨਾਨਕ ਸਚੁ ਅਲਾਇ । 
ਖਤਰਾ ਰਹਦਾ ਰਾਤ ਦਿਹੁ ਕਰਿ ਮਸਲਾ ਸਚਿ ਸੁਣਾਇ । 
ਕਉਣ ਨਬੂਦ ਜਹਾਨਿ ਵਿਚਿ ਹਯਲੁ£ ਕਾਇਮ ਕਉਣੁ । 
ਜੌ ਇਹ ਹਕੀਕਤ ਡਸਿ ਦੇਇ ਹਉ ਸੀ£ ਨਿਵਾਵੋ ਤਉਣ । 
ਏਹੁ ਹਕੀਕਤ ਹਕ ਦੀ ਡੇਹੋ ਸਭਿ ਬੁਝਾਇ । 
ਕਾਦਰ ਮੂਲ ਨਾ ਡਿਸਦੀ ਕੁਦਰਤਿ ਭਰਮਿ ਭੁਲਾਇ । 
ਸਿ. ਰ. ਲ. 2 ਵਿਚ ਏਥੇ ਸ਼ਬਦ %ਹਸਤੀ? ਹੈ । ਪੁੱਤਰਾ (132/ਅ) 
2. ਏਥੇ ਇਸ ਲਿਖਤ ਵਿਚ ਅਸਪਸ਼ਟ ਪਾਠ (ਜਿਹਰ੍‌ ਰ੍ਰਹ ਹੌਠ ਕ'ਇਆ ਤਿੰਚਰ ਟਿਕੇ ਨਾਂ ਠਉੜ) 
ਹੌਣ ਕਾਰਨ ਇਹ ਪਾਠ (ਸਿ. ਰ. ਲ. 2 ਵਿਚ“ ਲਿਆ ਹੈ) ਪੱਤਰਾ (13316) 
3. ਏਥੇ ਮੁਲ ਪਾਠ ਵਿਚ ਅਸਪਸ਼ਟ ਹੌਣ ਕਾਰਨ (ਜਿਤੇ ਨਾਨਕ ਸਹ ਸਭ ਕਰ ਸ:ਹਿ ਸ਼ਬਦ ਨ ਧੀਰ) 
ਪਾਠ ਸਿ. ਰ. ਲ. 9 ਵਿਚੋ” ਲਿਆ ਹੈ । ਪੱਤਰਾ (148/ਅ) 
4. ਸਿ. ਰ. ਲ. $ ਵਿਚ ਸ਼ਬਦ “ਮਹਬਲ” ਲਿਖਿਆ ਹੈ । ਸ਼ਬਦ “ਹਯਾਲ? (ਭਾਵ ਸ਼ਕਤਿ) ਤੱ” ਹੈ । 


ਮੱਕਂ ਮਦੀਲੇ ਦ। ਗੋਸ਼ਟਿ 


ਕਾਇਮ ਕਉਨ ਇਬਾਦਤ) ਹੋਵਹਿ ਜੁਸਾ ਪਉਣ । 
ਹਉ ਮੁਰੀਦ ਹੋ ਤਿਸ ਦਾ ਸਚੁ ਖਬਰ ਸੁਣਾਏ ਜਉਣ ॥ ੧੪੮ 11 


ਜਵਾਬ ਨਾਨਕ ਸਾਹ ਸੂਰਾ ॥ 


'ਸੁਣਹ ਪੀਹ ਬਹਾਵਦੀ ਆਖੀ ਨਾਨਕ ਸਾਹ । 

ਰਖਿਆ ਸਿਰਰ ਪੁਸੀਦੜਾ ਸੁਣੀਐ ਸਚੁ ਸਨਾਹੁ । 

ਜੁਸੇ ਨਬ੍ੰਦ ਜਹਾਨ ਵਿਚ ਹਯਲ ਕਾਇਮ ਰੂਹਿ । 

ਰੂਹ ਛਡੇ ਜਥ ਜੁਸਿਆ ਮਿਟੇ ਅਵਾਜਾ ਹੂਹਿ । 

ਦੋਏ ਨਬੂਦਿ ਜਹਾਨਿ ਵਿਚ ਹਯੋਲੁ ਕਾ ਇਮੁ ਦੋਇ । 

ਜੋ ਕਰਨਿ ਇਬਾਦਤਿ ਬੋਰਗੀ ਸਚੁ ਖਬਰ ਬਤਾਵਨਿ ਸੋਇ । 
ਜੁਸੇ ਬਾਝਹੁ ਰੂਹੁ ਹੈ ਰੂਹ ਵਿਣੁ ਜੁਸਾ ਨਾ ਹੋਇ 1 

ਨਾਨਕ ਲੇਖੇ ਮੰਗਿਐ ਰੋਦੇ ਡਿਸਨਿ ਦੋਇ ॥ ੧੪੯ । 
ਮਿਲਨ ਸਜਾਈ ਜ਼ੁਸਿਆ ਰੂਹਿ ਪੁਕਾਰਨਿ ਹਾਇ । 

ਨੇਕੀ ਬਦੀ ਬੀਚਾਰਦੇ ਮਿਲੇ ਅਜਾਇ ਸਜਾਇ । 

ਆਪੇ ਰੂਹ ਕਹਾਇਦਾ ਆਪੇ ਜੁਸਾ ਹੋਇ । 

ਏਹ ਤਮਾਸ਼ਾ ਡੇਖ ਕੇ ਨਾਨਕ ਡਿਤਾ ਹੋਇ । 

ਰੋਇ ਨ ਖੋਈ ਆਇਆ ਹਸਿ ਨ ਚਲਿਆ ਕੋਇ । 

ਅਗਾ ਪਿਛਾ ਸੋਧਿ ਕੇ ਨਾਨਕ ਰਹਿਆ ਖਲੋਇ ॥ ੧੫੦ ।1 


ਸੁਆਲ ਪੀਰ ਬਹਾਵਦੀ ਸੂਰਾ ।। 


ਆਸਥੇ ਪੀਰ ਬਹਾਵਦੀ ਸੁਣਹੋ ਨਾਨਕ ਸਾਹੁ । 

ਇਕ ਖੁਦਾਇ ਰਸੂਲ ਹੈ ਕਿਉ ਦੁਨੀਆ ਬਹੁਤੇ ਰਾਹਿ । 
ਮਾਲ੍ਹਮ ਕੁਝ ਨ ਹੋਵਈ ਵਾਣੀ ਕੀ ਬਿਲਾਇ । 

ਰਾਹੁ ਸਚਾਵਾ ਛੋਡਕੇ ਬਹੁ ਹੋਈ ਗੁਮਰਾਹਿ । 
ਮੁਸਲਮਾਣਾ ਛਡਿਆ ਖਾਣਾ ਹਕ ਹਲਾਲ । 

ਹਿੰਦੂ ਖਾਨ ਦਰੋਗ ਕਰਿ ਤਿਨਾ ਹੋਸੀ ਭੀ ਹਵਾਲ । 
“ਦੋਵੇ ਭੁਲੇ ਰਾਹ ਤੇ ਸਚੁ ਨ ਜਾਣਨਿ ਮੂਲਿ । 

ਮਾਲ ਬਿਗਾਨਾ ਖਸ ਖਾਨਿ ਕਖਿ ਕਸਮਾ ਰਾਮ ਰਸੂਲ । 


14 


ਅਗਲੀਆਂ ਦੋ ਤੁਕਾਂ ਸਿ. ਰ, ਲ. 2, 10 ਤੇ ਸ. ਸ. ਅ. ਵਿਚ ਨਹੀ" ਹਨ । ਕਮਵਾਰ ਪੁੱਤਰਾ 
(1346), (94/6), (425/6) ਸਿ. ਰ. ਲ. 3 ਵਿਚ ਅਸਪਸ਼ਟ ਜਿਹ' ਪਾਠ ਮਿਲਦਾ--ਆਖੋਂ 
ਨਾਨਕ ਸਾਹੁ ਸਚ ਸੁਨਹ ਬਹਾਵਦ] ਤੁਇ । ਜ਼ੁਸੇ ਨਬ੍ਰ ਦਿ ਜਹਾਨਿ ਵਿਚਿ ਖਲਕ ਇਸ਼ੁ ਰੂਹਿ । ਪੱਤਰਾਂ 
(181/%) 

ਅਗਲੀਆਂ ਚਾਰ ਲਈਨਾਂ ਸਿ. ਰ. ਲ. 2, 3, 10 ਤੋਂ ਸ ਸ. ਅ. ਵਿਚ ਨਹੀ” ਹਨ । ਕ੍ਰਮਵਾਰ 
ਪੱਤਰਾ (135)6), (181/ਅ), (94/ਅ), (426/ਅ) 


ਮੂੁਲ-ਪਾਠ 141 


ਦਰਗਹ ਇਨਾ ਕੀ ਹਾਲੁ ਹੋਇ ਸਭ ਦੇਹੋ ਖਬਰਿ ਬਤਾਇ । 

ਪੀਰ ਕਹੇ ਸੁਣ ਨਾਨਕਾ ਖਤਰਾ ਮਨਹੁ ਚੁਕਾਇ ।। ੧੫੧ ।। 
ਜਵਾਬ ਨਾਨਕ ਸਾਹ ਸੂਰਾ ।( 

ਸੁਣਰੋ ਪੀਰ ਬਹਾਵਦੀ ਆਖੀ ਨਾਨਕ ਸਾਹ । 

ਲਬੇ ਕਾਰਨ ਪੀਰ ਜੀ ਦੁਨੀਆ ਬਹੁਤੇ ਰਾਹਿ । 

ਕਾਰਨਿ ਕਪੜੇ ਤਾਮਿ ਦੇ ਬਹੁਤ ਰੋਈ ਗੁਮਰਾਹਿ । 

ਖਾਨ ਕਸੀਸਾ ਐਤਿ ਭਾਂਤਿ ਜਿਉ ਸਿਰਿ ਥੀਆ ਕਪਾਹਿ । 

ਚੁਣਿਆਂਦੀ ਵਣਿ ਵਾੜੀਓ ਚੁਖਿ ਚੁਖਿ ਲਈ ਖੁਹਾਇ । 

ਕੂਕੇ ਕਪਾਹਿ ਨਿਮਾਨੜੀ ਖੁਸਦੀ ਕਰੇ ਕਹਾਇ । 

ਪਹਿਲਾ ਝਾਬੇ ਝੈਬੀਐ ਮੰਜੇ ਉਤੇ ਘਤਿ । 

ਕੂਕੇ ਦੇਵ ਕਪਾਹੜੀ ਦੁਨੀ ਨਾ ਆਵਾ ਵਤਿ । 

'ਫਿਰਿ ਮੂਹਿ ਦਿਤੀ ਵੇਲਣੇ ਖਾਵੇ ਸਕਤੀ ਭੀੜਿ । 

ਕੀਤੇ ਕਾਰਨਿ ਮਾਰੀਐ ਕਿਸੁ ਅਗੈ ਕੂਕੇ ਪੀੜਿ । 

ਫਿਰ ਖੜ ਸਉਪੀ ਪਵਿਆ ਘਤਨਿ ਨਾੜੀ ਬੈਦਿ । 

ਚੁਖ ਚੁਖ ਹੋਇ ਪਿਵੀਦੜੀ ਕਾਰਣ ਕਤਣ ਤੈਦ । 

ਫਿਰ ਸਉਪੀ ਚੁੜੇਲੀਆ ਕਤਨ ਬਾਹਿ ਉਲਾਰਿ । 

ਕੂਕੇ ਇਉ ਕਪਾਹੜੀ ਹਉ ਕਿਉ ਆਈ ਸੈਸਾਰ । 

ਫਿਰ ਸਉਪੀ ਜੁਲਾਹਿਆ ਤਾਣੀ ਤਵਦੇ ਠੌਕਿ । 

ਛਿਕ ਛਿਕ ਦੇਨਿ ਮਰੋੜੀਆ ਅੰਧਾ ਗਰਬੇ ਲੋਕੁ । 

ਫਿਰ ਸਉਖੀ ਚੜੋਹਿਆ ਸਿਰਿ ਨਿਸਾਨਿ ਪਾਇ । 

ਓਨਾ ਮਲ ਦਲ ਪਾਈ ਕ੍ੰਡ ਵਿਚ ਚੜਨ ਕਰੇ ਕਹਾਇ । 

ਖੰਭੇ ਉਤੇ ਚਾੜੀਐ ਤਪੈ ਤੇ ਵਿਲਲਾਇ । 

ਤਲੇ ਤਲੇ ਨੁ ਸਿਰਿ ਮੁਗਲੀ ਕੁਟ ਕੁਟ ਦੇਦੇ ਤਾਇ । 

ਫਿਰ ਸਉਪੀ ਤਿਨਾ ਦਰਜੀਆ ਜਿਉ ਜਿਉ ਖਸਮ ਕਹੈਨ । 

ਪਹੁਰਨਿ ਕਪੜੇ ਮਨਿ ਭਾਵਦੇ ਜਿਤੁ ਪੈਧੇ ਸੋਹੇ ਜੈਵ । 

ਨਾਕੇ ਹਸੋ ਹੜ ਹੜਾਇ ਨਾ ਕੋ ਕਰਹੋ ਸੋਗੁ । 

ਇਹ ਸਿਰ ਥੀਆ ਕਪਾਹਿਦੇ ਨਾਨਕ ਇਨਾ ਜੈਤਾ ਸਿਰ ਕੀ ਰੋਗੁ । 
ਸੁਆਲ ਪੀਰ ਬਹਾਵਦੀ ਸੂਰਾ । 

ਆਖੇ ਪੀਰ ਬਹਾਵਦੀ ਸੁਣਹੋ ਨਾਨਕ ਸਾਹ । 

ਜੁਸਾ ਕਿਉ ਕਰਿ ਮਿਰਜਿਆ ਸਚਾ ਡੇਹੁ ਸਨਾਹੁ । 

ਕਉਣ ਮੁਕਦਮ ਪਿੰਡ ਦਾ ਕਿਸ ਵਸਾਏ ਲੋਗਿ । 

ਖਾਵੇ ਕਉਣ ਨਿਆਮਤਾ ਕਿਸ ਨੂੰ ਭੌਗਾ ਜੋਗਿ । 


1, ਅਗਲੀਆਂ ਦੋ ਤੁਕਾਂ ਕਿਸੇ ਹੌਰ ਲਿਖਤ ਵਿਚ ਨਹੀ ਮਿਲੀਆਂ । 


ਮੱਕੇ ਮਦੀਨੇਂ ਦੀ ਗੌਸ਼ਟਿ 


ਕਰਦਾ ਕਉਣ ਅਵਾਜੜਾ ਸੁਣਨੇ ਹਾਰਾ ਕਉਣੁ । 

'ਜੁਸੇ ਰਖਦਾ ਕਉਣ ਹੈ ਸੁਖਨੇ ਜਾਂਦਾ ਕਉਣ ! 

ਏਹੁ ਹਕੀਕਤ ਜੋ ਦਸੇ ਸੋਈ ਅਵਲ ਫਕੀਰ । 

ਪੀਰਾਂ ਅੰਦਰੁ ਪੀਰੁ ਹੈ ਮੀਰਾ ਅੰਦਰਿ ਮੀਰ । ੧੫੩] 
ਜਵਾਬ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਸਾਹੁ । 

ਜੁਸਾ ਸਾਜਿਆ ਨਿਆਮਤੀ ਸਚੇ ਸੁਣਹੁ ਸਨਾਹਿ । 

ਰੂਹ ਮੁਕਦਮ ਪਿੰਡ ਦਾ ਕਰਮ ਵਸਾਏ ਲੌਗ । 

ਭੋਗੇ ਨਾਗ ਨਿਆਮਤੀ ਰੂਹਾਂ ਭੋਗੇ ਜੋਗ । 

ਕਰਦੀ ਬਾਦਿ ਅਵਾਜੜਾ ਸੁਣਨੇ ਹਾਰਾ ਰੂਹੁ । 

ਜੁਸੇ ਰਖਦੀ ਨਾਰ ਹੈ ਰੂਹਿ ਫਿਰੇ ਪਰਿ ਜ੍ਰਹਿ । 

ਰੂਹ ਛੜੇ ਜਬ ਜੁਸੜਾ ਫਿਰਿ ਹੋਵਨਿ ਰੂਹਿ ਅਪਾਰ । 

ਫਿਰ ਲਾਗੇ ਖਾਵਨਿ ਜੁਸੜਾ ਕਰਿ ਡਾਰਹਿ ਤਿਸੁ ਛਾਰਿ । 

ਮੂਏ ਕੀ ਗਣਤੀ ਕਛੁ ਨਹੀ ਜੀਵਤਿ ਦੇਖਿ ਪਰਤਖ । 

ਜੇਤੇ ਦਾਣੇ ਅੰਨ ਕੇ ਜੀਅ ਜੋਤ ਤੂੰ ਲਖਿ । 

ਗੈਬੀ ਸਿਰਰ ਖੁਦਾਇਦਾ ਦਾ ਬੁਝਿ ਨ ਸਕੇ ਕੋਇ । 

ਪੀਰ ਪੈਕੈਬਰ ਅਉਲੀਏ ਥਕਿ ਥਕਿ ਰਹੇ ਖਲੌਇ । 

ਰੂਹੁ ਨ ਆਵਦਾ ਦਿਸਹੀ ਜਾਦਾ ਲਖੇ ਨ ਕੋਈ । 

ਏਹੁ ਬੁਝਾਰਤ ਜੋ ਬੁਝੇ ਪੀਰਾਂ ਦੇ ਸਿਰਿ ਸੋਇ ॥ ੧੫੪ ॥ 
ਸੁਆਲ ਪੀਰ ਬਹਾਵਦੀ ਸੂਰਾ ॥ 

ਆਖੋ ਪੀਰ ਬਹਾਵਦੀ ਸੁਣਹੋ ਨਾਨਕ ਸਾਹ । 

ਚਾਰੋਂ ਰੂਹ ਅਮਾਨਤੀ ਰਦੇ ਕਉਣ ਪਨਾਹ । 

ਚਾਰੋਂ ਰਾਹ ਖੁਦਾਇਦੇ ਮੈਕੰ ਏ ਭੀ ਖੋਲ ਦਿਖਾਇ । 

ਲਿਖਿਆ ਵਿਚਿ ਕਤੇਬ ਦੇ ਕਹਿਆ ਰਸੂਲ ਖੁਦਾਇ । 

ਬਾਝੂ ਰਾਹਿ ਸਰੀਅਤੇ ਬੰਦੇ ਪਾਕਿ ਨ ਹੋਇ । 

ਬਾਝੂ ਸੁਨਤਿ ਆਦਸੀ ਦਰਗਹਿ ਲਹਨਿ ਨ ਢੋਇ । 

ਮੁਸਲਮਾਨੀ ਅਸਾਨੜੀ ਵਤਿ ਨ ਪੁਛਸੀ ਕੋਇ । 

ਬਾਝ ਰਸੂਲ ਮਹੈਮਦੇ ਦੂਜਾ ਹੋਰੁ ਨ ਹੋਇ । 

ਦੋਇਮੁ ਰਾਹ ਤਰੀਕਤੇ ਸੇਇਮੁ ਹਕੀਕਤ ਰਾਹਿ । 

ਰਾਹ ਮਾਰਫਤਿ ਆਖੀਐ ਚਾਰੋ ਰਾਹਿ ਖੁਦਾਇ । 


1. (6) ਇਹ ਤੁਕ ਸਿ. ਰ. ਲ. 2, 10 ਅਤੇ ਸ. ਸ. ਅ. ਵਿਚੋਂ“ ਲਈ ਹੈ। ਕ੍ਰਮਵਾਰ ਪੱਤਰਾਂ 


(182/6), (96/6), (428/6) 
(ਅ) ਜਿ. ਰ. ਲ. 2 ਵਿਚ ਇਸ ਤੱ ਅੱਗੇ 25 ਲਾਈਨਾਂ ਦਾ ਕ੍ਰਮ ਭੰਗ ਹੈ । ਪੁੱਤਰਾ (136/ਅ) 
ਇਹ ਲਾਈਨਾਂ ਅੱਗੇ ਜਾ ਕੇ ਪੱਤਰਾ (138/6) ਉਪਰ ਦਿੱਤੀਆਂ ਹਨ । 


ਮ੍ਰਲ-ਪਾਠ 143 


ਜੁਸਾ ਚਾਰਿ ਖਸੀਅਤਾਂ ਕਿਉ ਕਰ ਥੀਅਨ ਪਾਕਿ । 

ਕਉਣ ਮਿਲਿਆ ਸੈਗਿ ਚਾਰ ਦੇ ਹੋਵਨਿ ਪੰਜ ਤਨਿ ਪਾਕਿ ॥ ੧੫੫ ॥ 
ਜਵਾਬ ਨਾਨਕ ਸਾਹ ਸੂਰਾਂ ॥ 

ਸੁਣਹੋ ਪੀਰ ਬਹਾਵਦੀ ਆਖੀ ਨਾਨਕ ਸਾਹ । 

ਚਾਰੋ ਰਾਹਿ ਖੁਦਾਇ ਦੇ ਸੁਣਿ ਕਰਿ ਮਨਹਿ ਲਗਾਇ । 

ਅਵਲ ਰਾਹ ਸਰੀਅਤੇ ਗੁਸਲ ਖਹਾਇਤਿ ਨਾਮ । 

ਭਲਾ ਮਨਾਵਣ ਸਭਸਿ ਦਾ ਬੁਰਾ ਨ ਸੁਣ ਹੀ ਕਾਨਿ । 

ਰੋਜਾ ਨਿਮਾਜ ਬੈਦਗੀ ਅਵਰ ਰਿਆਜਤਿ ਸਾਰ । 

ਤਰਕੇ ਅਮਲ ਬਿਕਾਰ ਸਭ ਰਾਹ ਤਰੀਕਤੁ ਧਾਰਿ । 

ਜਾਣੇ ਹਕੁ ਹਕੀਕਤੇ ਬੁਝੇ ਹਕੀਮੁ ਖੁਦਾਇ । 

ਆਪੇ ਆਪ ਇਲਾਹ ਹੈ ਹੋਰ ਦੂਜਾ ਨਾਹਿ ਕਹਾਹਿ । 

ਜੀਵਦਿਆ ਜੋ ਮਰਿ ਰਹੇ ਮਾਰਫਤੀ ਮਨੁ ਮਾਰਿ । 

ਮਿਲਿਆ ਰਹੇ ਖੁਦਾਇ ਨਾਲਿ ਤਉ ਹੀ ਉਤਰੇ ਪਾਰਿ । 

ਮੁਸਕਲ ਮੁਸਲਮਾਨੜੀ ਜਿਉ ਤ੍ਰਿਖੀ ਤਲਵਾਰਿ । 

ਭੁਲੇ ਰਾਹ ਸਰੀਅਤੇ ਦੇਨ ਸਜਾਈ ਮਾਰਿ । 

ਦੇਨ ਸਜਾਈ ਮਾਰਿ ਬਹੁ ਮਾਰਨਿ ਕਖੀ ਸਾੜਿ । 

ਭੂਲੇ ਜੋ ਮੁਸਲਮਾਨ ਹੋਇ ਤਿਸਦੇ ਹੋਇ ਅਸਾਰਿ । 

ਮਾਰਨ ਸਾੜਿ ਜਹੀਰਿ ਕਰਿ ਭੁਲੋਂ ਜੋ ਮੁਸਲਮਾਨ । 

ਕਲਮੇ ਗੋਇ ਨੂ ਸਾੜਿਆ ਕਰਕੇ ਬੇਈਮਾਨ । 

ਪਿਸਤਿ ਪਹੁਤਾ ਬਪੁੜਾ ਸੜਿਆ ਜੋ ਕਖਾਂ ਮਾਹਿ । 

ਖਾਧਾ ਕਾਵਾਂ ਕੁਤਿਆਂ ਮਿਲਿਆ ਨਪਾਕਾ ਜਾਹਿ । 

ਕਲਮਾ ਪਾਕਿ ਰਸੂਲ ਪੜਿ ਸਾੜਿ ਦੇਇ ਗੁਨਾਹਿ । 

ਕਲਮੇ ਪੜਿਆ ਅਜਾਬੁ ਹੈ ਦੀਨ ਦੁਨੀ ਦੇ ਜਾਹਿ । 

ਜਿਸ ਕੌ ਕਲਮਾ ਆਖਿਆ ਫਿਰ ਤੀਕਉ ਮਿਲੇ ਸਜ਼ਾਇ । 

ਪੀਰ ਜੀ ਈਵੇ ਜਾਣੀਐ ਓਹੁ ਭਿਸਤੀ ਠਉੜ ਨ ਪਾਇ । 

ਜਿਸ ਦਾ ਕਲਮਾ ਆਖੀਐ ਉਹ ਦੇਵੇ ਫੇਰ ਸਜਾਇ । 

ਕਲਮੇ ਪੜਿਆ ਨਪਾਕ ਹੋਇ ਭਿਸਤ ਨ ਤਾਕੇ ਭਾਇ । 

ਕਲਮੇ ਆਖਿਆ ਏਹ ਗੁਣ ਹੋਇ ਗੁਨਾਹਾਂ ਪਾਕਿ । 

ਅਗੈ ਕਰੇ ਗੁਨਾਹ ਫਿਰਿ ਤਿਸ ਭਿਸਤ” ਮਿਲੈ ਤਲਾਕੁ । 

ਭੰਨਾ ਭਾਂਡਾ ਕੁਟਿ ਦਾ “ਫਿਰਿ ਆ ਲਹੇ ਢੂਣੇ ਦੈਮਿ । 


1. ਏਥੇ ਇਸ ਲਿਖਤ ਵਿਚ ਪਠ ਅਸਪਸ਼ਟ ਸੀ (--ਫਿਰਆ ਦੂਣੇ ਕੰਮ) ਜੌ ਉਪਰੋਕਤ ਪਾਠ ਸਿ.ਰ.ਲ 
3, 8,9 ਤੇ ਸ. ਸ. ਅ. ਵਿਚੋ ਲਿਆ ਹੈ। ਕ੍ਰਮਵਾਰ ਪੱਤਰਾ (183/6), (136/6), 
(15116), (431/9) 


| 144 ਮੱਕੇਂ ਮਦੀਨੇਂ ਦੀ ਗੋਸ਼ਟਿ 


[ ਜੇ ਭਾਂਡਾ ਭਜੇ ਖਾਕ ਦਾ ਫਿਰ ਆਵੇ ਕਿਤੇ ਨਾ ਕੌਮਿ। 
ਤਾਰੇ ਪਰਬਤ ਰਾਮ ਚੈਦੁ ਸਤਿਨਾਮ ਲਿਖਿਆ ਨਾਮੁ । 

ਬਧੀ ਪੁਲਿ ਸਮੁੰਦ ਪਰਿ ਲੁਟੀ ਲਕਿ ਨਿਦਾਨਿ ॥ ੧੫੬ ॥ 
ਕਲਮੇ ਡੋਬੀਆ ਉਮਤੀ ਚਲੇ ਰਸਾਤਲੁ ਜਾਨਿ । 

ਅਗੇ ਅਗੈਮੁ ਅਥਾਹੁ ਹੈ ਥਾਹੁ ਨ ਕਾਹੂ ਪਾਨਿ । 

ਵਿਚ ਜਮੀਨੇ ਦਬਿਅਨਿ ਚਲੇ ਰਸਾਤਲਿ ਜਾਹਿ । 

ਅਗੇ ਹਾਥਿ ਨ ਲਭਦੀ ਕਈ 'ਪਤਾਲਿ (ਤੇ) ਤਲਾਹਿ । 
ਹੋਵਨਿ ਮਾਰਿਸਿ ਆਤਸੀ ਜਲਹਿ ਰਸਾਤਲ ਮਾਹਿ । 
ਜੀਵਨਿ ਬਹੁਤੇ ਬਰਖਿ ਲਗਿ ਫਿਰਿ ਆਤਸਿ ਵਿਚਿ ਜਲਾਹਿ । 
ਹੋਵਨਿ ਗਯ ਦਮਿ ਮਾਹੀਆ ਬੁਲਣਿ ਜੋਨ ਸੋਸਾਰ । 
ਇਕਵੀ ਲਖਿ ਜਲਿ ਜੋਨ ਹੈ ਜੋ ਦਬੇ ਸਿ ਭਏ ਅਉਤਾਰਿ । 
ਖਾਨਿ ਜਨਾਵਰਿ ਆਦਮੀ ਬਹੁ ਨਿਆਮਤ ਦੇ ਨਾਲਿ । 
ਫਿਰ ਹੋਵਨਿ ਓਦੂ ਨੁਤਫੇ ਜੀਆ ਜੋਤ ਫਿਰਿ ਭਾਲਿ ॥ ੧੫੭ ॥ 
॥ ਡਿਚੇ ਵਸਤੁ ਜਲਾਇਕੇ ਜਲਿ ਥਲਿ ਹੋਵੇ ਖਾਕਿ । 

ਮਣਦੀ ਸੇਰ ਨ ਨਿਕਲੇ ਹੋਈ ਮਿਟੀ ਪਾਕਿ । 

ਗਇਆ ਰੂਹੁ ਅਸਮਾਨਿ ਨੋ ਆਬਿ ਹਯਾਤੀ ਨਾਲਿ । 

| ਰਹੀ ਸੂ ਖਾਕਿ ਨਿਮਾਨੜੀ ਅਰਬਾ ਨਾਸਰਿ ਭਾਲਿ । 

ਰਹੀ ਜੂ ਮੁਸਟੀ ਖਾਕਿ ਦੀ ਹੋਈ ਫੇਰ ਨਬਾਤਿ । 

ਖਾਨਿ ਜਨਾਵਰਿ ਆਦਮੀ ਫਿਰ ਹੋਵਨ ਨੁਤਫੇ ਪਾਕ । 
ਨੁਤਫੇ ਹੋਏ ਜੀਅ ਜੌਤੁ ਲਖ ਚਉਰਾਸੀਹ ਲੋਇ । 

ਇਕੇ ਤਾ ਜਾਣੇ ਆਪਿ ਰਬ ਇਕੇ ਖਾਸਾ ਬੈਦਾ ਕੋਇ । 
ਜੇਹੇ ਅਮਲ ਕਮਾਏਅਨਿ ਫਿਰਿ ਕਿਆਮਪਿ ਪਾਵੇ ਦੇਹਿ । 
ਕਿਆਮਤਿ ਆਈ ਰੂਹ ਨੇ ਮਰਿ ਫਿਰ ਜਮੇ ਖੇਹਿ । 

ਹਿੰਦੂ ਮੁਸਲਮਾਨ ਦੁਇ ਜਰਬ ਲਗਾਵਨਿ ਦੋਇ । 

ਸਾਹਬੁ ਜਰਬੋ ਬਾਹਰਾ ਰਮਿ ਰਹਿਆ ਵਿਚਿ ਲੋਇ । 
ਕਿਸਤਾ ਆਪ ਖੁਦਾਇ ਹੈ ਮਣਕੇ ਸਗਲੀ ਲੋਇ । 

ਜਿਵੇ ਫਿਰਾਏ ਤਿਉ ਫਿਰਨਿ ਵਿਰਲਾ ਜਾਨੇ ਕੋਇ । 

ਸਚੀ “ਸੁਨਿਤ ਰਬ ਦੀ ਮੋਇਆ ਲੈ ਆਇਆ ਨਾਲਿ । 


1. ਏਥੇ ਮੂਲ ਲਿਖਤ ਵਿਚ ਪਾਠ ਅਸ਼ਧ (ਪਤਾਲ ਤੋ ਪਤਾਲ) ਸੀ_ਜੌ ਸਿ. ਰ, ਲ. 2, 3, 9 ਤੇ 
ਸ. ਸ. ਅ. ਵਾਲੀਆਂ ਲਿਖਤਾਂ ਵਿਚੋਂ ਲਿਆ ਹੈ। ਕ੍ਰਮਵਾਰ ਧੱਤਰ' (140/6), (183/ਅ), 
(151/ਅ), (43116) 

2. ਸ. ਰ. ਲ. 9 ਤੇ 10 ਵਿਚ ਛੋਥੇ ਸਬਦ 'ਸੁਰਤਿ” ਹੈ । ਕ੍ਰਮਵਾਰ ਪੱਤਰਾ (151/ਅ), (99/ਅ) 


।ੂਲ=ਪਾਠ 145 


ਜੋ ਰਖੋ ਮੋਇ ਆਮਾਨਤੀ ਖਾਸਾ ਬੈਦਾ ਭਾਲਿ । 
ਅਵਲ ਸੁੰਨਤ ਮੋ ਇਹੈ ਸਿਰ ਪਰ ਰਖੋ ਕੋਇ । 

ਪਾਵੇ ਮਹਾਤਬ ਸਯਦੀ ਬਡਾ ਰਿਖੀਸਰੁ ਹੋਇ । 

ਰਖੇ ਮੋਇ ਹਲਾਲ ਖਾਇ ਨਿਕਟ ਹਰਾਮ ਨ ਜਾਇ । 
ਸਭ ਜਹਾਨ ਦੀ ਕੀ ਚਲੇ ਤਿਸਤੇ ਡਰੇ ਖੁਦਾਇ । 
ਮੁਖ ਸੂਚਾ ਇੰਦਰੀ ਜਤੀ ਸੁਪਨੇ ਮਨੀ ਨ ਜਾਇ । 
ਐਸੀ ਰਹਨੀ ਜੋ ਰਹੇ ਤਿਰ ਨੋ ਕਾਲ ਨ ਖਾਇ । 

ਜੋ ਮੁਖ ਤੇ ਆਖੇ ਸੋ ਥੀਵੈ ਹੋਵੇ ਸੈਫ ਜਬਾਨ । 

ਪਹਲੇ ਰਖਿਆ ਏਹ ਗੁਣ ਚੇਲਾ ਸਗਨ ਜਹਾਨ । 
ਮੋਇ£ ਸਿਰਪਾਉ ਖੁਦਾਇਦਾ ਲੈ ਆਇਆ ਬੰਦਾ ਨਾਲ । 
ਨਾਨਕ ਆਖੇ ਪੀਰ ਜੀ ਫਿਰ ਲੈ ਜਾਇ ਸੈਭਾਲ । 
ਫਿਰ ਗਇਆ ਦਰਗਹ ਵਿਚਿ ਅਗੇ ਰਖਿ ਨੀਸਾਨ । 
#ਰੋਰੁ ਦਲਗਹ ਢੋਈ ਨਾ ਲਹਨਿ ਹਿੰਦੂ ਮੁਸਲਮਾਨ ॥ ੧੫੮ ॥ 
ਕਿਸੇ ਕਟਾਇਆ ਲਾਂਡਿ ਕਉ ਕਿਸੇ ਛਿਦਾਏ ਕਾਨ । 
ਸਾਬਤਿ ਸੈਨਤਿ ਰਬ ਦੀ ਭੈਨਨ ਬੇਈਮਾਨ । 

ਬਰੇ ਦੂਹਾਂ ਦੇ ਪੰਥੜੇ ਬੁਰੇ ਦੂਹਾਂ ਦੇ ਮੇਲਿ । 

ਜੋ ਕੋ ਸਚ ਅਲਾਇਦਾ ਘਤਿ ਮਾਰਨ ਤਿਹਿ ਜੇਲਿ । 
ਸਚੀ ਕੁਦਰਤ ਰਬ ਦੀ ਕੋਇ ਨ ਪਾਵੇ ਭੇਦੁ । 

ਹਿੰਦੂ ਮੁਸਲਮਾਨ ਦੁਇ ਪੜ ਲੜਦੇ ਬੇਦ ਕਤੇਬਿ । 
ਬੇਦ ਕਤੇਬਹੁ ਬਾਹਰਾ ਲਾ-ਸਰੀਕ੍ ਅਲਾਹ । 

ਕਈ ਅਸੈਖ ਮਹੈਮਦਾ ਬ੍ਰਹਮੇ ਬਿਸਨੇ ਕਹਾਇ । 

ਕਈ ਅਸੈਖਾ ਕੁਦਰਤੀ ਸਾਜੀ ਖੁਦ ਕਰਤਾਰਿ । 


1. 


(6) _ਅਗਲ)ਆਂ ਦਸ ਲਾਈਨਾਂ ਸਿ. ਰ. ਲ. 2, 3, 5, 10 ਤੇ ਸ. ਸ. ਅ. ਵਿਚ ਨਹੀਂ” 
ਹਨ। ਕ੍ਰਮਵਾਰ ਪੁੱਤਰਾ (141/6), (1849), (196/ਅ), (99/ਅ), (432/6), 

(ਅ) ਪ੍ਰੰਤੂ ਪਹਿਲੀਆਂ ਅੱਠ ਲਾਈਨਾਂ ਸਿ. ਰ. ਲ. 8, $ ਵਿਚ ਹਨ ਪਰ ਉਹ 12ਵੀ' ਲਾਈਨ 
(ਹੋਰੁ ਦਰਗਹ ਢੋਈ ਨ ਲਹਨਿ ਹਿੰਦੂ ਮੁਸਲਮਾਨ) ਦੋ ਅੰਗੇ ਜਾ ਕੇ ਦਿੱਤੀਆਂ ਹਨ ਕ੍ਰਮਵਾਰ 
ਪੱਤਰਾ (137/ਅ), (152/6) 

(2) ਸਿ. ਰ. ਲ.? ਵਿਚ ਕ੍ਰਮ ਇਸੇ ਪ੍ਰਕਾਰ ਹੀ ਹੈ ਅਤੇ ਉਪ੍ਰੰਕਤ ਸਭ ਲਾਈਨਾਂ ਥੋੜ੍ਹੇ ਜਿਹੇ ਫਰਕ 
ਨਾਲ ਹਨ । ਪੱਤਰਾ (188/ਅ) 

ਅਗਲੀਆਂ ਦੋ ਤੁਕਾਂ ਸਿ, ਰ. ਲ. 7 ਵਿਚ ਹਨ । ਬਾਕੀ ਹੌਰ ਕਿਸੇ ਵੀ ਲਿਖਤ ਵਿਚ ਨਹੀ" ਹਨ । 

ਪੱਤਰਾ (188/ਅ) 

ਜਿ. ਰ. ਲ. 7 ਵਿਚ ਪਾਠਾਂਤ੍ਰ='ਹੌਰੁ ਦਰਗਹ ਢੋਈ ਨ ਲਹਨਿ ਜੌ ਜਾਣੋਂ ਸ਼ੈਤਾਨ |? ਪੁੱਤਰਾ 

(139)ਉ) ਪ੍ਰੰਤੂ ਸਿ. ਰ< ਲ. 9 ਵਿਚ ਦੋ ਤੁਕਾਂ ਦੀ ਉਕਾਏ) ਹੋਈ ਹੈ । ਪਾਠਾਂਤ੍ਰ-'ਫਿਰਿ ਗਇਆ 

ਦਰਗਹ ਢੋਈ ਨ ਲਹਨਿ ਜੌ ਰਾਣੇ ਸੈਤਾਨਿ” ਹੈ । ਪੱਤਰਾ (152/ਅ) 


146 ਮੱਕੇਂ ਮਦੀਨੇ ਦੀ ਗੌਸ਼ਟਿ 


ਆਪੇ ਮਾਰ ਜੀਵਾਇਦਾ ਆਪੇ ਕਰੇ ਸੁਮਾਰਿ । 

ਇਕੋ ਸਿਕਾ ਤਖਤੁ ਇਕ ਜਰਬਿ ਭੀ ਇਕਾ ਹੋਇ । 
ਜਾਣੇ ਖੁਦਿ ਖੁਦਾਇ ਹੈ ਪਾਵੇ ਸਚਾ ਸੋਇ । 

ਕਖਿ ਛਪਾਇਨ ਅਗ ਨੋ ਛਪੇ ਨ ਅਗਨਿ ਕਦਾਹਿ । 
ਆਖਰਿ ਜਾਹਰਿ ਸਚੁ ਹੈ ਜਿਉ ਕਖਿ ਜਲਨਿ ਸੈਗਿ ਭਾਹਿ । 
ਆਦਿ ਜੁਗਾਦਿ ਸਚੁ ਹੈ ਭੀ ਸਚੁ ਹੋਸੀ ਭੀ ਸਚੁ । 

ਜੋ ਮਰਿ ਕੇ ਫਿਰ ਜੈਮਿਆ ਸੋਈ ਕਚੁ ਨਿਕਚੁ । 

ਮਰਿ ਮਰਿ ਜਮਨਿ ਕਚੜੇ ਹਿੰਦੂ ਮੁਸਲਮਾਨ । 

ਕਾਇਮ ਤੀਜਾ ਰਾਹੁ ਹੈ ਮੁਸਕਲੁ ਥੀਆ ਅਸਾਨਿ । 
ਨੇਕੀ ਬਦੀ ਦੁਇ ਰਦਿ ਕਰ ਆਉ ਅਲਹ ਦੇ ਪਾਸਿ । 
ਜੋ ਮਨੇ ਅਲਹ ਦੇ ਹੁਕਮ ਸੋ ਸੋਈ ਬੈਦਾ ਖਾਸਿ । 

ਚਾਰ ਕਤੇਬਾਂ ਸੋਧਿ ਕੇ ਦੇਖਹੁ ਦਿਲੇ ਲਗਾਇ । 

ਰਬੁ ਨ ਵਿਚ ਕਤੇਬ ਦੇ ਰਹੇ ਇਲਾਹਦਿ ਜਾਹਿ । 
ਰਹੇ ਇਲਾਹਦੁ ਸਭ ਤੇ ਵਿਚਿ ਸਭਨਾ ਦੇ ਜਾਨਿ । 

| ਜੋਸੀ ਸੂਰਤਿ ਧਿਆਈਐ ਤੈਸੀ ਲਈਐ ਮਾਨਿ । 
ਸੁਣਹੁ ਮਾਰਫਤਿ ਪੀਰ ਜੀ ਮਿਲਤਿ ਮਜਹਬ ਛਾਡਿ । 
ਸੋਧਹੁ ਜੁਸਾ ਆਪਣਾ ਕਿਆ ਰਬ ਬਣਾਏ ਸਾਜਿ । 
ਕਾਇਮੁ ਚਾਰੋ ਰੂਹ ਹੈਨ ਚਾਰੋ ਜੁਸੇ ਸਾਥਿ । 

ਪੰਜਵੀ" ਕੁਦਰਤਿ ਰਬ ਦੀ ਮਿਲਿ ਹੋਇ ਪੰਜਿ ਤਨਿ ਪਾਕਿ । 
ਅਵਲੁ ਬਾਦੀ ਰੂਹੁ ਹੈ ਨਾਮ ਫਰੇਸਤਾ ਜਾਨਿ । 

ਆਤਸਿ ਦੂਜਾ ਰੂਹੁ ਹੈ ਜਿਨ ਕਹਾਏ ਨਾਮੁ । 

ਆਬੀ ਤੀਜਾ ਰੂਹੁ ਹੈ ਮਾਨੋ ਸੂਰਤਿ ਦੇਉ । 

ਖਾਕੀ ਚਉਥਾ ਰੂਹੁ ਹੈ ਭਇਆ ਖਵੀਸ ਅਭੇਉ । 
ਪੰਜਵਾਂ ਰੂਹ ਖੁਦਾਇ ਹੈ ਮਿਲਿਆ ਚਹੁੰ ਸੰਗਿ ਸੋਇ । 
ਕਾਲ ਬਰਕਤਿ ਰਬ ਦੀ ਚਾਰੋ ਕਾਇਮੁ ਹੋਇ । 
“ਦੁਇਨੇਕ ਦੁਇ ਬੈਦ ਹੈ ਵੈਰੀ ਕੀਤ ਕਹਾਇ । 
ਦਹਸਤਿ ਨਾਲ ਖੁਦਾਇ ਦੀ ਚਲਦੇ ਇਕਸੇ ਰਾਹਿ । 
ਜੋ ਕਰੇ ਇਬਾਦਤਿ ਬੋਦਗੀ ਸੂਰਤ ਜਾਣਿ ਖੁਦਾਇ । 
ਕਾਇਮੁ ਚਾਰ ਫਰੇਸਤੇ ਚਲਨਿ ਤਿਸਹਿ ਹਜਾਇ । 

ਜੋ ਮਹਰੂਮ ਖੁਦਾਇ ਤੇ ਕਰਨਿ ਇਬਾਦਤਿ ਨਾਹੀ । 
ਫਿਰਦੇ ਸਰਿ ਗਿਰਦਾਨਿ ਓਹੁ ਰੋਜ ਸਭਿ ਨ ਟਿਕਾਹਿ । 


1. ਸਿ. ਰ. ਲ. 2, 3, 10 ਤੇ ਸ. ਸ. ਅ. ਆਦਿ ਵਿਚ ਅਗਲੀਆਂ ਦੌ ਤੁਕਾਂ ਨਹ” ਹਨ । ਬਾਕੀ 
ਲਿਖਤਾਂ ਵਿਚ ਮਿਲਦੀਆਂ ਹਨ । ਕ੍ਰਮਵਾਰ ਪੱਤਰਾ (14316), (184/ਅ), (101/6),(434/6) 


ਸ੍ਰਲ=ਪਾਠ 147 


ਨੋਕ ਖਸੀਅਤਿ ਪਾਕਿ ਹੈ ਬਾਦਿ ਫਰੇਸਤੇ ਮਾਹਿ । 

ਬਾਦ ਪੈਵੇਦਿ ਖੁਦਾਇ ਨਾਲਿ ਖਾਸਾ ਯਾਰੁ ਕਹਾਇ । 

ਆਤਸਿ ਕੁਵਤਿ ਬਾਦਿ ਦੀ ਬਿਨ ਬਾਦਿ ਨ ਆਤਸਿ ਹੋਇ । 

ਆਬੀ ਕੁਵਤਿ ਨਾਰਿ ਦੀ ਬਿਨੁ ਨਾਰਿ ਨ ਆਬੀ ਹੋਇ । 

ਖਾਕੀ ਕੁਵਤਿ ਆਬਿ ਦੀ ਬਿਨੁ ਆਬਿ ਨ ਹੋਵੇ ਖਾਕਿ । 

ਜਿਚਰੁ ਪੰਜਿ ਨ ਮਿਲਨੀ ਹੋਹਿ ਨ ਪੰਜ ਤਨਿ ਪਾਕਿ । 

ਬਾਦੀ ਹੋਇ ਗਲੀਜ ਜਬ ਆਵੇ ਬਹੁ ਬਦਿ ਬੋਈ । 

ਹੋਵੇ ਨਾਰਿ ਗਲੀਜ ਜਬਿ ਕਿਸੇ ਕੈਮ ਨ ਹੋਇ । 

ਅਬ ਗਿਲਾਜਤਿ ਜਥਿ ਕਰੇ ਗੋਦੀ ਹੋਇ ਸੀਆਹੂ । 

ਥੁਇ ਥੁਇ ਖਲਕਤਿ ਸਭਿ ਕਰੇ ਹਥੁ ਨ ਕੋਇ ਲਾਇ । 

ਖਾਕਿ ਗਿਲਾਜਤਿ ਜੇ ਥੀਵੈ ਨੇੜੇ ਛੁਹੇ ਨ ਕੋਇ । 

ਚਾਰੌ ਮਿਲਿ ਗਲੀਸ ਹੋਇ ਨੇੜੇ ਨ ਢੁਕੇ ਕੋਇ ।' 

ਬਿਨਾ ਬਰਕਤਿ ਰਬ ਦੀ ਚਾਰੋ ਕਿਸੇ ਨ ਕਾਮਿ । 

ਨਾਨਕ ਕਹੇ ਸੁਣ ਪੀਰ ਜੀ ਸਚੀ ਰਬ ਕਲਮਿ । ੧੫੯ ॥ 
ਸੁਆਲ ਪੀਰ ਬਹਾਵਦੀ ਸੁਰਾ ॥ 

ਆਖੋ ਪੀਰ ਬਹਾਵਦੀ ਸੁਣੀਐ ਸਚੁ ਸੁਆਲੁ । 

ਗੁਸੇ ਅੰਦਰਿ ਜੌ ਮਰਨਿ ਫਿਰਿ ਤਿਨਾਹ ਕਉਣ ਹਵਾਲੁ । 

ਕਉਣ ਮਰਾਤਬ ਤਿਨਾਹ ਦਾ ਪਾਸਨਿ ਕੇਹੜੀ ਜਾਇ । 

ਦੋਜਕਿ ਜਾਹਿਦੇ ਭਿਸਤਿ ਜਾਹਿ ਏਹ ਭੀ ਸਚੁ ਡਸਾਇ ॥ 

ਗੁਸਾ ਕਰਕੇ ਜੋ ਮਰੇ ਵਡਾ ਮਰਾਤਬ ਪਾਇ । 

ਲਿਖਿਆ ਚਾਰ ਕਿਤੇਬਿ ਵਿਚ ਜੋ ਮਿਲੇਂ ਸਹੀਦਾ ਜਾਇ । 

“ਕਾਇਮੁ ਰਹੇ ਕਿਆਮਤੀ ਫਿਰ ਮਰੇ ਨ ਜੋਮੇ ਸੋਇ । 

ਰਣ ਵਿਚ ਮਰੇ ਸਹੀਦ ਹੋਇ ਤਿਸੁ ਇਹੁ ਮਰਾਤਬਿ ਹੋਇ ॥ ੧੬੦ ॥ 
ਜਵਾਬ ਨਾਨਕ ਸਾਹ ਸੂਰਾ ।। 

ਆਖੇ ਨਾਨਕ ਪੰਦ ਸਚੁ ਸੁਣਹੁ ਬਹਾਵਦੀ ਪੀਰੁ । 

ਗੁਸਾ ਕਰਕੇ ਜੋ ਮਰਨਿ ਸੇ ਹੋਸਨਿ ਬਹੁਤ ਜਹੀਰੁ । 

ਲਿਖਿਆ ਚਾਰਿ ਕਿਤਾਬ ਵਿਚਿ ਗੁਸਾ ਕਰੇ ਹਰਾਮੁ । 

ਦੁਨੀਆਂ ਕਾਰਨ ਲੜਿ ਮਰੇ ਸੋ ਮੋਆ ਕਿਸੇ ਨਾ ਕਾਮਿ । 


1. ਸਿ. ਰ. ਲ. 2 ਵਿਚ ਏਥੇ ਪਾਠਾਂਤ੍--'ਨੋੜ ਨ ਆਵੈ ਕੋਇ? ਹੈ । ਪੱਤਰ (144/6) ਸਿ. ਰ. ਲ. 
8 ਵਿਚ ਏਥੋ ਪਾਠਾਂਤ 'ਨੌੜੇ ਨ ਢੁਕੇ ਲੋਇ” ਹੈ । ਪੱਤਰਾ (138/6) ਬਹੁਤ ਨੌੜੇਂ ਦੇ ਇਕ ਭਾਵ ਨੂੰ 
ਪ੍ਰਗਟ'ਉਣ ਵਾਲ ਪਾਠ ਹਨ । ਸੂ 

2. ` ਅਗਲੀਆਂ ਦੋ ਤੁਕਾਂ ਸਿ. ਰ, ਲ. 2, 3, 10 ਤੇ ਸ. ਸ. ਅ. ਵਿਚ ਨਹੀ ਹਨ। ਕਮਵਾਰ ਪੱਤਰਾ 
(1441), (185/6), (101/6), (435/ਅ) ਰੱ 


| 148 


ਮੱਕੇ ਮਦੀਨੇ ਦੀ ਗੌਮਟਿ 


ਓਇ ਹੌਨ ਜੈਬੂਰੇਕ ਯਦਮਾ ਜਹਰ ਲਪੇਟੇ ਮਾਰ । 

ਜੋ ਰਣ ਵਿਚ ਗੁਸਾ ਕਰਿ ਮੂਏ ਲੈ ਨੇਸਾ ਭਏ ਅਉਤਾਰਿ । 
ਗੁਸਾ ਆਤਸਿ ਕਰਿ ਮੁਏ ਜਿਉ ਜਲੋ ਪਤੋਗ ਦੀ ਪਾਨਿ । 
ਰਸਮੀ ਦੇਖਹੁ ਪੀਰ ਜੀ ਤਾਂ ਪਾਛੇ ਕਰਹੁ ਕਲਾਮਿ । 

ਸਕਤੀ ਮਰਨਾ ਦੌਜਕੀ ਸਭਿ ਆਖਨਿ ਮੋਆ ਹਰਾਮਿ । 
ਸਿਵਰਾ ਮਰਨਾ ਭਿਸਤਿ ਹੈ ਸਭ ਕੋ ਕਰੇ ਸਲਾਮੁ । 

ਜੀਵਤਿ ਪੁਜੇ ਸਭਿ ਕੋ ਮੋਇਆ ਭਿਸਤੀ ਜਾਇ । 

ਨਾਨਕ ਆਖੇ ਪੀਰ ਜੀ ਵਡਾ ਮਰਾਤਬ ਪਾਇ ॥ ੧੬੧ ॥ 
ਸਕਤਿ ਮਰਾਤਬਿ ਕਛੁ ਨਹੀ" ਅੱਤ ਦੋਜਕ ਲਹੇ ਸਜਾਇ । 
ਜਿਉ ਪ੍ਰਵਾਨੇ ਜਲਿ ਮਰਨਿ ਵਿਚਿ ਰੋਸਨਿ ਦੀਪ ਜਲਾਇ । 
ਕਰਦੇ ਜਾਲਮਿ ਜਾਲਮੀ ਸਿਰ ਕਰਨਿ ਗਰੀਬਾਂ ਜੋਰਿ । 

ਓਇ ਪਉਸਨਿ ਦੌਜਕਿ ਹਾਵੀਐ ਜਿਤੇ ਲਹਨ ਸਜਾਈ ਚੋਰੁ । 
ਖਾਵਨਿ ਮਾਸਿ ਗ੍ਰੀਬ ਦਾ ਆਖਨ ਥੀਆ ਹਲਾਲ । 

ਫਿਟ ਲੈਸਨਿ ਮਾਸ ਉਧੇੜਿ ਕੇ ਜਿਉ ਡਿਤਾ ਲੈਨਿ ਸੈਭਾਲਿ । 
ਮਾਰਨੁ ਮਰਨਾ ਦੁਸਮਨੀ ਕਦੀ ਨ ਛੋਡੇ ਕੋਇ । 

ਜੈਸਾ ਕੋਈ ਬੀਜਸੀ ਫਿਰ ਲੁਣਸੀ ਤੈਸਾ ਸੋਈ । 

'ਮਜਹਬ ਉਤੇ ਲੜ ਮਰੇ ਜੋ ਹੋਵੈ ਧਰਮੇ ਹਾਨ । 

ਗੁਸਾ ਏਹੁ ਹਲਾਲੁ ਹੈ ਰਹੇ ਕਿਆਮਤ ਨਾਮ । 

ਏਹ ਹਕੀਕਤ ਪੀਰ ਜੀ ਸੁਣ ਤਰਕੇ ਜੋਰ ਹਾਰ । 

ਲਿਖਿਆ ਵਿਚਿ ਕਿਤਾਬ ਦੇ ਆਖੀ ਰਬ ਕਲਾਮ ॥ ੧੬੨ ॥ 


ਸੁਆਲ ਪੀਰ ਬਹਾਵਦੀ ਸੂਰਾ ।। 


ਆਖੀ ਪੀਰ ਬਹਾਵਦੀ ਸੁਣ ਨਾਨਕ ਸਾਹ ਫਕੀਰ । 

ਅਵਲ ਖੁਦ ਖੁਦਾਇਸੀ ਦੂਜਾ ਹੋਰੁ ਨ ਬੀਰ । 

ਕਿਉ ਕਰਿ ਆਦਮੁ ਸਾਜਿਆ ਕਿਉ ਕਰਿ ਥੀਆ ਖੰਥੀਰ । 

ਯਕ ਜਾਂ ਚਾਰ ਫਰੇਸਤੇ ਹੋਏ ਕਿਸ ਤਦਬੀਰ । 

ਚਾਰੋ ਵਿਚ ਸਰੀਫੁ ਕਉਣ ਕਹਿਣ ਕਤੀਫੁ ਕਹਾਇ । 

ਏਹ ਹਕੀਕਤਿ ਜੋ ਦਸੇ ਸੋਈ ਰਸੂਲ ਖੁਦਾਇ । 

ਅਵਲੁ ਬੁਤੁ ਨਿਵਾਜਿਆ ਕਿਉ ਕੀਤਾ ਫਿਰਿ ਮਨਸੂਖੁ । ਰ 
ਇਹ ਹਕੀਕਤ ਜੋ ਡਸੇ ਸੋ ਅਲਹ” ਦਾ ਮਸੂਕ ॥ ੧੬੩ ॥ ਰ 


ਸਿ. ਰ. ਲ. 2, 3, 10 ਤੋਂ ਸ.ਸ. ਅ. ਵਿਚ ਨਹੀ ਹਨ । ਕ੍ਰਮਵਾਰ ਪੱਤਰਾਂ (145/%), 
(185/ਅ), (102/ਅ), (433/ਅ) 

ਸਿ. ਰ. ਲ. 2 ਤੇ ਸ. ਸ. ਅ. ਆਦਿ ਖਰੜਿਆਂ _ਵਿਚ ਸ਼ਬਦ 'ਖੁਦਇ” ਹੈ । ਕ੍ਰਮਵਾਰ ਪੁੱਤਰਾ 
(146)6), (427/6) 


2=ਪਾਠ 


ਸ੍ਰ 


ਜਵਾਬ ਨਾਨਕ ਸਾਹ ਸੂਰਾ ॥ 


ਆਖੋ ਨਾਨਕ ਸਾਹ ਸਚੁ ਮੁਣਹੁ ਬਹਾਵਦੀ ਪੀਰਿ । 
ਅਵਲ ਖੁਦ ਖੁਦਾਇਸੀ ਫਿਰ ਦੂਜੀ ਕਰਿ ਤਦਬੀਰ । 
ਕਰਿ ਤਦਬੀਰਾ ਮਨੇ ਵਿਚਿ ਚਾਰਿ ਮਲਾਇਕ ਕੀਨ । 
ਬਾਕੀ ਆਬੀ ਆਤਸੀ ਚਉਥੀ ਮਿਲੀ ਜਮੀਨ । 

ਪੰਜਵਾਂ ਬੁਰਜੁ ਬਣਾਇਓਨੁ ਸ਼ੂਰਤਿ ਕਰ ਅਸਮਾਨਿ ।! 
ਛਿਵਾ ਆਪ ਇਲਾਹਦਾ ਰਹਿਆ ਪੁਸੀਦ ਅਮਾਨਿ । 
ਕੀਤਾ ਹੁਕਮ ਖੁਦਾਇ ਤਬ ਤੀਨੋ ਮਲਕਿ ਬੁਲਾਇ । 
ਬਾਦੀ ਨਾਰੀ ਆਬ ਨੌ ਹੇਆ ਹੁਕਮੁ ਖੁਦਾਇ । 

ਆਣਹੁ ਖਾਕੁ ਪਤਾਲ ਦੀ ਸੂਰਤਿ ਬੁਤੁ ਬਣਾਇ । 
“ਸਾਜਿਆ ਬੁਤ ਮਲਾਇਕਾ ਜਿਉ. ਹੋਈ ਰਬ ਰਜਾਇ । 
ਫਿਰ ਹੋਆ ਹੁਕਮ ਖੁਦਾਇਦਾ ਬੁਤ ਆਗੇ ਕਰਹੁ ਨਿਮਾਜਿ । 
ਬਾਦੀ ਆਬੀ ਮਨਿਆ ਤਬ ਸਿਜਦੇ ਕਰਨੇ ਲਾਗੂ । 
ਨਾਰੀ ਹੁਕਮੁ ਨ ਮਨਿਆ ਤਿਹਿ ਰਖਿਆ ਨਾਉ ਸੈਤਾਨੁ । 
ਲਾਨਤ ਹੈਦਾ ਤਬਕੁ ਗਲ ਪਾਇ ਕਢਿਆ ਬੇਈਮਾਨ । 
ਭਿਸਤੋਂ ਦਿਤਾ ਗਿੜਾਇਕੇ ਫਿਰਿ ਢੋਈ ਮਿਲੇ ਨਾ ਤਾਹਿ । 
ਬਿਨ ਮਲਾਇਕ ਆਤਸੀ ਕਿਉਂ ਕਰਿ ਚਲਨਿ ਰਾਹਿ । 
ਕਿਉ ਕਰਿ ਉਪਜੈ ਆਲਮਾ ਕਾਨ ਹੈਵਾਨਿ ਨਬਾਤਿ । 
ਆਤਸਿ ਬਾਝੁ ਪੀਰ ਜੀ ਹੋਇ ਨ ਜਾਤਿ ਸਫਾਤਿ । 
ਹਯਦਾ ਹਜਾਰਿ ਆਲਮਾ ਆਤਸਿ ਬਿਨਾ ਨ ਹੋਇ । 
ਲਖ ਚਉਰਾਸੀ ਮੇਦਨੀ ਬਿਨ ਆਤਸਿ ਸਮੋ” ਨ ਸੋਇ । 
ਆਖਨਿ ਸਭ ਫਰੇਸਤੇ ਸੁਣੀਐ ਬਾਰਿ ਖੁ ਦਾਇ । 

ਜੋ ਹੁਕਮੁ ਨ ਮਾਨੇ ਰਬ ਦਾ ਸੋ ਭਿਸਤੋ ਮਿਲੋ ਗਿੜਾਇ । 
ਬੇਟਾ ਨਾਉ ਸਦਾਇਕੇ ਹੁਕਮ ਨ ਮਾਨੋ ਬਾਪੁ । 

ਹੋਇ ਫਿਰੁਨ ਜਰਦ ਰੋਇ ਦੋਜਕ ਪਇਆ ਨਪਾਕ । 
ਕਰਕੇ ਮਾਫੁ ਗੁਨਾਹਿ ਸਭ ਫਿਰ ਆਤਸਿ ਲਈ ਮਿਲਾਇ । 
ਅਰਬਾ ਨਾਸਰਿ ਮੇਲਿ ਹੈ ਫਿਰਿ ਜੂਸੋ ਰਚੇ ਖੁਦਾਇ । 
ਮਿਲਿਆ ਸੈਤਾਨੁ ਜਹਾਨ ਨਾਲਿ ਆੜਸਿ ਗੂਸਾ ਨਾਮੁ । 
ਸਹਵਤ ਮੰਨੀ ਗਿਰਾਨਗੀ ਖੁਦੀ ਤਿਕਬਰ ਜਾਨਿ । 


1. 
2, 


ਸਿ. ਰ. ਲ. 2 ਵਿਚ ਇਹ ਤੁਕ ਨਹ)” ਹੈ । ਲਿਖਾਰੀ ਦੀ ਉਕਾਈ] ਹੈ । ਪੁੱਤਰਾ (146/%) 


(6) ਇਹ ਤੁਕ ਸ. ਸ. ਅ. ਵਿਚ ਨਹੀ" ਹੈ । ਪੁੱਤਰਾ (437/%) 


149 


08) ਸਿ. ਰ. ਲ. 2 ਵਿਚ ਇਹ ਤੁਕ ਦੇ ਸ਼ੁਰੂ ਵਿਚ ਸ਼ਬਦ “ਸੂਰਤਿ” ਹੈ, ਜੋ ਅਸਪਸਟ ਹੈ । 


ਪੱਤਰਾ (140/ਅ) 


ਮੱਕੋਂ ਮਦੀਨੇ ਦੀ ਗੌਸ਼ਟਿ 


ਗ੍ਰਿਸਨਾ ਤ੍ਰਿਸਨਾ ਹੈਰਾਨਗੀ ਨੰਗ ਭੁਖ ਬਹੁ ਮਾਰਿ । 
ਫਿਰਨ ਸਿਰ=ਗਰਦਾਨ ਹੋਇ ਭਉਕੇ ਲੜੇ ਖੁਆਰਿ । 
ਜੇਤੇ ਰਾਹਿ ਸੈਤਾਨ ਦੇ ਸਭ ਆਤਜਿ ਹੀ ਤੇ ਹੋਇ । 
ਆਤਸਿ ਬਾਹਰ ਜੋ ਰਹੇ ਨੂਰੁ ਖੁਦਾਈ ਸੋਇ । 

ਹੋਆ ਜੁਸਾ ਦਰੁਸਤ ਜਬਿ ਅਰਬਾ ਨਾਸਰਿ ਮੇਲਿ । 
ਪੰਜਵੀ" ਪੋਲ ਅਸਮਾਨ ਦਾ ਰਬੁ ਠੀਕ ਬਣਾਏ ਖੇਲ । 
“ਸੂਰਤਿ ਨਰ ਨਾਰਾਇਨੀ ਸਾਜੀ ਆਪਿ ਖੁਦਾਇ । 

ਨਰੁ ਮਾਦਾ ਦੁਇ ਆਦਮੀ ਸੂਰਤਿ ਅਜਬੁ ਬਣਾਇ । 
ਆਦਮ ਤੇ ਹਾਵਾ ਭਈ ਬਾਮਰਾਨਿ ਤੇ ਕੀਨ । 

ਭਹਾਬਲ ਕਾਬਲ ਈਰ ਤੁਰ ਹਵਾ ਤਵਲਦਿ ਕੀਨ । 
“ਚਾਰੋ ਮਾਦਾ ਚਾਰਿ ਨਰਿ ਚਾਰੋ ਮੁਸਿਲੇ ਹੋਇ । 

ਅਦਲਾ ਬਦਲਾ ਅਉਰਤਾਂ ਨਰਿ ਮਾਦਾ ਕਰਿ ਦੋਇ । 
ਚਉਹਾਂ ਤੇ ਚਾਰਿ ਮਜ਼ਹਬਾ ਕੀਨੇ ਖੁਦਿ ਕਰਤਾਰ । 

“ਸਭ ਪੈਦਾਇਸਿ ਚਉਹਾਂ ਥੀ ਕਛੁ ਤਾਕਾ ਅੰਤੁ ਨ ਪਾਰ । 
ਆਲਮ ਵਡਾ ਕਬੀਰ ਹੈ ਆਦਮ ਹਵਾ ਜਾਨਿ । 

ਕਾਇਮ ਸਦਾ ਸਦੀਵ ਹੈ ਕਦੀ ਨ ਆਵਨਿ ਜਾਨਿ । 
ਇਨਹੀ ਤੇ ਸਭ ਉਪਜਿ ਕੇ ਫਿਰਿ ਇਨਹੀ ਮਾਹਿ ਸਮਾਹਿ । 
ਆਦਮ ਹਵਾ ਨਾ ਮਰਨਿ ਹੋਰਿ ਸਗਲੀ ਆਵੇ ਜਾਇ । 
ਓਹਵਾ ਸੁਰਤਿ ਜਿਮੀ ਦੀ ਆਦਮ ਹੈ ਅਸਮਾਨਿ । 
ਇਨਹੀ ਤੇ ਸਭਿ ਉਪਜੀ ਲਖ ਚਉਰਾਸੀ ਜਾਨਿ । 
ਹਾਬਲ ਬੁਤ ਪੁਜਾਇਆ ਕਾਬਲ ਕਬੀਰ ਪੁਜਾਇ । 
ਦੂਹਾਂ ਛਪਾਇਆ ਖੁਦਾਇ ਨੇ ਸਭ ਡਿਤੀ ਨੇ ਭੁਰਮਾਇ । 


ਅਗਲੀਆਂ ਦੋ ਲਾਈਨਾਂ ਸਿ. ਰ. ਲ. 2, 3, 10 ਵਿਚ ਤੋਂ ਸ. ਸ. ਅ. ਵਿਚ ਨਹੀਂ ਹਨ । 


ਕ੍ਰਮਵਾਰ ਪੱਤਰਾ (147/ਅ), (186/0), (104/ਅ), (438/ਅ) 

ਸਿ. ਰ. ਲ. 2 ਵਿਚ ਅਗਲੀਆਂ 12 ਟੂਕਾਂ ਦਾ ਅਭਾਵ ਹੈ । ਲਿਖਾਰੀ ਉਕਾਈ ਖਾਧੀ ਹੈ । ਈਕੀ 
ਲਿਖਤਾਂ ਵਿਚ ਪਾਠ ਪੁਰ! ਹੈ । ਪੁੱਤਰਾ (147/ਅ) 

ਇਸ ਤੁਕ ਦਾ ਪਾਠਾਂਤ੍‌ਰ ਇਸ ਪ੍ਰਕਾਰ ਭ ਹੈ --ਹਾਬੀਲ ਕਬੀਲ ਦੁਇ ਕੁਤਬੁ ਗਉਸ ਪੋਰਜ਼ੀਨ । 
“ਪੁਰਾਤਨ ਟੈਸਟਾਮੌ'ਟ ਵਿਚ ਆਦਮ ਦੇ ਦੌ ਪੁੱਤਰਾਂ (ਹਬੀਲ ਤੇ ਕਬੀਲ) ਵੱਲ ਇਸ਼ਾਰਾ ਹੈ । 
ਸਿ. ਰ. ਲ. 3, 10 ਤੇ ਸ. ਸ. ਅ. ਕਮਵਾਰ ਪੱਤਰਾ (186/6), (105/6), (439/6) 
ਸਿ. ਰ. ਲ. 8, 9 ਵਿਚ ਪਾਠਾਂਤ੍ਰ--'ਚਾਰ ਮਰਦਿ ਚਾਰਿ ਅਉਰਤਾ ਚਾਰੋਂ ਜੌੜੇ ਹੋਇ / ਕ੍ਰਮਵਾਰ 
ਪੁੱਤਰਾ (140/9), (154/ਅ) 

ਇਹ ਤੁਕ ਸਿ. ਰ. ਲ. 3 ਵਿਚ ਨਹੀ” ਹੈ । ਲਿਖਾਰੀ ਨੂੰ ਗਲਤੀ ਲਗੀ ਹੈ । ਪੱਤਰਾ (186/6) 
ਜਿ. ਰ. ਲ. 10 ਤੋ ਸ. ਸ. ਅ. ਵਿਚ ਪਾਠਾਂਤ੍ਰ--'ਹਵਾ ਜਿਮੀਨ ਸਰੂਪ ਆਦਮ ਹੈ । ਅਸਮਾਨ 
ਹੈ ” ਕ੍ਰਮਵਾਰ ਪੱਤਰਾ (186/ਅ), (105/%), (439/9) 


ਮ੍ਰਲ=ਪਾਠ 151 


ਪੂਜੇ ਬੁਤ ਸਵਾਬੁ ਨਾਹਿ ਨਹ ਪੂਜੇ ਹੋਇ ਅਜਾਬੁ । 
ਜਿਉਂ ਗੁਡੀਆ ਦੀ ਖੇਲਣੀ ਨਹੀ ਅਜਾਬ ਸਵਾਬੁ । 
ਰਹਿਆ ਖੁਦਾਇ ਪੁਸੀਦਿ ਆਪ ਲਖਿ ਨ ਸਕੋਂ ਕੋਇ । 
ਦਾਵਾ ਮੜੀਆ ਗੌਰਿ ਕਰਿ ਲੜ ਮਰਦੇ ਡਿਸਨਿ ਦੋਇ । 
ਗ਼ੋਰਾਂ ਮਾੜੀਆਂ ਗਿੜਾਇਕੇ ਹੋਇ ਰਹੇ ਨਿਆਰ ਕੋਇ । 
ਸੋਈ ਵਲੀ ਖੁਦਾਇ ਦਾ ਜਿਸੁ ਐਸੀ ਕਰਨੀ ਹੋਇ ॥ ੧੬੪ ॥ 
ਹਾਬਲ ਕਾਬਲ ਈਰ ਤੁਰ, ਚਾਰੋ ਸਕੇ ਬੀਰੁ' । 

ਅਗਨੀ ਨੈਰਤਿ ਚਾਰਿ ਨਰ ਸਭ ਆਦਮ ਕੇ ਫਰਜੈਦ । 
ਖਤ੍ਰੀ ਬ੍ਰਹਮਣ ਸੂਦਿ ਵੈਸ ਇਨਿ ਚਾਰੋ ਸੰਗਿ ਪੈਵੈਦਿ । 
ਚਾਰਿ ਮੁਸਲੇ ਚਾਰਿ ਮਜ਼ਹਬ ਚਾਰੋ ਭਾਈ ਖੈਦਿ । 
ਆਦਮ ਨਬੀ ਰਸੂਲ ਹੋਇ ਚਾਰ ਕਤੇਬ ਮੈਗਿ । 
ਬ੍ਰਹਮਣ” ਛਤ੍ਰੀ ਵੈਸੁ ਸੁਦਿ ਚਹੋ ਚਲਾਇ ਰਾਹਿ । 

ਆਪੋ ਆਪਣੇ ਮਜਬ ਵਿਚ ਚਾਰੋ ਹੀ ਪਾਤਸਾਹਿ । 

ਚਾਰਿ ਕਤੇਬਾਂ ਚਾਰਿ ਜੁਗਿ ਕਾਰੋ ਮਜਥਾਂ ਨਾਲ । 

ਚਾਰਿ ਮੁਸਲੋ ਚਾਰਿ ਕ੍ਰੰਟਿ ਜੁਗਿ ਜੁਗਿ ਕਰਹੁ ਸੈਭਾਲਿ । 
ਚਾਰੋ ਮੁਫਤੀ ਚਾਰਿ ਮਜਹਬ ਕਰਨ ਨਬੀ ਦੇ ਪਾਸਿ । 
ਦੇਨਿ ਰਵਾਇਤ ਭੁਲਿਆ ਜਿਉ ਸਾਹਿਬ ਆਖਿਆ ਆਪਿ । 
ਜੋ ਅਮਲ ਅਉਤਾਰ ਹਿੰਦੂਆ ਚਲੋ ਵਿਚ ਜਹਾਨਿ । 
ਏਹ ਭੀ ਚਾਰੋ ਮਜਬ ਹੈ" ਕਰਨਿ ਮੁਇਆ ਕਲਿਆਨ । 
ਚਾਰਿ ਖਸੀਅਤ ਚਾਰਿ ਬੇਦ ਚਾਰੋ ਨਾਲ ਇਮਾਮਿ । 
ਪੰਜਵਾਂ ਭਇਆ ਪੈਕੋਬਰੋ ਆਦਮ ਹਜਰਤਿ ਜਾਨਿ । 
ਬਾਦਿ ਮਿਲਾਏ ਖਾਕਿ ਬੁਤੁ ਆਬੀ ਜਿੰਦਾ ਪੀਰਿ । 
ਆਤਸਿ ਨੂਰ ਖੁਦਾਇ ਤੇ ਜਾਨਹੁ ਕਰਿ ਤਦਬੀਰਿ । 
ਪੰਜਮੁ ਆਪਿ ਖੁਦਾਇ ਹੈ ਅੰਦਰਿ ਬਾਹਰਿ ਸੋਇ । 

ਏਹੁ ਹਕੀਕਤਿ ਪੀਰ ਜੀ ਵਿਰਲਾ ਜਾਣੈ ਕੋਇ । 

ਆਬੀ ਖਾਕੀ ਬਾਦ ਨਾਰਿ ਚਾਰੋ ਰੁਕਨਿ ਪਛਾਨਿ । 


ਜਿ. ਰ- ਲ. 2, 3 ਤੋਂ ਸ. ਸ. ਅ. ਵਿਚ ਪਾਠਾਂਤ੍--“ਹਬਲ ਕਾਬਲ _ਗਉਸ ਕੁਤਬ ਚਾਰ ਸਕੋ 
ਬੀਰ” ਹਨ । ਕ੍ਰਮਵਾਰ ਪੱਤਰਾ (148/ਅ), (186/ਅ), (439/ਅ) 

ਇਸ ਤੋਂ ਅੱਗੇ ਨੌਂ ਹੱਥ ਲਿਖਤਾਂ ਦਾ ਕ੍ਰਮ ਅੱਗੇ ਪਿਛੇ ਹੈ । ਕਿਸੋ ਦੋ _ਦ' ਪਾਠ ਨਹੀ ਮਿਲਦਾ । 
“ਦੁਪਦੇ”, “ਚੁਪਦੇ”, ਦੀਆਂ ਤੁਕਾਂ ਕਿਸੇ ਵਿਚ ਘੱਟ, ਕਿਸੋ ਵਿਚ ਵੱਧ ਅਤੇ ਕਿਸੇ ਵਿਚ ਅੱਗੋ ਪਿਛੋ 
ਹਨ । ਇਸ ਲਈ ਏਥੇ ਇਸ ਖਰੜੇ ਦਾ ਕ੍ਰਮ ਮਲ ਵਾਲਾ ਹ। ਰਹਿਣ ਦਿੱਤਾ ਹੈ । ਵੋਖੋ--ਸਿ. ਰ. ਲ. 
2, 3, 5, 7, 8, 9, ]0 ਸੇ. ਸ. ਅ. ਅਤੇ ਕ੍ਰਮਵਾਰ ਪੱਤਰਾਂ (148/%), (186/ਅ) 
(0229/ਅ), (199/6), (141/6), (182/ਅ) 


152 


ਮੱਕੋ ਮਦੀਨੇ ਦ। ਗੋਸ਼ਟਿ 


ਚਾਰਿ ਇਮਾਮੁ ਚਾਰਿ ਮਜਹਬਾ ਚਾਰਿ ਕਤੇਬਾਂ ਜਾਨ । 
ਜ਼ੁਗਿ ਜੁਗਿ ਏਹਾ ਚਾਲ ਹੈ ਪੰਜ ਤਨਿ ਪਾਕਿ ਰਸੂਲੁ । 
ਆਪੋ ਆਪਣੇ ਮਜਬ ਵਿਚਿ ਸਭਿ ਕੌ ਥੀਆ ਕਬੂਲੂ 
ਕਿਸੇ ਨ ਰਦਹੁ ਪੀਰ ਜੀ ਸਭਨਾ ਇਕੋ ਅਲਾਹਿ । 
ਦੂਜਾ ਹੋਆ ਨ ਹੋਇਗਾ ਜੋ ਹੋਆ ਥੀਆ ਫਨਾਹਿ । 
ਅਵਲਿ ਆਖਰਿ ਇਕ ਹੈ ਵਿਚ ਵਿਚ ਫਾਨੀ ਜਾਨਿ 
ਆਵਿਨ ਜਾਨਿ ਅਗਣਤਿ ਹੀ ਜੀਆਂ ਜੁਗਤਿ ਪਛਾਨਿ ॥ ੧੬੫ ॥ 


ਸੁਆਲ ਪੀਰ ਬਹਾਵਦੀ ਸੂਰਾ ॥ 


ਆਖੇ ਪੀਰ ਬਹਾਵਦੀ ਕਹੁ ਨਾਨਕ ਬੀਚਾਰ । 

ਖਾਧਿਆ ਕਉਣ ਨਿਆਮਤੀ ਉਪਜਹਿ ਅਮਲ ਬਿਕਾਰ । 
ਕਉਣ ਨਿਆਮਤਿ ਖਾਧਿਆ ਹੋਵਨਿ ਨੇਕੀ ਅਮਲਿ । 

ਏਜੁ ਹਕੀਕਤ ਗੋਇ ਕਰਿ ਕਰਹੁ ਤਮਾਮੀ ਹਲ ॥ ੧੬੬ ॥ 


ਜਵਾਬ ਨਾਨਕ ਸਾਹ ਸੂਰਾ ॥ 


ਆਖੇ ਨਾਨਕ ਰਾਸ ਪੰਦਾ ਸੁਣੀਐ ਮਨ ਚਿਤ ਧਾਰਿ । 
ਨਿਆਮਤਿ ਜੋ ਬਦਿ ਖਾਕਿ ਦੀ ਖਾਧਿਆ ਰੋਹਿ ਬਿਕਾਰਿ । 
ਨਿਆਮਤਿ ਜੋ ਨੇਕ ਖਾਕਿ ਦੀ ਤਿਸ ਬੀ ਨੇਕ ਅਮਲਿ । 
ਨਿਆਮਤਿ ਖਾਵੈ ਜੂਹਦਿ ਦੀ ਲਹੈ ਖੁਦਾਇ ਮਹਲਿ 
ਆਵੇ ਮਾਲ ਹਰਾਮੁ ਦਾ ਨਿਆਮਤਿ ਗੂੰਨਾ ਗੂੰਨਿ । 

ਖਾਧੇ ਪੀਤੇ ਹਰਾਮੁ ਹੈ ਧਿ੍‌ਗ ਅਵੇਹੀ ਜੂਨਿ । 

ਗੁਸਾ ਹੋਇ ਜਿਤੁ ਖਾਧਿਆ ਸਹਵਤਿ ਮਨੀ ਹਰਾਮੁ । 
ਖੁਦੀ ਤਕਬਰੁ ਸੈਤਾਨਗੀ ਕਰੇ ਇਬਲੀਸੀ ਕਾਮੁ । 

ਦੇਇ ਅਜਾਰੁ ਗਰੀਬ ਕੌ ਖਾਇ ਤਿਨਾਹ ਦਾ ਮਾਸਿ । 
“ਮੁਰਗੀ ਬਜਮੇ ਸਮਾ ਦਾ ਕਰੇ ਗਰੀਬਾਂ ਘਾਤ । 

ਹੋਰ ਬਿਚਾਰੇ ਬਹੁ ਜਨਾਵਰ ਪਾਇ ਪਰੌਦੇ ਲਖ । 
ਮਾਰਨ ਅਗੋ ਪਾਇਆ ਹਮਾਮੁ ਸੇ ਹੋਇ ਜਲਾਦਾ ਭਖਿ । 
ਜਬਰਾਂ ਮਾਰਿ ਨਾ ਸਕਨੀ ਫੀਲਾਂ ਸੇਰਿ ਪਿਲੰਗਿ । 

ਥੀਏ ਹਰਾਮ ਬਹੁ ਜਾਲਮਾ ਜੋ ਨਾ ਮਾਰਨਿ ਅਗੋ ਚੈਗਿ । 


ਸਿ. ਰ. ਲ. 7 ਵਿਚ ਏਥੇ “ਰਾਸਤੀ ਪਦ” ਹੈ । ਪੁੱਤਰਾ (200/ਅ) ਸਿ. 3. ਲ. 9 ਵਿਚ ਏਥੇ 
ਸ਼ਬਦ--ਰਾਸਤ ਬਾਤ” ਹੈ, ਜੋ ਅਢ੍ਕਵਾਂ ਹੈ । ਪੱਤਰਾ ਪੰਨਾ (155/ਅ) ਸਿ. ਰ. ਲ. 2, 3, 5 
ਤੋਂ ਸ. ਸ. ਅ. ਵਿਚ ਏਥੇ ਸ਼ਬਦ “ਰਾਸਿ ਪੰਦ” ਹੈ। ਇਹ ਪਾਠ ਵਧੌਰੇ ਢੁਕਵਾਂ ਹੈ। ਕ੍ਰਮਵਾਰ 
ਪੱਤਰਾ (150/ਅ), (187/6), (211/61, (441/ਅ) 

ਇਸ ਤੁਕ ਦਾ ਸਹੀ ਪਾਠ ਨਹੀ ਮਿਲ ਸਕਿਆ । 


1111411414-107110821111214011191172108171171 


ਮਰਲ-ਪਾਠ 153 


ਡਾਢਿਆ ਕੋਇ ਨ ਮਾਰਈ ਕਰਨ ਜੋ ਅਗੋ ਜੋਰ । 

ਜੋ ਗਰੀਬ ਨਿਮਾਨੜੇ ਤਿਨਾ ਲੈਦੇ ਪਿੰਡ ਅਧੋੜਿ । 
ਲਿਖਿਆ ਚਾਰ ਕਿਤੇਬ ਵਿਚ ਸਭਿ ਪਰਿ ਜੋਰੁ ਹਰਾਮੁ । 
ਸੋਈ ਕਲਮੇ ਪਾਕਿ ਹੈ ਜੋ ਮਨੇ ਰਬ ਇਲਾਮਾਂ ॥ ੧੬੭ ॥ 
ਸਤਿਜੁਗ ਅੰਦਰਿ ਪੀਰ ਜੀ ਫਰੇਸਤਿਆ ਦੇ ਅਵਤਾਰਿ । 
ਖਾਣਾ ਤਿਨਾ ਦਾ ਬਾਦਿ ਸੀ ਕਛੁ ਹੋਰੁ ਨ ਕਰਨਿ ਅਹਾਰੁ । 
“ਓਇ ਬਰਨ ਅਲਹ ਦੀ ਬੈਦਗੀ ਕਛੁ ਹੋਰੁ ਨ ਕਰਨਿ ਬਿਉਹਾਰੁ । 
ਮਹਲ ਨ ਮਾੜੀ ਮੰਡਪਾ ਕਾਨੇ ਛਪਰ ਘਰ ਬਾਰ । 

ਤ੍ਰਤੇ ਅੰਦਰ ਪੀਰ ਜੀ ਦੇਵਾਂ ਦੇ ਅਵਤਾਰ । 

ਖਾਣਾ ਉਨਾ ਦਾ ਆਬਿ ਸੀ ਕਛੁ ਹੋਰੁ ਨ ਕਰਨ ਅਹਾਰੁ । 
ਦੁਆਪੁਰ ਅੰਦਰਿ ਪੀਰ ਜੀ ਜਿਨਾ ਦੇ ਅਵਤਾਰ । 

ਖਾਣਾ ਉਨਾ ਦਾ ਨਾਰਿ ਸੀ ਮਛੀ ਮਾਸੁ ਅਹਾਰੁ । 
ਕਲਿਜੁਗ ਅੰਦਰਿ ਪੀਰ ਜੀ ਖਬੀਸਾਂ ਦੇ ਅਵਤਾਰ । 
ਖਾਣਾ ਕੀਤਾ ਕ੍ਰਬਤੀ ਭਖੁ ਅਭੁਖੁ ਅਹਾਰਿ । 

ਖਾਕੇ ਦੇ ਏਹਿ ਪੁਤਲੇ ਫਿਰ ਖਾਕੁ ਮਾਹਿ ਸਮਾਹਿ । 

ਪੀਰ ਜੀ ਏਵੇ ਜਾਣੀਐ ਫਿਰਿ ਫਿਰਿ ਜਨਮੁ ਧਰਾਹਿ । 
ਬੋਦਗੀ ਬਾਝੂ ਪੀਰ ਜੀ ਪਾਣੀ ਤਾਮੁ ਹਰਾਮੁ । 

ਪਾਨ ਸਜਾਈ ਬਹੁਤ ਬਿਨ ਗਸਾ ਸਹਵਤਿ ਕਾਮੁ । 
ਕਲਿਜੁਗਿ ਅੰਦਰਿ ਪੀਰ ਜੀ ਬਿਨਾ ਅਜਾਬ ਨ ਤਾਮ । 
ਜੀਵਤਿ ਖਾਹਿ ਹਰਾਮ ਹੋ ਮੋਇਆ ਨ ਆਵੈ ਕਾਮੁ । 
ਕਲਜੁਗ ਦੂਨੀ ਹਰਾਮੁ ਹੈ ਬਿਨਾ ਅਜਾਬਿ ਨ ਆਇ । 
ਜੀਵਤ ਦੀਨੁ ਗਵਾਈਐ ਮੁਇਆ ਨਾਲ ਨ ਜਾਇ । 
ਕਿਸਤੀ ਡੁਬੀ ਅਜਾਬਿ ਦੀ ਕਢਿ ਨ ਸਕੇ ਕੋਇ । 

ਰਾਮਾ ਰਹੀਮ ਸਿਧ ਪੀਰ ਥਕਿ ਥਕਿ ਰਹੇ ਖਲੋ ਇ । 


1. ਸਿ. ਰ.ਲ.8, 9 ਡੇ ਸ ਸੰ. ਸ. ਅ, ਵਿਚ ਸ਼ਬਦ “ਕਲਾਮ” ਵ₹) ਮਿਲਦਾ ਹੈ । ਕਮਵਾਰ ਪੱਤਰਾਂ 
(1426) (15616), (441/ਅ) 

2, (6) ਸਿ. ਰ. ਲ. 2, 3, 5 ਤੇ ਸ. ਸ. ਅ. ਵਿਚ ਇਹ ਦੌ ਤੁਕਾਂ ਨਹ" ਹਨ, ਕ੍ਰਮਵਾਰ ਪੁੱਤਰਾ 
(151/6), (187/ਅ). (213/6), (441/ਅ) 

(ਅ) ਸਿ. ਰ. ਲ. 8 ਤੇ 10 ਲਿਥੇ ਵਿਚ ਇਹ ਤੁਕਾਂ ਹਨ ਪਰ ਉਹਨਾਂ ਦਾ ਪਾਠਾਂਤ੍ਰ--“ਕਰਨਿ 
ਅਲਹ ਦੀ ਬੰਦਗੀ ਰੌਰ ਵਿਉਹਾਰੁ ਨ ਕੋਇ । ਮਹਿਲ ਨਾ ਮਾੜੀ ਬੈ ਠਕ! ਕ'ਨੇ ਛਪਰਿ 
ਹੋਇ ।” ਕ੍ਰਮਵਾਰ ਪੱਤਰਾ (142/6), (183) 

(੬) ਸਿ. ਰ ਲ.? ਵਿਚ ਉਪਰੰਕਤ ਪਾਠ ਹ ਹੈ । ਪੁੱਤਰਾ (202/ਉ) 


2: ਜਿ. ਰੇ ਲ. 8 ਵਿਚ ਏਥੇ ਸ਼ਬਦ “ਰਸੂਲ” ਵੀ ਮਿਲਦ: ਹੈ । ਪੱਤਰਾ (142/ਅ) 


ਮੁੱਕੋ ਮਦੀਨੇ ਦੀ ਗੌਸ਼ਟਿ 


ਭਾਰੀ ਕਿਸਤੀ ਅਜਾਬ ਦੀ ਮੁਹਾਂਣਿਆ ਪਾਸ ਨ ਜੋਰਿ । 

ਡੁਬੀ ਇਤਾਦਤ ਬੈਦਗੀ ਵਿਚ ਲਾਹੂ ਘੁੰਮਰਿ ਘੋਰੁ । 

ਅਮਲੀ ਆਪੋ ਆਪਣੀ ਸਭ ਕੋ ਲਹੇ ਸਜਾਇ । 

ਨੇਕ ਅਮਲਾਂ ਦੀਆਂ ਨੇਕੀਆਂ ਬਦੀਓ ਬਦੀਆ ਪਾਇ । 

ਜੇਹਾ ਬੀਜੇ ਸੋ ਲੁਣੈ ਹਥੋ ਹਥ ਨਿਬੇੜੁ । 

ਕਲਜੁਗ ਕਰਣੀ ਸਰ ਹੈ ਹੋਸੀ ਝਗੜਾ ਨੇ ਫੇਰਿ । 

ਅਦਲੁ ਨ ਕਰਸਨ ਪਾਤਿਸਾਹਿ ਮੀਰਿ ਵਜੀਰ ਉਮਰਾਇ । 

ਕਾਜੀ ਮੁਫ਼ਤੀ ਮਉਲਵੀ ਮੁਲਾਂ ਸੇਖਿ ਉਲਮਾਇ । 

'ਭਣਾ ਉਮਰ ਸਦ ਰਹੈ ਦੇ ਦੇ ਹਕ ਗਵਾਇ । 

ਧ੍ਰਿਗ ਅਵੇਹਾ ਖਾਵਣਾ ਜਿਤੁ ਖਾਧਿਆ ਮਿਲੈ ਸਜਾਇ ॥ ੧੬੮ ॥੧ 


ਸੁਆਲ ਪੀਰ ਬਹਾਵਦੀ ਸੂਰਾ ।' 


ਆਥੇ ਪੀਰ ਬਹਾਵਦੀ ਸੁਣ ਨਾਨਕ ਸਿਰਦਾਰਿ । 

ਕਿਉ ਕਰਿ ਮਿਲੀਐ ਰਬਿ ਨੇ ਕਿਉ ਕਰਿ ਰੋਇ ਦੀਦਾਰੁ । 
ਕੇਹੀ ਸੁਰਤਿ ਰਬ ਦੀ ਰਹਦਾ ਕੇਹੜੀ ਜਾਇ । 

ਖਾਂਦਾ ਕੀ ਨਿਆਮਤਾਂ ਪਹਰੇ ਕੀ ਕਵਾਇ । 

ਕਰਕੇ ਕੇਹੜੀ ਬੇਦਗੀ ਮਿਲੋ ਗਰੀਬ ਨਿਵਾਜ । 

ਜਾਂ ਰਬੁ ਮਿਲੇ ਤਾ ਕਰਮੁ ਹੋਇ ਪੂਰਾ ਹੋਵੇ ਕਾਜੁ ॥ ੧੬੯ ॥ 


ਜਵਾਬ ਨਾਨਕ ਸਾਹ ਸੂਰਾ ॥ 


ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਸਾਹ । 

ਕਰੁ ਮਸਕੀਨੀ ਬੈਦਗੀ ਤਾਂ ਮਿਲੀਐ ਬੇਪਰਵਾਹੁ । 

ਨੂਰੀ ਸੂਰਤਿ ਰਬਿ ਦੀ ਰਹਦਾ ਸਭਨੀ ਜਾਇ । 

ਖਾਂਦਾ ਰਾਗੁ ਨਿਆਮਤਾ ਪੀਦਾ ਸਬਦੁ ਅਘਾਇ । 

ਕਰਕੇ ਮਿਹਨਤਿ ਬੈਦਗੀ ਮਿਲੇ ਗਰੀਬ ਨਿਵਾਜੁ । 

ਜਾਂ ਰਬੇ ਮਿਲੇ ਤਾ ਕਰਮੁ ਹੋਇ ਸਭ ਪੂਰੇ ਹੋਵਨ ਕਾਜ ।। ੧੭੦ ॥ 


ਸੁਆਲ ਪੀਰ ਬਹਾਵਦੀ ਸੂਰਾ ॥ 


ਆਖੇ ਪੈਰ ਬਹਾਵਦੀ ਸਚਾ ਸੁਣਹੁ ਸੁਆਲ । 

ਮੁਸਲਮਾਨਾ ਛਡਿਆ ਖਾਣਾ ਖਾਜ ਹਲਾਲ । 

ਹਿੰਦੂ ਖਾਨ ਦਰੋਗੁ ਕਰਿ ਤਿਨਾਹ ਹੋਸੀ ਕਉਣ ਹਵਾਲ । 
ਓਇ ਪਾਸਨਿ ਕਿਸਿ ਸਜਾਇ ਨੋ ਜਾਸਨਿ ਕੇਹੜੀ ਜਾਇ । 


ਸਿ. ਰ. ਲ. 2 ਵਿਚ ਇਸ ਤੱ“ ਅੱਗੇ ਅਧੂਰਾ ਪਾਠ ਹੈ । ਪੱਤਰ (15216) 


2. _ ਅਗਲੀਆਂ ਦੌ ਲਾਈਨਾਂ ਸਿ. ਰ. ਲ. 2, 3, 4 ਤੋਂ 10 ਸ. ਸ. ਅ. ਵਿਚ ਨਹੀਂ ਹਨ । ਕ੍ਰਮਵਾਰ 


ਪੱਤਰਾ (152/ਅ), (188/6), (215/6), (109/6), (442/ਅ) 


ਮ੍ਰਲ=ਪਾਠ 155 


ਰੋਸੀ ਕੀ ਹਵਾਲੁ ਤਿਨ ਪਾਸਨਿ ਕੀ ਸਜਾਇ । 

ਕਲਮਾਂ ਮਰੈਮਦਾਂ ਆਖ ਕੇ ਖਸ ਖਾਨ ਬਿਗਾਨਾ ਮਾਲੁ । 

ਹਿੰਦੂ ਦਗਾ ਕਮਾਇ ਖਾਹਿ ਕੀ ਰੌਸੀ ਤਿਨਾਹ ਹਵਾਲ । 

ਆਖਨ ਮੁਸਲਮਾਨਿ ਇਉਂ ਅਸਾਂ ਰਸੂਲ ਮਨਾਹਿ । 

ਨੇਕੀ ਬਦੀ ਨ ਕੌ ਪੁਛੇ ਅਣਿ ਪੁਛੇ ਭਿਸਤੀ ਜਾਹਿ । 

“ਜਿਨੀ ਕਲਮਾ ਆਖਿਆ ਸੇ ਦੋਜਕ ਨ ਲਹੇ ਸਜਾਇ । 

ਹਿੰਦੂ ਰਾਮ ਰਾਮ ਆਖ ਕੇ ਠਗ ਮਾਲ ਬਿਗਾਨਾ ਖਾਇ । 

ਡਿਠਾ ਕਿਸ ਖੁਦਾਇ ਹੈ ਕਛੂ ਅਗੇ ਇਹ ਕਿ ਨਾਹਿ । 

ਏਹੁ ਨਸੀਹਤਿ ਜਾਣ ਕਰਿ ਦੋਊ ਬਦਿ ਅਮਲਿ ਕਮਾਹਿ । 

ਇਨਾ ਸਿਰਿ ਕੀ ਹੋਇਗੀ ਡੇਵਹੁ ਸਚੁ ਸੁਨਾਹਿ ।। ੧੭੧ ॥ 
ਜਵਾਬ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਪੀਰ । 

ਓਇ ਧਰਸਨਿ ਜੁਸਾ ਨਬਾਤ ਦਾ ਸਿਰ ਸਹਸਨਿ ਵਡੇ ਅਜਾਬਿ । 

ਕਟਿ ਕਟਿ ਲਈਅਨਿ ਹੇਜਮਾ ਸੁਣੇ ਨ ਕੋਈ ਦਾਇ । 

ਸੁਣੇ ਨ ਰਾਮ ਰਸੂਲ ਕੋ ਸੁਣੇ ਨ ਕੌ ਅਵਤਾਰੁ । 

ਉਮਤਿ ਛਡਾਇਨਿ ਕੇਤਿ ਭਾਂਤਿ ਆਪ ਜਲਿ ਬਲ ਹੋਏ ਛਾਰੁ । 

ਨਾਨਕ ਕਹੇ ਸੁਣ ਪੀਰ ਜੀ ਸਣਿ ਉਸਤਿ ਕਹੇ ਨ ਪਾਕਿ । 

ਮੁਖਿ ਰਾਮੂ ਰਸੂਲ ਆਖਿ ਕੈ ਮੁਸਿ ਮਾਲ ਬਿਰਾਨਾ ਖਾਹਿ । 

ਵਾਤਿ ਤਿਨਾਹੜੇ ਕਿਰਵਤੀ ਵਿਚ ਦੋਜਕ ਲਹਨਿ ਸਜਾਇ ।। ੧੭੨ ॥ 
ਸੁਆਲ ਪੀਰ ਬਹਾਵਦੀ ਸੂਰਾ ।। 

ਆਖੇ ਪੀਰ ਬਹਾਵਦੀ ਸੁਣਹੋ ਨਾਨਕ ਪੀਰ । 

ਕਿਉ ਕਰੁ ਕਰਦਾ ਨਕਲੁ ਰੂਹੁ ਕਹੁ ਸਚੀ ਤਦਬੀਰ । 

ਕਿਥੋ ਦੀ ਇਹੁ ਖਾਕਿ ਹੈ ਫਿਰ ਮਤਦਾ ਕਿਥੇ ਜਾਇ । 

ਖਾਕਿ ਵਿਛੁਨੀ ਖਾਕਿ ਤੇ ਫਿਰ ਕਿਉ ਕਰਿ ਮਿਲਦੀ ਆਇ । 

ਰੂਹ ਵਿਛਨਾ ਜੁਸਿਓ ਕਿਉ ਪਹਰੇ ਜੁਜੇ ਅਉਰੁ । 

ਇਕ ਠਉੜੇ ਨੂਰ ਛਡਿ ਕੇ ਕਿਉ ਫਿਰਦਾ ਅਵਰੀ ਠਉੜਿ । 

ਏਹੁ ਹਕੀਕਤਿ ਜੋ ਡਸੇ ਸੋਈ ਪਾਕ ਫਕੀਰੁ । 

ਸਿਰ ਪੀਰਾ ਦੇ ਪੀਰ ਹੈ ਉਹੁ ਸਿਰਿ ਮੀਰਾਂ ਦੇ ਮੀਰ ॥ ੧੭੩ ॥ 


1, ਸਿ. ਰ. ਲ. 9 ਵਿਚ ਏਥੋ ਸ਼ਬਦ “ਅਸਾਡਾ? ਅਤੇ ਸਿ. ਰ. ਲ 8 ਵਿਚ “ਅਸਹਦਿ” ਹੈ ਉਪਰੌਕਤ 
ਪਾਠ ਵਧੇਰੇ ਢੁਕਵਾ ਹੈ । ਕ੍ਰਮਵਾਰ ਪੱਤਰਾ (157/6), (143/ਅ) 
2. (6) ਇਸ ਤੁਕ ਦਾ ਪਾਠਾਂਤ ਸਿ. ਰ. ਲ. 3 ਵਿਚ ਦੌ ਤੁਕਾਂ ਦੀ ਸੰਯੂਕਤੀ ਪੱਤਰਾ (188/ਅ) 
(ਅ) ਸਿ. ਰ. ਲ. 8 ਵਿਚ ਇਸ ਤੁਕ ਦਾ ਪਾਠਾਂਤ੍--''ਜਿਨੀ ਕਲਮਾ ਆਖਿਆ! ਸੇ ਦੋਜਕ ਲਹਿਨ 
ਨ ਜਾਏ” ਹੈ ਪੱਤਰ' (143/ਅ) 


156 


ਮੱਕੋਂ ਮਦੀਨੇਂ ਦ ਗੌਸ਼ਟਿ 


ਜਵਾਬ ਨਾਨਕ ਸਾਹ ਸੂਰਾ ॥ 


ਆਥੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਪੀਰ । 
ਖਾਹਸ ਅੰਦਰ ਜੋ ਮਰੇ ਫਿਰ ਮਰਦਾ ਨਕਲੁ ਸਰੀਰ । 
ਜੁਸਾ ਮਸਰਕਿ ਉਪਜਿਆ ਫਿਰ ਮਰਦਾ ਮਗਰਬ ਜਾਇ । 
ਥਾਇ ਉਡਾਏ ਖਾਕ ਨੌ ਫਿਰਿ ਮਿਲੇ ਉਥਾਉ ਆਇ । 
ਭਾਂਡਾ ਭੈਨਾ ਖਾਕਿ ਦਾ ਵਤਿ ਨ ਆਵੈ ਰਾਸਿ । 
ਫਿਰਿ ਭਾਂਡਾ ਹੋਰੁ ਬਣਾਈਐ ਰੂਹ ਕਰਦਾ ਤਾ ਮੈ ਬਾਸੁ । 
ਜਿਚਰੁ ਕਾਇਮ ਨਾਹਿ ਰੂਹੁ ਟਿਕੇ ਨ ਇਕਤੇ ਠਉੜ 1 
ਏਕ ਪਲਕ ਕੇ ਅੰਤਰੇ ਕਰ ਆਵੈ ਦਹਦਿਸਿ ਚਉੜਿ । 
ਰੂਹੁ ਪਵਨੁ ਦੀ ਜਾਤਿ ਹੈ ਫਿਰ ਆਵੇ ਕਿਵੇ ਨ ਹਥਿ 1 
ਦਿਸਟੀ ਮੁਸਟੀ ਬਾਹਰਾ ਰਹਦਾ ਲਖਿ ਅਲਖਿ । 
ਭਨਣਿ ਘੜਣਿ ਸਮਰਥੁ ਹੈ ਭਾਣੇ ਹੋਤਾ ਰਬੁ । 
'ਆਪੇ ਕਰੇ ਅਬਬੜੇ ਆਪੇ ਕਰੇ ਸਬਬੁ । 
ਆਪੇ ਬਨੇਹ ਆਪਨੇ ਆਪੇ ਦੇਵੇ ਖੋਲ । 
ਆਪੇ ਰਹੇ ਖਮੋਸ ਹੋਇ ਆਪੇ ਬੇਲਣ ਬੌਲ ॥ ੧੭੪ । 


ਸੁਆਲ ਪੀਰ ਬਹਾਵਦੀ ਸੂਰਾ ॥ 


ਆਖੇ ਪੀਰ ਬਹਾਵਦੀ ਸੁਣ ਨਾਨਕ ਕਰਤਾਰਿ । 
ਜਿਤੀ ਥੀਏ ਪੈਕੈਬਰਾ ਜਿਤੀ ਥੀਏ ਅਉਤਾਰ । 
ਬਾਦਿਸਾਹ ਉਮਰਾਇ ਬਹੁ ਕਾਜੀ ਮੁਫਤੀ ਸੇਖ । 
ਮੁਲਾਂ ਤੇ ਮਉਲਾਨਿਆ ਪੜਨਿ ਕਤੇਬ ਅਨੇਕਿ । 
ਪੀਰ ਫਕੀਰਾਂ ਅਉਲੀਐ ਗਉਸਿ ਕੁਤਬਿ ਸਲਾਰਿ ! 
ਹੁਕਮ ਲੈ ਆਏ ਰਬ ਦਾ ਨੇਕਿ ਅਮਲਿ ਬੀਚਾਰਿ । 
ਏਥੇ ਆਏ ਦੁਨੀ ਵਿਚਿ ਘੇਰੇ ਨਫਸਿ ਸੈਤਾਨ । 
ਘੇਰੇ ਬਚਿ ਕਚਿ-ਕੋੜਮੇ ਕਾਰਨਿ ਕਪੜੇ ਤਾਮਿ। 
ਬਿਨਾ ਦਰੋਗੁ ਨ ਆਪਨੀ ਲਖਿ ਹਜਾਰਾ ਦਾਮਿ । 
ਕਰਕੇ ਜਬਰੁ ਜਹਾਨ ਤੇ ਜਾਲਮਿ ਲੁਟਿ ਲੁਟਿ ਖਾਨਿ । 
ਰਖ ਪਨਾਹ ਰਸੂਲ ਦੀ ਤੁਰਕ ਕਰੇਦੇ ਜੋਰਿ । 

ਹਿੰਦੂ ਰਾਮੁ ਅਲਾਣਿਕੇ ਧਰੂਹਿ ਲੈਦੇ ਦਾਮ ਕਰੋੜਿ । 


ਇਹ ਤੁਕ ਮਲ ਖਰੜੇ ਅਤੇ ਸਿ. ਰ. ਲ. 10 ਵਿਚ ਨਹੀ ਹੈ। ਸਿ. ਰ. ਲ. 2 ਵਿਚ“ ਲਈ ਹੈ। 
ਪੱਤਰਾ (112/6), ਪੰਨਾ (155/ਅ) ਸਿ. ਰ. ਲ. 8 ਤੋ 9 ਵਿਚ ਸ਼ਫਦ “ਅਬੋਬੜੋ” ਦੀ ਥਾਂ 
“ਅਬਾਬੜੇ” ਅਤੇ 'ਅਜਾਬੜੋ? ਹੈ ।ਸ. ਸ. ਅ. ਤੇ ਸਿ. ਰ. ਲ. 3 ਵਿਚ ਏਥੇ ਸਬਦ 'ਸਬਖੜੋ” ਹੈ 


ਲਿਥੋਂ ਵਿਚ ਸ਼ਬਦ ਅਵਲੜੋ ਹੈ । ਕ੍ਰਮਵਾਰ (144/), (158/9), (445/%), (189/9), 
(207/6-ਅ), (155) 


ਮ੍ਰਲ-ਪਾਠ 157 


ਦਰਗਹ ਕੀ ਹਵਾਲ ਹੋਇ ਸਿਰਿ ਹਿੰਦੂ ਮੁਸਲਮਾਨਿ । 

ਕੀ ਸਿਰਿ ਹੋਇ ਪੈਕੈਬਰਾ ਜੋ ਉਮਤਿ ਦੇ ਜਮਾਨਿ ॥ ੧੭੫ ॥ 
ਜਵਾਬ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਪੀਰ । 

ਅਵਤਾਰਾ ਪੈਕੈਬਰਾਂ ਜਿਤਣੇ ਵਿਚ ਦਰਗਹ ਬਹੁਤ ਜਹੀਰਿ । 

ਉਮਤਿ ਕਰੇ ਅਜਾਬਿ ਬਹੁ ਪੈਕੌਬਰਿ ਦੇ ਸਿਰ ਭਾਰਿ । 

ਬਹੁ ਹਿੰਦੂ ਪਾਪਿ ਕਮਾਵਦੇ ਸਡਿ ਪੁਛੀਅਨਿ ਅਵਤਾਰਿ । 

ਕਾਜੀ ਵਗ਼ੈਰਾ ਹੋਰੁ ਜੋ ਵਿਚਿ ਜੇਲੀ ਬਹੁਤ ਹੈਰਾਨਿ । 

ਮਿਲਨ ਸਜਾਇ ਤਿਨਾ ਕ੍ਰੰ ਜੋ ਹੋਏ ਬੇਈਮਾਨ । 

ਬਧੇ ਪਾਪਾਂ ਕਾਰਨੇ ਸੇ ਹੁਣਿ ਤਕਿ ਛ੍ਰਟੇ ਨਾਹਿ । 

ਅਮਲਿ ਜਿਨਾ ਦੋ ਬਹੁ ਜੁਲਮੁ ਸਿਰਿ ਰਾਜਿਆ ਚੜਨਿ ਗੁਨਾਹਿ । 

ਗਉਰੁ ਗਰੀਬਾਂ ਦਾ ਕਰਨਿ ਲੈ ਰਿਸਵਤਿ ਹਕ ਗਵਾਇ । 

ਦਰਗਚ ਅੰਦਰਿ ਡਿਠਿ ਮੈ ਪਾਂਦੇ ਬਹੁਤ ਸ਼ਜਾਇ ॥ ੧੭੬ ॥ 
ਸੁਆਲੁ ਪੀਰ ਬਹਾਵਦੀ ਸੂਰਾ ॥ 

ਆਖੋਂ ਪੀਰ ਬਹਾਵਦੀ ਸੁਣਹੋ ਨਾਨਕ ਸਾਹਿ । 

“ਹਿੰਦੂ ਤੁਰਕ ਕੇ ਹਦਿ ਦੁਇ ਸਿਰ ਪਰੁ ਇਕ ਅਲਾਹਿ । 

ਹਿੰਦੂ ਆਖਨ ਅਸ਼ਾਂ ਵਿਚਿ ਤੁਰਕ ਕਹਿਨਿ ਅਸਾਂ ਮਾਹਿ । 

“ਦਹ ਫਿਰਕਿਆਂ ਵਿਚ ਕਿਸ ਵਲਿ ਸਭੇ ਦੇਇ ਸਨਾਹਿ । 

ਹਿੰਦੂ ਰਦਨਿ ਤੁਰਕ ਨੂੰ ਤੁਰਕਿ ਨ ਹਿੰਦੂ ਆਹਿ । 

ਦੁਹ ਵਿਚਿ ਸਚਾ ਕਉਣ ਹੈ ਸਚੀ ਕਹਿ ਸਮਝਾਇ । 

ਤੁਰਕਿ ਕਹਨਿ ਰਬ ਤੁਰਕੁ ਹੈ ਹਿੰਦੂ ਕਹਿਨ ਹਿੰਦੂ ਆਹਿ । 

ਰੋਲਾ ਹਿੰਦੂ ਤੁਰਕ ਦਾ ਇਲਾਹਦਿ ਕਰਿ ਦਿਖਲਾਇ । 


1. ਏਥੇ ਪਾਠ ਸਿ. ਹ. ਲ. 2, 3, 9 ਅਤੇ ਸ. ਸ. ਅ. ਅਠਸਾਰ ਲਿਆ ਹੈ । ਸਿ. ਰ. ਲ. 2 ਵਿਚ 
ਪਾਠ 'ਖਾਦੇ ਬਹੁਤ ਸਜ'ਇ? ਹੈ। ਕ੍ਰਮਵਾਰ ਪੱਤਰਾ (।57/6), (189/ਅ), (।58/ਅ), 
(446/%) 

2, ਏਥੇ ਪਾਠ ਸਿ, ਰ. ਲ. 3 ਅਤੇ ਸ. ਸ. ਅੰ. ਵਿਚੋ ਲਿਅ' ਹੈ । ਕ੍ਰਮਵਰ ਪੱਤਰਾ (189/ਅ), 
(445/ਜ) ਸਿ. ਰ. ਲ. $ ਵਿਚ ੫ਾਨਾਂਤ੍--'ਹਿੰਦੂ, ਤੁਰਕ ਦੁਹਿ ਹਦੀ ਸਿਰ ਪਰ ਇਕ ਅਲਾਹਿ, 
ਇਹ ਪਾਠ ਅਸਪਸ਼ਟ ਹੈ, ਪੁੱਤਰਾਂ (158/ਅ), ਸਿ. ਰ. ਲ. 8 ਵਿਚ ਪਾਠਾਂਤ੍-“ਹਿੰਦੂ ਤੁਰਕ ਭਿ 
ਰਾਇ ਦੁਇ ਸਿਰ--ਪੱਤਰਾ (140/ਅ), ਜਿ. ਰ. ਲ. 2 ਵਿਚ ਪਾਠਾਂਤ੍ਰ-'"ਹਿੰਦੂ ਤੁਰਕ ਹਦ ਦੁਇ 
ਸਿਰ”--ਪੱਤਰ' (157।6), ਇਹ ਪਾਠ ਵੀ ਸਪਸ਼ਟ ਹਨ । 

3, ਸਿ. ਰ. ਲ. 2 ਵਿਚ ਪਾਠਾਂਤ੍ਰ-- “ਦੂਹੁ ਫਿਰਕਿਆਂ ਵਿਚ ਕਿਵ ਲਹੌ ਸਚੇ ਦੇਇ ਸਨਾਟ”” ਹੈ । 
ਪੱਤਰਾ (15716) ਸਿ. ਰ. ਲ. 3 ਵਿਚ ਪਾਠਾਂਤ ਅਸ਼ਧ ਹੈ। (ਦੋਹ ਫਿਰਿ ਨਿਸਿ ਵਲ ਸਚੇ ਡੇਇ 
ਸਾਨ ਪੱਤਰਾ (189/ਅ%) 


ਮੱਕੇ ਮਦੀਲੇ ਦੀ ਗੌਸ਼ਟਿ 


ਜਿਉ ਪਾਣੀ ਦੁਧੁ' ਮਿਲਾਪੁ ਹੈ ਤਿਉ ਹਿੰਦੂ ਮੁਸਲਮਾਨ । 
ਰੋਗੁਨ ਹਥਿ ਨ ਆਵਈ ਰਿੜਕਣਿ ਹਾਰ ਸੈਤਾਨਿ । 
ਬਹੁਤੀਆਂ ਪੜੀਆਂ ਨਸੀਹਤਾਂ ਬਹੁਤੇ ਪੜੇ ਕਤੇਬ । 
ਅਜੁਬ ਹੈਰਾਨੀ ਮਨੇ ਵਿਚਿ ਇਕੁ ਰਬੁ ਦੁਇ ਭੇਦਿ । ਰ 
ਤਿਨਾ ਅੰਦਰਿ ਬਹੁਤੁ ਹੈ'ਨਿ ਫਿਰਕੇ ਆੱਤ ਨ ਪਾਰੁ । ਹ 
ਪੀਰ ਕਹੇ ਸੁਣ ਨਾਨਕਾ ਕਰਿ ਡੇਹੋ ਤਾਰਿ ਪਤਾਰੁ । ੧੭੭ ॥ 
ਜਵਾਬ ਨਾਨਕ ਸਾਹ ਸੂਰਾ ॥ 
ਨਾਨਕ ਆਖੇ ਪੰਦ ਸਚੁ ਸੁਨਹੁ ਬਹਾਵਦੀ ਪੀਰ । 
ਰਦਹੁ ਹਿੰਦੂ ਤੁਰਕ ਦੁਇ ਜੋ ਹੋਏ ਬਹੁਤ ਜਹੀਰ । 
“ਹਿੰਦੂ ਮੁਸਲਮਾਨਿ ਜੋ ਇਕ ਸਾਂਈ ਦੋ ਹਦ । 
ਦੋਨੋ ਕਰਿ ਮਨਸੂਖ ਤਰ ਜੋ ਅਲਹਿ ਕੀਤੇ ਰਦਿ । | 
ਰਦ ਜਹੂਦਾ ਕਾਫਰਾ ਮੁਨਾਫਕਿ ਤੇ ਮੁਲਹਦਿ । 
ਰੂਮੀ ਜੈਗੀ ਇਰਮਨੀ ਹਬਸੀ ਤੇ ਕਿਲਮਾਕ । 
ਕਸਕਾਰੀ ਕਸਮੀਰੀਆ ਈਰਾਂ ਤੂਰ ਤਲਾਕ । 
ਕੁਫਰ ਫਿਰੈਗੀ ਦੋਜਕੀ ਯੂਨਾਨੀ ਬਦਰਾਹਿ । 
9ਦਹਿਰੀਏ ਗੁਮਰਾਹਿ ਬਹੁ ਜਾਣਨ ਨਾਹਿ ਇਲਾਹਿ । 
ਫਿਟਾ ਦੁਧੁ ਨ ਕੇਮ ਕਿਤੇ ਰੋਗੁਨਿ ਹਥੁ ਨ ਆਇ । 
ਜੇ ਸਉ ਵਰ੍ਹਿਆਂ ਰਿੜਕੀਏ ਸੜਿ ਸੁਕਿ ਮੁਢਹੁ ਜਾਇ । 
ਨਾਨਕ ਆਖੇ ਪੀਰ ਜੀ ਬਾਝੂ ਸਚੁ ਗੁਮਰਾਇ ॥ ੧੭੯ ॥ 
ਜਾਂ ਇਤਨਾ ਬਿਆਨੁ ਪੀਰ ਬਹਾਵਦੀ ਨਾਲਿ ਹੋਆ ਤਾਂ ਫੇਰਿ ਬਗਦਾਦ ਕਾ ਪੀਰ 
ਸੈਦ ਜਲਾਲ ਦਾ ਪੌਤ੍ਰਾ ਪੀਰ ਹਜਰਤ ਪੀਰ ਮਹ _ਯਦੀਨ£ ਕਾ ਬੋਲਿਆ ਮਨ ਵਿਚ ਤਮਕ 
ਖਾਇ ਕਰ । 
ਸੁਆਲ ਪੀਰ ਜਲਾਲ ਦੀ ਸੂਰਾ ॥ 
ਆਖੋ ਪੀਰ ਜਲਾਲ ਦੀ ਸੁਣ ਨਾਨਕ ਹਿੰਦੂ ਫਕੀਰ । 
ਹਿੰਦੂ ਸੂਰਤਿ ਦੋਜਕੀ ਵਿਚਿ ਆਤਸਿ ਹੋਇ ਜਹੀਰ । 
ਜੇ ਆਵਹਿ ਰਾਹਿ ਈਮਾਨ ਦੇ ਤਾਂ ਭਿਸਤੀ ਪਾਵਹਿ ਥਾਉ । 


) 


ਸਿ. ਰ. ਲ. $ ਵਿਚ ਏਥੇ ਸ਼ਬਦ “ਦੁਧ” ਲਿਖਾਰ ਕੌਲ“ ਰਹਿ ਗਿਆ ਹੈ । ਪੱਤਰ' (158/ਅ) 

2. ਸਿ. ਰ. ਲ. 2 ਵਿਚ ਪਾਠ ਅਸਪਬਣ ਹੈ--'ਹਿੰਦੂ ਮੁਸਲਮਾਨ ਜੋਈ ਸ/ਈ ਦੀ ਹਦ ।” ਪੱਤਰ” 
(158/6) 

3. (6) ਸਿ. ਰ. ਲ. ਵਿਚ ਪਾਠ ਅਧੂਰਾ ਹੈ । (ਉਹੀ) ਰ 
੬8) ਸ. ਸ. ਅ. ਵਿਚ ਤੁਕ ਨਹੀ" ਹੈ । ਪੁੱਤਰਾ (190/6), (447/ਅ) ਰ੍ 

4. ਭਾ. ਵਿ. 1 ਵਿਚ ਸ਼ਬਦ “ਮਹਾਯਦੀਨ” ਕਰਕੌ ਲਿਖਿਆ ਹੈ ਸੌ ਇਹ ਪਾਠ ਵਧੌਰੋ ਸੁਧ ਜਾਣ ਕੇ ਰ 

ਉਥੋਂ ਲਿਆ ਹੈ । 


ਮਰਲ-ਪਠ 159 

ਪੀਰਾਂ ਅੰਦਰਿ ਕੁਤਬੁ ਹੋਇ ਗਉਸ ਮਰਾਤਬ ਪਾਉ । 

ਵਲੀਆਂ ਅੰਦਰ ਵਲੀ ਹੋਇ ਸੇਖਾਂ ਅੰਦਰ ਸੇਖ । 

ਵਿਚ ਸਲਾਰਾ ਸਲਾਰੁ ਹੋਇ ਜਾਂ ਏਹੁ ਵਟਾਏ ਡੇਖੁ । 

ਹਿੰਦੂ ਭਿਸਤਿ ਨ ਗਇਆ ਕੇ ਸਭ ਅਤੇ ਅਗਨਿ ਜਲਾਇ । 

ਨਾਉ ਨੀਸਾਨੀ ਨਾ ਰਹੀ ਪਇਆ ਕਿਥਾਊ ਜਾਇ 1 

ਉਸ ਪਿਛੇ ਦਰੂਦੁ ਨ ਫਾਤਿਆ ਨਾ ਕੌ ਕਰਦਾ ਯਾਦ । 

ਇਹ ਮਰਾਤਬ ਹਿੰਦੂਆਂ ਉਮਰ ਗਵਾਇਨ ਬਾਦਿ ॥ ੧੭੯ ॥ 
ਜਵਾਬ ਨਾਨਕ ਸਾਹ ਸੂਰਾ ॥ 

ਸੁਣਹੋ ਪੀਰ ਜਲਾਲ ਦੀ ਆਖੀ ਨਾਨਕ ਸਾਹਿ । 

ਹਿੰਦੂ ਮੁਸਲਮਾਨ ਦੁਇ ਡਿਠੇ ਮੈ ਗੁਮਰਾਹਿ । 

ਜੁਸਾ ਮੁਸਲਮਾਨ ਦਾ ਰਖਿਆ ਭਿਸਤੀ ਜਾਇ । 

ਆਖਰ ਹੋਆ ਖਾਕੜੀ ਗਈ ਸੁ ਖਾਕੂ ਖਾਹਿ । 

ਕੁਝ ਜਮੀ ਨਬਾਤਿ ਹੋਇ ਕੁਝ ਆਈ ਕੁਲਾਲਾ ਹਥਿ । 

ਭਾਂਡੇ ਇਟਾਂ ਸਾਜਿ ਕੇ ਸਾੜਨਿ ਪਜਾਵੀ ਘਤਿ । 

ਤੋਬ ਖੁਕਾਰੇ ਖਾਕੜੀ ਸੁਣੇ ਨ ਕੌ ਫਿਰੀ ਯਾਦਿ । 

ਸਲਮਾਨ ਮਹਮਦੀ ਫਿਰਿ ਕਦੀ ਨ ਕਰਦੇ ਯਾਦ । 

ਦੋਵੇ ਡਿਸਨ ਜਲਦੀਆਂ ਫਿਸਤਿ ਦੌਜਕਿ ਇਕੁ ਜਾਇ । 

ਵਾਰਸਿ ਰਾਮੁ ਰਸੂਲ ਦੁਇ ਸਕਨਿ ਨ ਉਮਤਿ ਛਡਾਇ । 

ਰਹੇ ਮਰਾਤਬਿ ਦੁਨੀ ਵਿਚਿ ਆਗੇ ਕੀ ਸੁਥਿ ਨਾਹਿ । 

ਡਾਢੀ ਬਣੀ£ ਰੂਹੁ ਸਿਰ ਫਿਰੇ ਚਉਰਾਸੀ ਮਾਹਿ । 

ਜਿਨਾਹ ਤਕੀਆ ਰਬ ਦਾ ਸੇ ਰਤੇ ਸਚਿ ਮਾਹਿ । 

ਕਾਇਮ ਥੀਏ ਜਹਾਨਿ ਵਿਚ ਫ਼ਿਰਿ ਮਰਨਿ ਨ ਆਵਹਿ ਜਾਹਿ। 

ਬਿਨਾ ਰਿਆਜਤਿ ਬੈਦਗੀ ਕਾਇਮ ਨ ਥੀਆ ਸੈਸਾਰੁ । 

ਕਾਇਮ ਨ ਰਹੇ ਪੈਕੇਬਰਾ ਕਾਇਮੁ ਨ ਚਾਰੋ ਯਾਰ । 

ਕਾਇਮੁ ਨ ਥੀਏ ਅਉਤਾਰ ਜਗ ਰਾਮ ਕ੍ਰਿਸਨ ਮੁਰਾਰਿ । 

ਕਾਇਮੁ ਨ ਪੀਰ ਫਕੀਰ ਹੋਇ ਸਿਧੁ ਸਾਧਿਕ ਸਲਾਰਿ । 


1. ਉਪਰਕਤ ਤੁਕ ਨਾਲ ਮਿਨਦਾ ਪਾਨ ਹੌਣ ਕਰਕੇ ਇਹ ਸਿ. ਰ. ਲ. 9, ਵਿਚੋਂ' ਤੁਕ ਲਈ ਹੈ, 
ਪ੍ਰਤੂ ਬਾਕੀ ਸਭ ਲਿਖਤਾਂ ਵਿਚ ਇਸ ਦਾ ਅਭੁਵ ਹੈ : ਕ੍ਰਮਵਾ3 ਪੱਤਰਾ (146/ਅ), (159/ਅ) 

2. ਸਿ. ਰ. ਲ. 8,9 ਵਿਚ ਏਥੋ ਸ਼ਤਦ “ਵਵਿਹਾਣੀ” ਵੀ ਮਿਤਦਾ ਹੈ । ਕ੍ਰਮਵਾਰ ਪੱਤਰਾ (146/ਅ), 
(159/ਅ), ਸ. ਸ. ਅ. ਅਤੇ ਸਿ. ਜ. ਲ. 2 ਵਿਚ 'ਸ਼ਬਦ ਵਾਣੀ” ਹੈ ਜੋ ਸੰਪ੍ਰਰਨ ਸ਼ਬਦ ਨਹੀਂ” 
ਕ੍ਰਮਵਾਰ ਪੱਤਰਾ (448/ਅ), (159/%) ਪ੍ਰੰਤੂ ਸਿ. ਰ. ਲ. 3 ਵਿਚ ਪਾਠ “ਬਣੀ? ਹੈ, ਜੋ ਵਧੋਰੇ 
ਸਪਸ਼ਟ ਹੋਣ ਕਰਕੇ ਇਥੋ ਮ੍ਰਲ ਵਿਚਲੇ ਪਾਠ “ਫਣੀ? ਦੇ ਥਾਂ ਬਣ)” ਕਰ ਦਿੱਤ। ਹੈ, ਜੌ ਤੋਲ 
ਅਨੁਸਾਰ ਭਪੂਰ ਹੈ ਤੇ ਫਤਕ ਨਹੀਂ" ਪੈ ਦਾ ਪੱਤਰ (190/ਅ) । 


ਮੱਕੇ ਮਦੀਨੇ ਦੀ ਗੋਸ਼ਟਿ 


ਕਾਇਮ ਜੁਸੇ ਨ ਥੀਏ ਰਹੇ ਸਿ ਕਾਇਮੁ ਨਾਇ । 

ਨਾਵਾ ਅੰਤ ਨ ਪਾਸੀਐ ਲਖਿ ਆਵਹਿ ਲਖਿ ਜਾਹਿ । 
ਕਾਇਮੁ ਜੁਸਾ ਜੋ ਰਖੇ ਕਾਇਮੁ ਕਹੀਐ ਸੋਇ । 

ਬਿਨਾ ਇਬਾਦਤ ਰਬ ਦੀ ਰਹਿਆ ਨ ਕ!ਇਮੁ ਕੋਇ । 
ਮੁਸਕਲੁ ਮੁਸਲਮਾਨੜੀ ਹਿੰਦੂ ਹਰਕਿਤ ਮਾਹਿ । 

ਦੋਵੈ ਕਾਇਮੁ ਨ ਥੀਏ ਦਾਵੇ ਕਰਿ ਮਰਿ ਜਾਹਿ । 

ਨਾਨਕ ਦਾਵਾ ਛਡਿਆ ਦੁਹ ਤੇ ਨਿਆਰਾ ਸੋਇ । 

ਏਥੇ ਮਿਲਨ ਵਡਿਆਈਆ ਦਰਗਹ ਪਾਵੈ ਢੋਇ ॥ ੧੮੦ ॥ 


ਸੁਆਲ ਪੀਰ ਜਲਾਲ ਦੀ ਸੂਰਾ ॥ 


ਆਖੇ ਸੈਦ ਜਲਾਲ ਦੀ ਬਗਦਾਦੇ ਦਾ ਪੀਰੁ । 

ਪੋਤਰਾ ਹਜਰਤ ਪੀਰ ਦਾ ਪੁਛੇ ਕਰਿ ਤਦਬੀਰ । 

'ਹਫਤਾ ਦੋ ਦੋ ਮਿਲਤਾ ਫਿਰਕੇ ਮੁਸਲਮਾਨ । | 
ਅਲਹ ਇਕ ਦੂ ਇਕ ਹੈ ਸਚੀ ਕਹਨਿ ਕਲਾਮਿ । | 
ਕਲਮਾ ਪੜਨ ਰਸੂਲ ਦਾ ਸੁਣਹੋ ਨਾਨਕ ਪੀਰ । ਰ 
ਰੋਜੁ ਕਿਆਮਤਿ ਡੇਹੜੇ ਥੀਸਨਿ ਨਾਹਿ ਜਹੀਰ । 

ਹਿੰਦੂ ਮੁਸਲਮਾਨਿ ਦੋਇ ਕੀਤੇ ਨੀ ਮਨਸੂਖਿ । 

ਦੂਹੁ ਤੇ ਬਾਹਿਰ ਜੋ ਥੀਏ ਸੇ ਸੁਖਨੁ ਅਲਾਇਨ ਚੂਕਿ । 

ਕਲਪਿਆ ਪੀਰ ਜਲਾਲ ਦੀ ਕਲਮੇ ਮੁਲਾਂ ਸੇਖਿ । 

ਹਾਜੀ ਪੈਰ ਮਸਾਇਕਾ ਤੰਗ ਮਲੈਗ ਦਰਵੇਜਿ । 

ਸਾਲਕਿ ਸਾਦਕਿ ਕਾਜੀਆ ਗਉਸਿ ਕੁਤਬ ਵਡਿ ਪੀਰਿ 1 

ਸਭੇ ਇਕਠੇ ਹੋਇ ਕਰ ਕਰਦੇ ਬਹੁ ਤਦਬੀਰ । 

ਹਿੰਦੂ ਸੁਰਤਿ ਹੋਇ ਕਰਿ ਆਵੇ ਕਾਬੇ ਮਾਹਿ । 

ਹਿਕੇ ਡਿਖਾਏ ਅਜਮਤਾਂ ਨਹੀ” ਤਾਂ ਡੇਹੋ ਸਜਾਇ ॥ ੧੮੧ ॥ 


ਜਵਾਬ ਪੀਰ ਬਹਾਵਦੀ ਸੂਰਾ ॥ 


ਆਖੇ ਪੀਰ ਬਹਾਵਦੀ ਸੁਣਹੁ ਜਲਾਲ ਦੀ ਪੀਰ । 
ਨਾਨਕ ਪਾਸੋ ਪੁਛਣਾ ਬਹੁਤੀ ਹੈ ਤਕਸੀਰ । 
ਜਾਹਰਿ ਅਗਮਤਿ ਇਸਦੀ ਮਕਾ ਡਿਤਿਸੁ ਫੇਰਿ । 


1, 


ਸਿ- ਰ. ਲ. 3 ਵਿਚ ਪਾਠਾਂਤ੍ਰ--ਅਸ਼੍ਧ ਤੇ ਸਪਸ਼ਟ ਹੈ (ਹਫ਼ਤਾ ਦੁਮਹਿਤਬੁ ਫਰਿਕੇ ਮੁਸਲਮ'ਨ 
ਪੱਤਰਾ (190/ਅ), ਸਿ. ਰ. ਲ. $ ਵਿਚ ਪਾਠਾਂਤ--ਹਫਤ' ਦੇ ਦੇ ਮਿਇਲਤ ਫਿਰਕ ਮੁਸਲਮਾਨਿ । 
ਪੱਤਰ (160/6 ) ਸਿ. ਰ. ਲ. 2 ਵਿਚ ਪਾਠਾਂਤ੍ਰ--ਹਫਤਾ ਦੌ ਦੇ ਮਿਲਤਾ--ਪੱਤਰਾ (160/6), 
ਸ. ਸ. ਅ. ਵਿਚ “ਹਫਤਾ ਦੋ ਦੀਇ ਮਿਲਤਾ” ਪੱਤਰਾਂ (449/ਅ), ਜਿ. ਰ. ਲ. 8ੈ ਵਿਚ ਪ'ਨਾਂਤ 
“ਹਫਤਾ ਦਿ ਦੈ ਦੁਇ ਮਿਲਤਾ” (147/6) 


ਮ੍ਰਲ-ਪਾਠ 161 


ਕੀਤਸੁ ਰਾਹਿ ਮਨਸੂਖਿ ਸਭ 'ਆਂਦੇ ਹੈ ਸੁ ਸਭ ਜੇਰਿ । 
ਮਨਿਐ ਹੈਸ ਖੁਦਾਇ ਇਕੁ ਹੋਰੁ ਨ ਦੂਜਾ ਕੋਇ । 
ਦੂਜਾ ਮੁਰਸੁਦੁ ਪੀਰ ਹੈ ਸਚੁ ਰਾਹੁ ਡਸਾਏ ਜੋਇ। 
ਹਿੰਦੂ ਦੇਖਿ ਨ ਭੁਲ ਤ੍ਰ ਮੁਸਲਮਾਨ ਭਿ ਨਾਹਿ । 

ਦੋਵੇ ਰਦੇ “#ਜਹਬਾ ਘਤੇਸੀ ਦੋਜਕ ਮਾਹਿ । 

ਵਡਾ ਫਕੀਰੀ ਮਰਾਤਬਾ ਮਾਰਫਤੀ ਸਚੁ ਰਾਹਿ । 
ਮਾਰਫਤੇ ਜੇ ਬਾਹਰਾ ਸਭੇ ਹੈ` ਗ੍ਰਮਰਾਹਿ । 

ਦੁਨੀਆ ਕਾਰਨ ਮਜਹਬਾ ਥੀਏ ਬਿਅੰਤ ਅਪਾਰ । 
ਸਚਾ ਫਿਰਕਾ ਰਬ ਦਾ ਜਉ ਨ ਲੰਘਾਇ ਪਾਰਿ । 
ਤੁਸੀ` ਮਹਰਮੁ ਨਾਹੀ ਪੀਰ ਜੀ ਨਾਨਕ ਵਡਾ ਫਕੀਰ੍‌ । 
ਰਬ ਜਿਨ: ਦੇ ਹੁਕਮ ਵਿਚ ਸੋ ਸਭਨਾ ਦੇ ਸਿਰਿ ਪੀਰ ॥ ੧੮੨।। 


ਜਵਾਬ ਨਾਨਕ ਸਾਹ ਸ੍ਹਰਾ ॥ 


ਆਖੋ ਨਾਨਕ ਸਾਹ ਸਚੁ ਸੁਣਹੁ ਜਲਾਲ ਸਦਾਤਿ । 

ਵਡਾ ਬੋਲ ਨਾ ਬੋਲੀਐ ਸਾਹਿਬ ਹਥਿ ਕਰਮਾਤਿ ।£ 

ਸਾਹਿਬ ਭਾਵੇ ਸੋ ਕਰੇ ਫਕਰਿ ਸਾਹਿਬ ਦੇ ਤ੍ਰਾਣਿ । 

ਸਾਹਿਬ ਨਿਤਾਣਿਆ ਤਾਣੁ ਹੈ ਸਾਹਿਬ ਨਿਮਾਣਿਆ ਮਾਣ । 

ਆਕਾਸਾ ਆਕਾਸ ਲਖਿ ਪਤਾਲਾ ਪਾਤਾਲ । 

ਸਭਨਾ ਦੋ ਸਿਰਿ ਇਕ ਰਬ ਸਭਨਾ ਦੀ ਕਰੇ ਸੰਭਾਲਿ । 

“ਜੀਆ ਜੰਤ ਵਸ ਰਬ ਦੇ ਜੋ ਵਸਦੋ ਲੋਆ ਲੋਇ । 

ਬਕਾ ਹਉ ਓੜਿਕ ਭਾਲਿ ਹੁਣਿ ਚੁਪਿ ਕਰਿ ਰਹਿਆ ਖਲੋ ਇ । ੧੮੩ ।। 


ਸੁਆਲ ਪੀਰ ਜਲਾਲ ਦੀ ਸ਼ੂਰਾ ॥ 


ਆਖੋ ਪੀਰ ਜਲਾਲ ਦੀ ਸੁਣ ਨਾਨਕ ਸਾਹ ਕਤਾਲ । 
ਚਉਦਹ ਤਬਕ ਕਤੇਬ ਵਿਚਿ ਇਸ ਦੋ ਪਰੋ ਜਵਾਲ੍‌ । 


ਸਿ.ਰ,ਲ. 3 ਵਿਚ ਪਾਠਾਂਤ੍ਰ--“ਆਦੇ ਹੈ ਸਭ ਜੋਰ” ਮਿਲਦਾ ਹੈ ।ਪੱਤਰ' (161/ਅ), (191/9), 


ਉਪਰੋਕਤ ਪਾਠ ਸ. ਸ. ਅ: ਵਿਚ” ਲਿਆ ਹੈ, ਪੱਤਰਾਂ (450/ਉ) ਸਿ, ਰ. ਲ. 8, 9 ਵਿਚੋਂ । 

ਪਾਠਾਂਤਰ--ਆਦੋ ਹੈ ਮੁ ਜੋਰਿ ਹੈ। ਜੌ ਅਜਪਸ਼ਟ ਪਾਠ ਹੈ । ਕ੍ਰਮਵਾਰ ਪੱਤਰਾ (147ਅ), 

(160/6) 

ਸਿ. ਰ. ਲ. 2, 3, 10 ਤੇ ਸ. ਸ. ਅ. ਭਾ. ਵਿ. 1 ਵਿਚ ਏਥੇ ਸ਼ਬਦ “ਪੀਰ ਜੀ” ਹੈ । ਕਰਮਵਾਰ 

ਪੱਤਰਾ (161/ਅ), (191/6), (117/), (450/ਅ) 

(ਉ) ਇਹ ਤੁਕ ਸਿ. ਰ. ਲ. 3, 8, 10 ਵਿਚ ਲਈ ਹੈ । ਬ'ਕੀ ਲਿਖਤਾਂ ਵਿਚ ਇਸ ਦਾ ਅਭਾਵ 
ਕਰਮਵਾਰ ਪੱਤਰਾ (1916), (148/9), (117/ਅ) ਹੈ । 

(ਅ) ਸਿ. ਰ. ਲ. 9 ਵਿਚ ਇਹ ਅਗਲੀਆਂ ਦੌ ਤੁਕਾਂ ਨਹੀ ਰਨ । ਪੱਤਰਾ (160/ਅ) 

ਅਤਲੀਆਂ ਦੋ ਤੁਕਾਂ ਸਿ. ਰ. ਲ. 3, 8, 10 ਤੇ ਸ. ਸ. ਅ. ਵਿਚ ਨਹੀਂ ਹਨ । ਕ੍ਰਮਵਾਰ ਪੱਤਰਾਂ 

(162/6), (191/ਅ), (11//ਅ), (451/€) 


1 


ਮੱਕੇ ਮਦੀਨੇ ਦੀ ਗੋਸ਼ਟਿ 


ਡਿਠੇ ਬਾਝੂ ਨਾਨਕਾ ਖਾਤਰ ਜਮਾ ਨਾ ਰੋਇ । 
ਕਹਣਾ ਸੁਨਣਾ ਬਾਦਿ ਹੈ ਜੋ ਡਿਸੇ ਸਚੁ ਸੋਇ ॥ ੧੮੪ । 


ਜਵਾਬ ਨਾਨਕ ਸਾਹ ਸਰਹਾ ॥ 


ਆਖੇ ਨਾਨਕ ਸਾਹ ਸਚ ਸੁਣਹੁ ਜਲਾਲ ਸਦਾਤ । 

ਹਿਕੇ ਤਾਕੋ ਅਸਾਂ ਨਾਲ ਦੇ ਹਿਕੇ ਤਾ ਚਲਹੁ ਆਪਿ ।£ 
ਦਿਤਾ ਬੋਟਾ ਪੀਰ ਨਾਲ ਜੁਲ ਜਲਾਲਦੀ ਨਾਮ । 
ਮਜਲਸ ਅੰਦਰ ਬੈਠਿਆ ਹੋਇਆ ਐਔਤਰ ਧਿਆਨ । 
ਅਖੀਆਂ ਅਗੋ ਛਪਿ ਗਏ ਮਜਲਸ ਭਈ ਹੈਰਾਨ । 
ਫੌਵਿ ਚੜੇ ਅਸਮਾਨਿ ਤੇ ਤਿਸਦਾ ਸੁਣਹੁ ਬਿਆਨ । 
ਇਕ ਪਲਕਿ ਦੇ ਫੁਰਕਨੇ ਡਿਠੇ ਅਗਣਤਿ ਅਸਮਾਨ । 
ਕਈ ਧੈਕੈਂਬਰਿ ਦੇਖ ਕਰਿ ਪੀਰੁ! ਹੋਇ ਰਹਿਆ ਹੈਰਾਨ । 
ਫਿਰਿ ਗਏ ਪਤਾਲ ਨੌ ਡਿਠੇ ਕਈ ਪਤਾਲਿ । 
ਅਉਤਾਰਾ ਪੈਕੌਬਰਾ ਗਣਤਿ ਅਗਣਤੀ ਭਾਲਿ । 

ਜਿਥੇ ਬਾਬਾ ਜਾ ਵਹੇ ਤਿਥੇ ਹੀ ਗੁਲ£ ਹੋਇ । 

ਕਾਰਨਿ ਦਰਸਨ ਦੇਖਣੇ ਆਵੈ ਸਗਲੀ ਲੰਇ । 

ਕਾਂਰਾ ਭੇਟਾਂ ਸਰੀਨੀਆ ਨਜਰਿ ਨਿਆਜਾ ਲਖਿ । 

ਗ੍ਰੰਨਾ ਗੂੰਨੀ ਨਿਆਮਤਾ ਮੇਵੇ ਲਖਿ ਅਲਖਿ । 

ਇਕ ਜਮੀਨ ਦੇ ਅੰਤਰੇ ਬਾਬਾ ਪਹੁਤਾ ਜਾਇ ।” 

ਅਗੇ ਕੜਾਹ ਤਯਾਰੁ ਸੀ ਗਾਵਨਿ ਸਬਦਿ ਅਲਾਇ । 
ਬਾਬਾ ਸੁਣਿਆ ਸੰਗਤੀ ਸਭ ਲਗੀ ਦਰਸਨ ਆਇ । 
ਰਖਿਆ ਅਗੇ ਕੜਾਹੁ ਨੌ ਪੈਰੀ ਸੀਸੁ ਨਿਵਾਇ । 


01੪੫੬... - 
ਸਿ. ਰ. ਲ. 8, 9 ਵਿਚ ਏਥੇ ਗਲਤੀ ਨਲ ਅਗਲੋ ਜਵ'ਬ ਦੀਆੰ ਦੇ ਤੁਕਾਂ ਦੇ ਦਿੱਤੀਆਂ ਹਨ 


(ਮਜਲਿਸ ਐਦਰਿ ਬੈਠਿਆ---) ਕ੍ਰਮਵਾਰ ਪੱਤਰ (1482), (160/%) 


ਸਿ. 3. ਲ. 2, 3 ਤੋਂ ਸ. ਸ. ਅ. ਵਿਚ ਇਹ ਤਿੰਨ ਅਗਲੀਆਂ ਤੁਕਾਂ ਨਹੀਂ ਹਨ । ਕ੍ਰਮਵ'ਰ ਪੱਤਰ' 


(163/%), (191/ਅ), (451/%) 

ਜਿ. ਰ. ਲ. 2, 9, 10 ਵਿਚ ਪਾਠਾਂਤ੍--ਪੀਰ ਹੋਏ ਰਹੋ ਹੈਰਾਨ” ਹੈ, ਜੇ ਅਪ੍ਰਸੰਗਕ ਅਤੇ ਅਸ਼ੁਧ 
। ਸੌ ਏਥੇ ਉਪਰੋਕਤ ਪਾਠ ਹੀ ਢੁਕਦਾ ਹੈ, ਜੌ ਸਿ. ਰ. ਲ. 2, 3 ਤੇ ਸ.ਸ. ਅ. ਵਿਚ ਲਿਆਂ 
ਹੈ । ਕਰਮਵ ਰ ਪਤਰਾਂ (163/9), ((91/ਅ), (451/%) 

ਸਿ. ਰ. ਲ. 9 ਵਿਚ ਏਥੇ ਸ਼ਬਦ 'ਗੁਲਿਗੁਲਾ” ਹੈ । ਪੱਤਰਾਂ (16116) 

ਜਿ ਰ. ਲ 3 ਵਿਚ ਏਥੋਂ ਸ਼ਬਦ “ਆਇ£ ਹੈ, ਪ੍ਰੰਤੂ ਉਪਰੋਕਤ ਸ਼ਬਦ ਵਧੇਰੇ ਢਕਦ' ਹੈ । ਪੰਨਾ 


(19।/ਅ) 


£ ੬) 


ਮ਼੍ਰਠ-ਪਾਠ 163 
ਲਈ ਕੜਾਹੀ ਬ'ਬੇ ਤੁਡ੍ਰਾਂ ਕੇ ਪਈ ਵਿਚ ਕਚਕਲੁ । 
ਫਿਰ ਦਿਤੀ ਕੜਾਹ,ਪੀਰ ਨੌ ਬੈਠਾ ਸੀ ਜੋ ਕੋਲਿ । 
ਏਕ ਪਲਕਿ ਦੇ ਅੰਤਰੇ ਿਰ ਮਕੇ ਪਹੁਤੇ ਆਇ । 
“ਬੋਟਾ ਪੀਰ ਜਲਾਲ ਦਾ ਮੁਖ ਤੋਂ ਏਚਨ ਅਲਾਇ । 
ਇਸ ਆ£ਰਿ ਜਮਾਨਿ ਵਿਚ ਨਾਨਕ ਵਡਾ ਫਕੀਰ । 
ਮੀਰਾਂ ਦੇ ਸਿਰਿ ਮੀਰ ਹੈ ਸਿਰਿ ਅੰਦਰਿ ਪੀਰੁ । 
ਆਖਥੀਓਸ ਮ੍ਰਹੌ ਕਲਾਮ ਜੋ ਸੋਈ ਦਿਤੀ ਉਸ ਦਿਖਲਾਇ । 
ਤੁਸੀ' ਜਾਣੇ ਹੋਰ ਕੁਝ ਅਸਾਂ ਬੁਝਿਆ ਖੁਦੁ ਖੁਦਾਇ । 
ਅਕਾਸਾ ਅਕਾਸ ਲਖ ਪਾਤਾਲਾ ਪਾਤਾਲਿ । 
ਡਿਠੇ ਇਕਸੋ ਪਲਕ ਵਿਚ ਹਉ ਭੀ ਜੁਲਿ ਕਰ ਨਾਲਿ । 
ਹੋਠੋ ਕਈ ਪਤਾਲ ਤੋ ਮਿਲੀ ਕੜਾਹ ਆਇ । 
ਸਾਰੀ ਮਜਲਸ ਅੰਦਰੇ “ਡਿਤਸੁ ਕੜਾਹੁ ਡਿਖਾਇ । 
“ਸਭੇ ਗਏ ਹੈਰਾਨ ਹੋਇ ਨਾਨਕ ਵਡਾ ਫਕੀਰ । 
ਹਿਕੇ ਤਾ ਖੁਦ ਖੁਦਾਇ ਹੈ ਕਹ ਨ ਸਕਹਿ ਤਦਬੀਰ । 
ਸਭੇ ਕਦਮੀ ਢਹਿ ਪਏ ਮਨ ਵਿਚ ਬਹੁਤ ਡਰ ਖਾਇ । 
ਅਜੀ ਕਾਇ ਨਿਸਾਨੀ ਰਖੀਐ ਮਕਾ ਭਿਸਤਿ ਕਰਾਇ । 
ਬਾਬੇ ਕਉਸ ਉਤਾਰੀ ਪਾਉ ਤੇ ਰਖੀ ਨਿਸਾਨੀ ਏਹਿ । 
ਜੌ ਕਰਗੁ ਜ਼ਿਆਂਰਤ ਕ ਉਸ ਦੀ ਫੇਰਿ ਨ ਜਨਮੁ ਧਰੇਹਿ ॥ ੧੮੫ ॥ 
ਬਾਬੇ ਮਕਾ ਤਾਰਿਆ ਕਾਜੀ ਤੇ ਉਲਮਾਇ । 
ਪੀਰ ਫਕੀਰ ਮਸਾਇਕਾ ਸਭ ਚਰਨੀ ਲਈ ਲਗ!ਇ ॥ ੧੮੬ ॥ 
(ਗੋਸਟ ਮਕੇ ਦੀ ਸੰਪ੍ਰਰਨ ਹੋਈ ।) 


[ 


4. 


ਏਥੇ ਸ਼ਬਦ “ਵੰਡ ਕੇ” ਸੀ, ਸਿ. ਰ. ਲ. 8, 9, 10 ਤੇ ਸ. ਸ. ਅ, ਵਿਚ ਸ਼ਬਦ “ਤੰਡਿ! ਅ'ਉ'ਦਾਂ 
ਹੈ । ਕ੍ਰਮਵਾਰ ਪੰਨਾ (148/ਅ), (161/6), (116/ਅ), (452;ਉ) । ਸਿ. ਰ. ਲ. 2 ਵਿਚ 
“ਤਰੇਡ! ਅਤੇ ਸਿ. ਰ. ਲ. 3 ਵਿਚ “ਤਨਿ” ਸਿ. ਰ. ਲ. 7 ਸ਼ਬਦ “ਹਥ ਤ੍ਰਡ' ਅਤੇ ਲਿਥੋ ਵਿਚ 
ਸ਼ਬਦ 'ਤ੍ਰਡ” ਹੈ । ਇਸ ਲਈ ਉਪ੍ਰਕਤ ਸ਼ਬਦ ਹੀ ਪ੍ਰਮਾਣ]ਕ ਮੰਨ ਕੇ ਰਖਿਆ ਹੈ । ਕ੍ਰਮਵਾਰ ਪੱਤਰਾਂ 
(163/ਅ), (191/ਅ), (2176), (185) 

ਭਾ. ਵਿ. 1 ਵਿਚ ਇਸ ਤੁਕ ਤੋੱ' ਅੱਗੇ ਇਹ ਤੁਕ ਦਿੱਤ) ਹੈ : 

ਜੁਲਿ ਜਲਾਲ ਨਾਮੁ ਥਾਂ । ਜੁਲਿ ਜਲਾਲ ਨਾਮੁ 1 

ਭਾ. ਵਿ. 1 ਪਾਠਾਤ੍ਰ--ਡਿਤਮਕੜ'ਹੁ ਡਿਖਾਲਿ । ਸਿ. ਰ. ਲ, 3 ਵਿਚ ਪਾਨਾਂਤ੍ਰ 'ਡਿਬੇਸ ੨ੜਾਹ 
ਦਿਖਾਇ ।” ਪੱਤਰ (19216), ਸ. ਸ. ਅ. ਵਿਚ ਪਾਠਾਂਤ--“`ਦਿਤ। ਕੜਾਹ ਦਿਖਾਇ ।” 
ਪੱਤਰਾ (451/ਅ), ਇਸ ਲਿਖਤ ਵਿਚ ਪਾਠ 'ਦਤੀਸੁ ਕਹ'ੜੂ ਵਰਤ'ਇ” ਸੀ, ਸੌ ਉਪ੍ਰਕਤ ਪਾਠ 
ਵਧੇਰੇ ਪ੍ਰਮਾਣੀਕ ਮੰਨ ਕੇ ਦਿੱਤ ਹੈ । 

ਸੇ. ਰ. ਲ. 3 ਵਿਚ ਅਗਲ|ਆਂ ਦੋ ਲਾਈਨਾਂ ਨਹੀ” ਹਨ । ਪੁੱਤਰ! (192/6) 


# 
੧ਓ ਸਤਿਗੁਰ ਪ੍ਰਸਾਦਿ ।। 
ਆਗੇ ਗੋਸਟ ਮਦੀਨੇ ਕੀ ਚਲੀ । ਮਹਲਾ ੧ । 

ਤਬ ਬਾਬਾ ਨਾਨਕ ਮਕੇ ਵਿਚਿ ਬਰਸੁ ਇਕ ਰਹਿਆ ਅਤੇ ਸਭਣਾ ਹਾਜ ਆਂ 
[ ਬਾਬੇ ਨਾਨਕ ਕੀ ਆਨਿ ਸੈਨੀ । ਤਬ ਮਕੇ ਕੇ! ਹਾਜੀ ਨਿਵਾਇ ਕਰ ਬਾਬਾ ਮਦੀਨੇ 
| ਕਉ ਚਲਿਆ ਸੀ । ਜੋ ਓਹੁ ਰਾਜੀ ਬਿਦਰ ਤੇ ਚਲੇ ਥੇ ਮਕੇ ਆਇ ਪਹੁਤੇ ਬਰਸ 
ਇਕੁ ਪਿਛੋ । ਜਾਂ ਦੇਖਨ ਤਾਂ ਓਹੁ ਜੋ ਹਿੰਦੂ ਫਕੀਰ ਅਸਾਂ ਨਾਲ ਮਕੇ ਚਲਿਆ 
ਜੀ ਸੋ ਅਗੇ ਬੈਠਾ ਹੋਆਂ ਹੈ। ਤਬ ਉਨਹੁ ਨਏ” ਹਾਜੀਯੋ ਮਕੇ ਕੇ ਹਾਜੀਆਂ ਪਾਸੋ 
ਪੁਛਿਆ ਜੋ! ਇਹ ਫਕੀਰੁ ਕਦਕਾ ਈਹਾਂ ਆਇਆ ਹੈ । ਤੱਬ ਮਕੇ ਕਿਆ ਹਾਜੀਆਂ 
ਕਹਿਆ ਜੋ ਜੀ ਇਸਨੇ ਬਰਸ ਇਕ ਹੋਇਆ ਹੈ ਏਹ ਈਹਾਂ ਆਇਆਂ । “ਤਬ ਨਏ 
ਹਾਜੀ ਹੈਰਾਨ ਹੋਇ ਗਏ । ਲਗੇ ਕਹਿਣੇ ਜੌ ਯਾਰੋ ਇਹ ਫਕੀਰੁ ਅਤੇ ਅਸੀ ਇਕਠੇ 
ਚਲੋ ਥੋ ਅਜਬ ਕਰਾਮਾਤ ਹੋਈ ਹੈ ਜੌ ਏਹ ਫਕੀਰ੍$ ਏਕ ਹੀ ਦਿਨੁ ਮਕੇ ਆਇ ਪਹੁਤਾ 
ਹੈ। ਤਬ ਅਗਲਿਆ ਹਾਜੀਆ ਆਥਿਆ ਜੋ ਜੀ ਏਹ ਫਕੀਰ ਨਹੀ” ਏਹ ਕੋਈ ਖ੍ਦਾਇ 
ਦੀ ਸ੍ਰਰਤ” ਹੈ । ਜਿਥੈ ਤੀਕਰੁ ਮਕੇ ਵਿਚ ਹਾਜੀ ਹੈਸਾਂ ਸਭਿਨਾ ਨੇ ਇਸ ਫਕੀਰੁ ਜੋਰ 
ਕੀਤਾ ਹੈ । ਅਤੇ ਸਾਥ ਹੀ ਮੇਕਾਂ ਫੋਰਿਆ ਹੈਸ਼£। ਤਾਂ ਉਹਨਾ ਮੱਕੇ ਕਿਆ ਹਾਜੀਆ 
ਅਗਲੀ ਹਕੀਕਤ ਸਭ ਸੁਣਾਈਆ ਨੇ ਹਾਜੀਆ ਨੁੰ । ਹੁਣ ਮਦੀਨੇ ਕੀ ਹਜ ਨੌ ਚਲਿਆ 
| ਹਈ । ਅਤੇ ਜਿਥੇ ਤੀਕਰੁ ਮਕੈ ਦੇ ਉਲਮਾਇ ਹਾਜੀ ਕਾਜੀ ਪੀਰ ਗਉਸ ਕੁਤਬ ਸਲਾਰ 
| ( ਚਲਹੁ ਅਸੀ ਭੀ ਮਦੀਨੇ ਕੀ ਹਜਿ ਕਰਹਾਂ । ਅਗੇ ਮਦੀਨੇ 


ਸਭੁਣਾ ਮੋਰ ਮਸਲਿਤ ਕੀਤੀ ਜੌ 

ਵਿਚ ਚਾਰ ਇਮਾਮ ਹੈਨਿ । ਚਾਰ ਮੁਸਲੇ ਹੈਨਿ । ਸਭ ਉਨਹ ਅਗੇ ਇਹ ਫਕੀਰ ਹਾਰੇ । 
ਅਜਾਡੇ ਦੀਨ ਵਿਚਿ ਆਵੈ । ਅਜੇਹਾ ਬਲ ਜੌਰੋ ਮਕੇ ਵਿਚ ਕਿਸੇ ਦਾ ਨ ਡਿਠਾ । ਜੁ 
ਕੋਈ ਨਾਨਕ ਫਕੀਰ ਕਉਂ ਜੀਤ ਕਰ ਆਪਣੇ ਦੀਨ! ਅੰਦਰ ਲੰ ਆਵੇ । ਦੇਖਾਂ ਹੁਣ 


ਹ 


ਇਹ ਪ'ਠ ਗੁ. ਨ'. ਯੂ- 16 ਵਿਚੋਂ ਲੈ ਕੇ ਪਾਇਆ ਹੈ । ਪੱਤਰ' (104/6) 
ਨਾ. ਯੂ. 16 ਅਤੇ 17 ਵਿਚ “ਨਏ” ਸਬਦ ਨਹੀਂ' ਹੈ । ਪੱਤਰਾ (104/6) 
16 ਵਿਚ 'ਥੇ ਦਰਵੋਸਹੁ ਜੀ” ਪਾਠਾਂਤਰ ਹੈ। (ਉਹੀ) (16616) 
16 ਵਿਚ ਪਾਠਾਂਤਹ “ਤਬ ਉਹ ਪਿਛਲੇ ਹਜ ਹੈਰਾਨ ਹੋਇ ਗਏ' ਹੈ । (ਵੋਹ) 
ਇਹ ਪਾਠ ਗੁ. ਨ. ਯੂਰ- 16 ਵਿਚ ਲੰ ਕੇ ਪਾਇਆ ਹੈ । (ਉਹੀ) 
ਯੂ !6 ਵਿਚ ਪਾਠਾਂਤਰ “ਰਤ” ਹੈ ਪੱਤਰਾ (104/ਅ) 
ਗੁ. ਨਾਂ. ਯੂ. 16, 17 ਵਿਚ ਪਾਠਾਂਤਰ “ਆਸਨਿ” ਹੈ ਕ੍ਰਮਵਾਰ ਪੱਤਰ (104/6), (166/%) 
ਇਹ ਪਾਠ ਗੁ. ਨ. ਯੂ 16 ਵਿਚੋਂ ਲਇਆ ਹੈ 1 
ਗੁ ਨਾ. ਯੂ 16 ਤੇ ਲਿਥੋ ਵਿਚੇ ਪਾਠਾਤਰ 'ਮਜ਼ਹਬ” ਹੈ ਕ੍ਰਮਵਾਰ ਪੱਤਰਾ (104/%), ਪੰਨਾ 188 


<> ੦੦ ੨੩ ੬ ੯੧ ਤੂੰ= ੯੨ ੧੭ ੮। 


ਮੂਲ-ਪਾਠ 165 
ਮਦੀਨੇ ਵਿਚ ਕੀ ਬ੍ਰਮਾਹਿਸਾ ਹਇ ਨਿਬੜੇ । ਤਾਂ ਬਾਬਾ ਨਾਨਕ ਅਤੇ ਮੱਕੇ ਦੇ ਹਾਜੀ 
ਲੌਕ ਮਦੀਨੇ ਕੀ ਹਜ ਕਉ ਚਲੋ । ਸਹਰੋ' ਇਕਠੇ ਹੌਇ ਨਿਕਲੇ । ਜਦ ਬਾਹਰਿ ਆਏ । 
ਤਾਂ ਬਾਬਾ ਔਤਰਿ ਧਿਆਨ ਹੋਇ ਗਇਆ । ਛਪਨੁ ਹੋਇ ਗਇਆ । ਤਾਂ ਹਾਜੀਆ 
ਆਖਿਆ ਯਾਰੋ ਡਿਠੋਹੇ ਤਮਾਸ਼ਾ ਤੁਸਾ ਫਕੀਰ ਦਾ ਗਾਇਬੁ ਰੋਇ ਗਇਆ “ਹੈ ਜੇ । ਬਾਬਾ 
ਪਉਣ ਕਾ ਰ੍ਰਪ ਧਾਰ ਕੇ ਏਕ ਪਲਕ ਮੈ ਮਦੀਨੰ ਆਇ ਪਹੁਤਾ । ਸਮੋਤ ਮਰਦਾਨੇ ਰਬਾਬੀ । 
9ਜਿਤਣਾ ਪੰਜਾਬ ਮਕਾ ਹੈ ਇਤਨਾ ਹੀ ਪਰੇ ਮਦੀਨਾ ਹੈ । ਤਾਂ ਬਾਬਾ ਮਦੀਨੇ ਜਾਇ 
ਪਹੁਤਾ । ਮੰਦੀਨੇ ਵਿਥੰ ਰਮ ਕਾ ਸਹਰੁ ਹੈ। ਰ੍ਰਮ ਕਾ ਪਾਤਸਾਹ ਸੁਲਤਾਨ ਹਮੀਦ ਕਾਰ੍ਹਨ 
ਹੈ।! ਬਡਾ ਕਾਰ੍ਹਨ ਜੋ ਅਗੇ ਮਿਹਤਰ ਮ੍ਰਸੇ ਪੈਕੰਬਰ ਕੇ ਜਮਾਨੇ ਹੋਆ ਸੀ । ਕਾਰੂਨ ਹਾਰ੍ਹਨ 
ਦੋਨੋ ਭਾਈ ਹੈਸਨਿ।“ ਤਬ ਸੁਲਤਾਨ ਹਮੀਦ ਕਾਰ੍ਹਨ ਭੀ ਬਡਾ ਜਾਲਮੁ ਪਾਤਸਾਹ ਹੈ। 
ਜਹਾ ਤੀਕਰੁ ਰ੍ਰਮ ਕੀ ਪਾਤਸਾਹੀ ਹੈ ਸੀ ਸਭ ਲਟ ਲਈ ਸੀ । ਤਾਂ ਬਾਬੇ ਆਖਿਆ 
ਮਰਦਾਨਿਆ ਚਲਹੁ ਪਹਲੋ ਪਾਤਸਾਹ ਕੋ ਮਿਲੀਐ ਮਤ ਇਸ ਕਾ ਭਲਾ ਹੋਵੇ । ਨਹੀ” ਤਾਂ 
ਅਗਲੋਂ ਕਾਰਹੰ ਵਾਂਗ ਏ ਭੀ ਹਿਲਾਇਕ ਹੌਇ ਜਾਂਦਾ ਹੋਵੇ । ਤਾਂ ਬਾਬਾ ਅਤੇ ਮਰਦਾਨਾ 
ਦੋਵੇ ਜਣੇ ਚਲੇ ਗਏ ਸੁਲਤਾਨ ਹਮੀਦ ਕਾਰ੍ਹ ਨੌ ਦਰਬਾਰ । ਅਗੇ ਸੁਲਤਾਨ ਹਮੀਦ” ਕਾਰ੍ਹ 
ਚਾਲੀ ਹਰੀਜ ਖਜਾਨਾ ਸਾਰੀ ਰ੍ਰਮ ਲੁਟ ਕਰਿ _ਜਮਾ_ਕੀਤੇ ਹੈਸਨ । ਤਬ ਬਾਬਾ ਅਤੇ 
ਮਰਦਾਨਾ ਲਗੇ ਪਾਤਸਾਹ ਕਾ ਦਰਬਾਰ ਪੁਛਣਿ । ਸੌ ਸ੍ਲਤਾਨ ਕਾਰੂ ਹਮੀਦ ਪਾਤਸਾਹ 
ਕਾ ਦਰਬਾਰ ਕਉਣ ਸਾ ਹੈ । ਤਾ ਦਰਵਾਨਾ ਕਹਿਆ ਜੋ ਜੀ ਸੁਲਤਾਨ ਕਾਰ੍ਹ ਹਮੀਦ ਕਾ 
ਦਰਬਾਰ ਏਹੋਂ । ਜਿਸ ਦੇ ਪੈਤਾਲੀ ਹਰੀਜ£ ਖਜਾਨਾ ਜਮਾ ਹੈ । ਤਾਂ ਬਾਬੇ ਪੁਛਾਣਾ ਕੀਤਾ 
ਲਿਆਉ ਕੈਸਾ ਕਰਤਾ ਹੈ । ਅਰ ਖਰਾਇਤ ਕੌਸੀ ਕੁ ਕਰਦਾ ਹੈ । ਹਮ ਕਉ ਏਹੁ ਬਾਤ 
ਬਤਾਵਉ । ਤਾਂ ਉਸ ਦਰਵਾਨ ਕਹਿਆ ਜੋ ਜੀ ਏਹੁ ਮਹਾਂ ਜਾਲਮੁ ਪਾਤਸਾਹ ਹੈ। ਅਰ 
ਸਾਥ ਹੀ ਨਾਹਸੁ ਹੈ, ਸ੍ਰਮ ਹੈ । ਖਰਾਇਤ ਕਾਛੁ ਕਰਦਾ ਨਾਹੀ ਅਗਲੇ ਕਰੂ ਨਾਲੋ ਭੀ 
ਜਾਲਮ ਹੈ । ਅਰੁ ਅਦਲ _ਤਪਾਵਸ ਭੀ ਕਛੁ ਕਰਦਾ ਨਾਹੀ? । ਤਾਂ ਬਾਬੇ ਕਹਿਆ ਅਰੇ 


1, ਗੁ ਨਾ. ਯੂ. 16 ਵਿਚ ਪਾਠਾਂਤਰ "ਹੈ ਨੇਹ” ਹੈ, 17 ਵਿਚ ਪਾਠ ਮਲ ਵਾਂਗ ਕ੍ਰਮਵਾਰ ਪੱਤਰ' 
(105/6), (167/6) 

2. ਇਕੋ ਵਿਚ ਇਹ ਲਏਨ ਨਹ“ ਹੈ, ਪੰਨਾ 189 

3, ਗੁਰੂ ਨਾਨਕ ਦੌਵ ਦੇ ਸਫਰ ਸਮੋ” ਤਖਤ ਤੇ ਸਲ਼ਤਾਨ ਸਲੀਮ ਅਵਲ ਸੇ ਮਹ'ਨ ਕੇਸ਼ (੫. 241) 
ਕਾਰ ਹਮੀਦ ਗੁਰੁ ਨਾਨਕ ਤੋ” ਢੇਰ ਸਮਾਂ ਪਹਿਲੇ ਹੋ ਚੁਕਾ ਹੈ । 

4. ਪਾਠਾਂਤਰ 'ਅਸਨਿ” ਗੁ ਨਾ. ਯੂ. 16, 17 ਕ੍ਰਮਵਾਰ ਪੱਤਰਾ (105/), (16/6) ਕਾਰ੍ਹਨ ਤੇ 

ਹਾਰਨ ਬਾਰੇ ਇਤਿਹਸਕ ਤੱਥਾਂ ਦ) ਪ੍ਰਮਾਣੀਕਤਾ ਦਾ ਸ਼ੰਕਾ ਹੈ 1 

ਗਰ. ਨਾ. ਯੂ. 17 ਤੋਂ ਲਿਥੋ ਵਿਚ ਪਾਠਾਂਤਰ ਇਸ ਪ੍ਰਕਰ ਹੈ “ਆਗੇ ਕਾਰ, ਚਾਲੀ ਗੋਜ ਖਜਾਨਾ 

ਜਮਾਂ ਕੀਤਾ ਥਾ ਅਰਿ ਇਸ ਸਲਤਾਨਿ ਹਮੀਦ ਕਾਰੂ ਪੈਤਾਲ) ਗੰਜ ਖਜਾਨੇ ਸਾਰ) ਰਮ ਵਿਚ ਜਮਾ 

ਕੀਤੇ ਅਸਨ ਲੁਟਕਰ? ਪਰ ਗੁ. ਨਾ. ਯੂ. 16 ਵਿਚ ਪਾਠ ਮੂਲ ਵਾਲਾ ਹੀ ਹੈ । ਕ੍ਰਮਵਾਰ ਪੰਤਰਾ 

(167/168), ਪੈਨ 189 ਪੁੱਤਰਾ (105/ਅ) 

6, _ ਬਾਕੀ ਸਾਰਿਆਂ ਖਰੜਿਆਂ ਵਿਚ “ਹਰੀਜ” ਦੀ ਥਾ 'ਗੈਜ” ਸ਼ਬਦ ਵਰਿਤਅ' ਟੈ । 

ਗੁ. ਨਾ. ਯੂ. 17 ਵਿਚ ਇਹ ਲਾਈਨਾਂ ਨਹੀ” ਹਨ । 


੮ 


ਹੇ 


166 ਮੱਕੇ ਮਦੀਨੇ ਦੀ ਗੌਸ਼ਟਿ 


ਦਰਵਾਨ ਇਸ ਨੇ ਏਤਾ ਖਜਾਨਾ ਕਿਉ ਕਰ ਜਮਾ ਕੀਤਾ ਹੈ। ਤਬ ਦਰਵਾਨ ਕਹਿਆ ਜੀ 
ਇਹੂ ਐਸਾ ਜਾਲਮੁ ਹੈ ਜਹਾਂ ਰੁਪਈਯਾ ਮ੍ਹਰਿ, ਸੁਣਤਾ ਹੈ ਤਹਾਂ ਛਡਿਅਤਾ ਨਾਹੀ ਭਾਵੇ” 
ਕਹਾ ਹੋਵੈ । ਤਬ ਸੁਲਤਾਨ ਹਮੀਦ ਕਾਰੂ ਕਹਿਆ ਕਹੂੰ ਰੁਪਈਆ ਕੀ ਜਾਤ ਰਹੀ ਹੈ । 
ਤਬ ਵਜੀਰ ਕਹਿਆ ਜੀ “ਕਹੂੰ ਨਹਿ ਰਹਿਆ । ਤਬ ਏਕ ਸਹੇਲੀ ਪਾਤਸਾਹ ਕੀ 
ਖੂਬਸ੍ਰਤ ਥੀ ਉਸ ਕਉ ਪਾਤਸਾਹ ਕਹਿਬਖਾਨੇ ਬੈਠਾਇਆ । ਜੇ ਕੋਈ ਏਕ ਰੁਪਈਯਾ 
ਦੇ ਦੇਵੇ ਸੌ ਲੇਵੇ । ਤਬ ਏਕ ਸੌਦਾਗਰ ਕੇ ਬੇਟੇ£ ਨੇ ਮਾਉ ਕਉ ਕਹਿਆ ਜੋ ਏਕ 
ਰੁਪਈਯਾ ਦੇਵੇ ਤਾਂ ਪਾਤਸਾਹ ਸਹੇਲੀ ਬੇਚਤਾ ਹੈ । ਤਾ ਉਸ ਕਹਿਆ ਬਚਾਂ ਰੁਪਯਾ 
ਕਹਾਂ ਸੁਲਤਾਨ ਹਮੀਦ ਕਾਰ੍ਹ ਕੀ ਪਾਤਸਾਹੀ ਮਾਹਿ । ਪਰ ਏਕ ਰੁਪਯਾ ਤੇਰੇ ਬਾਪ ਕੇ 
ਮੁਹ ਵਿਚਿ ਹੈ ਗੌਰਿ ਵਿਚਿ । ਤਬ ਉਨ ਸਉਦਾਗਰੁ ਬਚੇ ਰੁਪਯਾ ਲੋ ਕਰ ਕਹਿਬਖਾਨੇ 
ਗਇਆ । ਸਹੌਲੀ ਮੁਲ ਲਈ ਰੁਪਯੇ ਪਰ । ਐਸਾ ਪਾਤਸਾਹੁ ਹੈ । ਰੁਪਯਾ ਕਰੂੰ ਨਾਹੀ 
ਫਛਾਡਤਾ ।“ਅਰ ਅਦਲ ਤਪਾਵਿਸ ਭੀ ਕੁਛ ਕਰਦਾ ਨਾਹੀ । ਤਾਂ ਫੇਰਿ ਬਾਬਾ ਬੋਲਿਆ । 
ਜੌ ਇਹੁ ਵਡਾ ਗ੍ਰਨਾਹਿਗਾਰ ਹੈ । ਦਰਿਗਹਿ ਖੁਦਾਇ ਦੀ ਵਡੀ ਸਜਾਇ ਪਾਵੇਗਾ । 
ਲਾਨਤ ਹੈ ਇਸਦੀ ਕਮਾਈ ਕਉ । ਅਰੁ ਹੈਫ ਹੈ ਏਸ ਦੋ ਜੀਵਨੇ ਕਉ । ਏ ਪਰਵਦਗਾਰ 
ਏਹਿ ਵਡਾ ਬਜੇਗਾਰ ਹੈ । ਅਗਲੌ ਕਾਰ ਕਉ ਜਿਮੀਨ ਝਲਿਆ ਸੀ। ਅਰੁ ਇਸ ਨੂ 
6ਕਾਈ ਜਾਇ ਰਖ ਨ ਸਕੋਗੀ । ਤਾਂ ਬਾਬੇ ਦਰਵਾਨ ਕਉ ਕਹਿਆ ਜੌ ਤੁਮ ਇਤਨਾ 
ਜਵਾਬ ਸੁਲਤਾਨ ਹਮੀਦ ਕਾਰ ਕਉ ਜਾਇ ਕਹੁ ਜੋ ਦੋਇ ਫਕੀਰ ਤੇਰੀ ਡੇਵਡੀ ਅਗੇ 
ਖੜੇ ਹੈਨ । ਅਰੁ ਕਹਤੇ ਹੈਨਿ ਜੰ ਤੂੰ ਇਕ ਵਾਰੀ ਅਸਾਂ ਨਾਲ ਮੁਲਾਕਾਤ ਕਰਾ ਤਾਂ 
ਓਨਹੁ ਦਰਵਾਨੌ ਜਾਇ ਅਰਜ ਕੀਤੀ । ਤਾਂ ਪਾਤਸਾਹਿ ਬਾਹਰ ਆਇ ਖੜਾ ਹੋਆ । ਅਗੈ 
ਬਾਬਾ ਠੀਕਰੀਆ ਚੁਨਦਾ ਸੀ। ਤਾਂ ਸੁਲਤਾਨ ਹਮੀਦ ਕਾਰੂ ਕਹਿਆ ਜੋ ਜੀ ਏਹ 
ਠੀਕਰੀਆ ਕਿਆ ਕਰਹਗੇ । ਤਾਂ ਫੋਰ ਬਾਬਾ ਬੌਲਿਆ ਜੌ ਜੀ ਏਹੁ ਠੀਕਰੀਆ ਦਰਗਾਹ 
ਖੁਦਾਇ ਦੀ ਲੌ ਜਾਹਿਗੇ । ਤਾ ਪਾਤਿਸਾਹ “ਬੋਲਿਆ ਜੋ ਜੀ ਠੀਕਰੀਆ ਪਹਚਿਦੀਆ 
ਨਾ ਹੀ । ਸੌ “ਇਥੇ ਹੀ ਰਹਨਗੀਆਂ। ਤਾਂ ਫੋਰ ਬਾਬਾ ਬੋਲਿਆ । ਹੇ ਸੁਲਤਾਨ ਹਮੀਦ 


7. ਯੂ. !7 ਵਿਚ ਪਾਠਾਂਤਰ 'ਕਾਂਹ੍ਰ ਰਹੀ ਨਾਹੀ” ਹੈ । ਪੱਤਰਾਂ (168/ਉ) 


1. ਗੁ.ਨ 

2. ਗੁ, ਨਾ. ਯ੍ਰ. 16 ਵਿਚ ਇਹ ਸ਼ਬਦ ਨਹੀਂ” ਹਨ (ਪੱਤਰਾ/ਉ) 

3. ਗੁ ਨਾ. ਯੂ. 17 ਵਿਚ ਪਾਠਾਂਤੁ “ਪਾਤਸ਼ਾਹ ਕੀ ਸਹੇਲੀ ਲਈਐ” ਪੱਤਰਾਂ (168/ਅ) ਗੁ. ਨਾਂ. ਯੂ. 
16 ਵਿਚ “ਪਾਠਾਂਤਰ 'ਪਾਤਸ਼ਹ ਕ) ਸਹੇਲੀ ਬੇ ਚਤਾ ਹੈ ਲਈਐੰ", ਪੱਤਰਾ (106/6) 

4. ਗੁ. ਨਾਂ. ਯੂ. 17 ਵਿਚ ਇਹ ਲਾਈਨ ਲਿਖਾਰੀ ਪਾਸੋ” ਰਹਿ ਗਈ ਲਗਦੀ ਹੈ ਪੱਤਰਾ (.08/ਅ) 

9, ਗੁ. ਨ , ਯੂ. 16 ਤੇ 17 ਵਿਚ ਪਾਠਾਂਤ ਇਸ ਪ੍ਰਕਾਰ ਹੈ “ਕੋਈ ਜਾਹਿ ਝਲਿ ਨ ਸਕੇਗੀ, “ਜਾਇ 
ਰਖ ਨ ਸਕੇਗੀ ਨਾਹਿ” । ਕ੍ਰਮਵਾਰ ਪੱਤਰਾਂ (106/ਅ), (169/ਤ) 

6, ਗੁ ਨਾ. ਯੂ. 16, 17 ਵਿਚ ਪਾਠਾਂਤਰ “ਅਬਿਆ” ਕਹਿਆ ਹੈ । ਕ੍ਰਮਵਾਰ ਪਤਰ: (106/ਅ) 


?. ਗੁ. ਨਾ. ਯੂ 17 ਤੇ ਲਿਥੋ ਵਿਚ ਪ ਠਾਂਤਰ 'ਮ_. ਇਆ ਇਥੇ ਹ। ਰਹਿਨਗੀਆ” ਗੁ. ਨਾਂ. ਯੂ. 16 
ਵਿਚ ਮ੍ਰਲ ਵਾਂਗ “ਮੁਇਆ” ਸ਼ਬਦ ਨਹੀ” ਪਤ ਅਤੇ! _ ਇਥੇ ਹ। ਰਹਿਦੀਆਂ ਹੈਨਿ । ਕ੍ਰਮਵਾਰ 
ਪੁੱਤਰਾ (169/ਉ), (ਪੰਨਾ 190), ਧੱਤਰਾ (106/ਅ) 


106102€0 70 73137 00756 1761 


ਮੁਲ-ਪਾਠ 167 


ਕਾਰੂ ਤੇ ਜੋ ਪੈਤਾਲੀ ਹਰੀਜ! ਖਜਾਨਾ ਜਮਾ ਕੀਤਾ ਹੈ । ਜਲਮੁ ਕਰਕੇ ਸੋ ਤੇਰੇਂ ਨਾਲ 
ਕਿਉਕਰ ਖਹੁਚੋਗਾ । ਤੁਮਾਰਾ ਬਡਾ ਕਾਰ੍ਹ ਚਾਲੀ ਹਰੀਜ ਖਜਾਨਾ ਲੇ ਗਇਆ ਹੈ ਸਾਥ 
ਜੋ ਤੁਧ ਖਜਾਨਾ ਸੌਜਿਆ ਹੈ । ਤਾਂ ਫੋਰ ਸੁਲਤਾਨ ਹਮੀਦ ਕਾਰ੍ਹ ਕਹਿਆ ਜੋ ਜੀ ਕਿਵੇ” 
ਏਹੁ ਖਜਾਨਾ ਸਾਬ ਪਹੁਚੇਗਾ ਭੀ । ਤਾਂ ਬਾਬਾ ਏਲਿਆ ਹੋ ਪਾਤਸਾਹ ਹਮੀਦ ਕਾਰੂ ਏਹੁ 
ਖਜਾਨਾ ਤੇਰੋ ਨਾਲ ਤਦ ਪਹੁਚੇ ਜੇ ਤੂੰ ਖੁਦਾਇ ਦੇ ਨਾਇ ਥੰੌਰਾਇਤ ਕਰਹ ਤਾ ਤੇਰੇ ਨਾਲ 
ਖਜਾਨਾ ਚਲੇ “ਪਹੁਚੇ । ਨਾਹੀ ਤਾਂ ਈਹਾਂ ਹੀ ਟਹੇਗਾ । ਏਸ ਖਜਾਨੇ ਕੇ ਵਾਰਸ ਅਵਰ 
ਹੋਵੋਗੇ । ਪਹਲੇ ਤੇਰਾ ਖਜਾਨਾ ਮਾਲ ਜਮੀਨ ਜਿਨਸ ਜਬਤ _ਕਰਹਗੇ ਤਾ ਪਾਛੇ ਤੇਰੀ 
ਗੋਰ ਮਜਲੁ ਕਾ ਆਹਰੁ ਕਰਹਿਗੇ । ਵੇਖ ਤੁਮਾਰਾ ਵਡਾ ਕਾਰ੍ਹ ਥਾਂ । ਜਿਸ ਨੇ ਚਾਲੀ 
ਹਰੀਜ ਖਜਾਨਾ ਜਮ੍ਹਾ ਕੀਆ ਥਾ । ਓਹੁ ਐਸੇ ਰੀਜ ਉਨ ਕਾ ਇਕ ਸਿਰਾ ਜਿਮੀਨ ਥਾ 
ਅਰ _ਇਕ ਸਿਰਾ ਅਸਮਾਨ ਥਾ। ਤਾ ਮਿਹਤਹ ਮ੍ਰਸੇ ਪੈਕੰਬਰ ਕੀ ਤਾਇਤ ਕਬ੍ਹਲੁ ਨ 
ਕੀਤੀ ਓਸੁ । ਅਤੇ ਸਾਥ ਹੀ ਖੁਦਾਇ ਦਾ ਹੁਕਮ ਕਬ੍ਲੂ ਨ ਕੀਤੇ ਸੁ। ਤ੍ਰੋ ਫਰਮਾਨ 
ਖੁਦਾਇ ਨੇ ਕਾਰ੍ਹ ਹਿਲਾਕ ਕਉ ਹਏ । ਜੋ ਏ ਕਾਰ੍ਹ ਤੂੰ ਇਨਾ ਚਾਲੀ ਹਰੀਜ ਖਜਾਨਿਆ 
ਵਿਚ' ਇਕ ਗੰਜ ਮੋਰੇ ਰਾਹ ਉਪਰ ਖੰਰਾਇਤ ਕਰੁ । ਤਿਸ/ ਖੁਦਾਇ ਦੇ ਹੁਕਮੁ ਕਰ 
ਤੋਇ ਇਲਾਮੁ । ਹਜਰਤ ਮ੍ਰਸੋ ਕਾਰੂ ਉਪਰ ਕੀਤੇ । ਜੌ ਏ ਕਾਰੂ ਕਛੁ” ਥੋੜੀ ਬਹੁਤੀ 
ਖਰਾਇਤ ਖੁਦਾਇ ਦੇ ਰਾਹ ਕਰੁ । ਤਾਂ ਕਾਰੂ ਐਸਾ ਮਗਰੂਰ ਥਾ ਦਉਲਤ ਅਤੇ ਲਸਕਰਾ 
ਉਤੇ । ਖੁਦਾਇ ਦੇ ਤ੍ਰਾਏ ਹੁਕਮ ਫੇਰਿਉਸੁ । ਜੇ ਚਉਥਾ ਹੁਕਮੁ ਹੋਆ ਤਾਂ ਭੀ ਫੋਰਿਓਸੁ । 
ਤਾ ਜਿਮੀਨ ਕਉ ਹੁਕਮੁ ਹੋਆ ਜੋ ਕਾਰੂ ਫੇਰ੍ਹਨ ਕੇ ਪੈਰ ਪਕੜ । ਅਰੁ ਗਰਕ ਕਰ 
ਸਮੇਤ ਖਜਾਨੇ ਤਾ ਕਾਰ੍ਹ _ਹਿਲਾਕ ਹੋਆ । ਤਾ ਦਉਰ ਕਿਆਮਤ ਤਕ ਜਿਮੀਨ” ਵਿਚ 
ਚਲਿਆ ਜਾਵੇਗਾ । ਹੋ ਕਾਰੂ ਹਮੀਦ ਜਿਮੀਨ ਭੀ ਉਸ ਨੌ ਤਦ ਗਰਕੁ ਕੀਤਾ ਸਾ ਜੌ 
ਓਹੁ ਸੂਮ ਥਾ ਜਾਲਮੁ ਨ ਥਾਂ । ਅਰ ਦ੍ਰਸਰਾ ਭਾਈ ਕਾਰ੍ਹ ਨਿਕਾ ਹਰੂਨ ਥਾਂ । ਉਸਨੇ 
ਖੁਦਾਇ ਦੀ ਤਾਇਤ ਮੰਨੀ ਮ੍ਰਸੇ ਪੈਕੰਬਰ ਕੀ ਉਮਤ ਹੋਆ । ਮੂਸੇ ਪੈਕੰਬਰ ਪਿਛੋ ਉਸ 
ਪਉ ਪੈਕੋਬਰੀ ਮਿਲੀ _ਯਕੀਨੁ ਕਰਕੇ । ਤ੍ਰੰ ਉਮਤ ਮਹੌਮਦ ਮੁਸਤਫਾਇ ਕੀ ਹਇ ਕਰ 


.ਬਾਂਕੀ ਸਭ ਖਰੜਿਆਂ ਵਿਚ 'ਹਰੀਜ” ਦੀ ਥਾਂ ਸਭ ਜਗ੍ਰਾਂ “ਗ੍ਰੌਜ ਸ਼ਬਦ ਹੈ । 

ਗੁ. ਨਾ. ਯੂ, 16 ਵਿਚ 'ਚਲੋ” ਸ਼ਬਦ ਹੈ ਪੱਤਰਾ (106/%) 

ਗੁ. ਨਾ. ਯੂ. 16 ਵਿਚ ਪਾਠਂਤਰ “ਗੌਜ ਥੇ ਜਿਨ ਕਾ!” ਪੱਤਰਾ (107/6) 

੦ ਗੁ, ਨ. ਯੂ 17 ਤ ਲਿਥੋਂ ਵਿਚ ਵਾਧੂ ਪਠ ਇਸ ਪ੍ਰਕਾਰ ਹੈ । ਜਿਸ ਨੇ ਤੈਨੂੰ ਪਦਾ ਕੀਤਾ ਹਈ ਅਰ 
ਤੈਨੂੰ ਬਾਦਸ਼ਾਹ ਬਣਾਇਆ ਹੋਈ ਤਾਂ ਮੌਰੋ ਨਾਲ ਖਜਨ! ਪਹੁੰਚੋਗਾ ਨਾਹੀ ਤਾਂ ਈਹਾ ਕਾ ਈਹਾ 
ਹੀ ਰਹੇਗਾ । ਇਸ ਖਜਾਨੇ ਦੰ ਵਾਰਸ ਹ। ਅਵਰ ਹੀ ਰੋਏਗੇ । ਤਾਂ ਕਾਂਰ੍ਹ ਐਸਾ _ਮਗਰ੍ਹਰਾ ਥਾਂ... 
ਕ੍ਰਮਵਾਰ ਪੱਤਰਾ (170/6) ਪੰਨ' 190 

5. ਗੁ. ਨਾ. ਯੂ. ਵਿਚ ਪ'ਠਾਂਤਰ 'ਥੁੜੀ ਅਗਲ ਖਰ/ਇਤ ਖੁਦਾਇ ਦੇ ਰਾਹ ਉਪਰਿ ਕਰਿ ।? ਪੱਤਹਾ 


ਡੰ” ੯੭੬੨ , ਨ 


(170/6) 
6. ਗੁ. ਨਾ. ਯੂ. 16 ਵਿਚਲਾ ਪਾਠਾਤਰ “ਸਮੇਤ ਖਜਾਨੇ ਕਾਰੂ ਹਿਲਾਕ ਗਰਕਿ ਹੋਆ । (ਉਹ) 
$, ਗੁ. ਨਾ. ਯੂ. 10 ਵਿਚ ਸ਼ਬਦ “ਭਿਸਤਿ” ਹੈ ਜੋ ਅਸਧ ਹੈ । (ਉਹ/) 


168 ਮੱਕੇ ਮਦੀਨੇ ਦੀ ਗੋਸ਼ਟਿ 


ਐਜਾ ਜੁਲਮੁ ਰਯਤ _ਉਪਰ ਕੀਤਾ ਹੈ । ਜੋ ਜਹਾ ਤਕ ਪਈਸੇ ਕੀ ਜਾਤ ਹੈ ਸਭ ਲੂਟ 
ਲੀਤੀ ਹਈ। ਏ ਜੁਲਮ ਕੇ ਖਜਾਨੇ ਤੋਰੇ ਸਾਥ ਕਿਉ ਕਰ ਚਲਹਿਗੇ । ਹੁਣ ਤ੍ਰੰ ਇਸ 
ਜੁਲਮ ਥੀ ਬਾਜ ਆਉ ਤਬਹ ਕਰ । ਤਾਂ ਕਾਰੂ ਹਮੀਦ ਕਹਿਆ ਜੁ ਜੀ ਏਹੁ ਮਨ ਮੇਰਾ 
ਦੁਨੀਆ ਦੀ ਹਿਰਸ ਵਿਚਿ ਗਰਿਕ ਹੈ ਜੋ ਪਿਛੋਂ ਹੋਈ ਸੋ ਗੁਜਰੀ । ਹੁਣ ਤੋਬਾ ਹੈ ਇਸ 
ਜੁਲਮ ਥੀ । ਪਰ ਜੀ ਕੋਈ ਐਜੀ ਨਸੀਹਤ ਸੁਣਾਈਐ ਜਿਸ ਸੁਣ ਕਰ ਏਹੁ ਮਨ ਮੌਮ 
ਹੋਵੇ । ਅਤੇ ਖੁਦਾਇ ਦੇ ਰਾਹ ਉਤੇ ਸਾਦਕ ਹੋਵੇ ਅਤ ਖੁਦਾਇ ਵਲ ਆਵੇ । ਤਾਂ ਬਾਬੇ 
ਨਾਨਕ ਸੁਲਤਾਨਾਂ ਕਾਰ੍ਹ ਕੇ ਪ੍ਰਥਾਇ ਨਸੀਹਤ ਨਾਮਾ ਕੀਤਾ : 
ਨਸੀਹਤ ਨਾਮਾ ਮਹਲਾ ॥ ੧॥ 

ਜੋ ਕੀਚੇ ਨੇਕ ਨਾਮੀ ਜੋ ਦੇਵੇ ਖੁਦਾਇ । 

ਜੋ ਦੀਸੋ ਜਿਮੀਪੁਰ ਸੌ ਹੱਸੀ ਫਠਾਹਿ । 

ਦਾਇਮ ਨ ਦੌਲਤ ਕਸੋ ਬੋਸੁਮਾਰ । 

ਨ ਰਹੇਗੇ ਕਰੌੜੀ ਨ ਰਹੇਗੇ ਹਜਾਰਿ । 

ਦਮੜਾ ਤਿਸੀ ਕਾ ਜੋ ਖਰਚੇ ਅਰ ਖਵਾਇ । 

ਦੇਵੇ ਦਿਲਾਵੇ ਬਰਾਏ£ ਖੁਦਾਇ । 

ਰੌਤਾ ਨ ਰਾਖੋ ਇਕੇਲਾ ਨ ਖਾਇ । 

ਤਹਕੀਕੀ ਦਿਲਦਾਨੀ ਵਹੀ ਭਿਸ਼ਤ ਜਾਇ । 

ਨ ਕੀਜੇ ਤਵਜਾ ਨ ਕੀਚੇ ਗੁਮਾਨ । 

ਨ ਰਹੋਗੀ ਦੁਨੀਆ ਨ ਰਹੇਗਾ ਦੀਵਾਨੁ । 

ਹਾਥੀ ਵਾ ਘੋੜੇ ਲਸਕਰ ਹਜਾਰ । 

ਹੋਵਹਿਗੇ ਗਰਕਿ ਪਲਕ ਮਹਿ ਨ ਲਗੇ ਗੀ ਵਾਰ ।? 

ਦੁਨੀਆ ਕਾ ਦਿਵਾਨਾ ਕਹੋ ਮੁਲਖ ਮੇਰਾ । 

ਆਈ ਮਉਤ ਸਿਰਪਰ ਨ ਤੋਰਾ ਨ ਮੇਰਾ । 

ਕੋਤੀ ਚਲੀ ਦੇਖ ਬਾਜਾ ਬਜਾਇ । 

ਰਹੇਗਾ ਵਹੀ ਏਕ ਸਾਚਾ ਖੁਦਾਇ । 

ਆਇਆ ਇਕੇਲਾ ਇਕੇਲਾ ਚਲਾਇਆ । 

ਚਲਿਦੇ ਵਖਤ ਕੋਈ ਕਾਮ ਨ ਆਇਆ । 

ਲੋਖਾ ਮੰਗੀਜੈ ਕੇ ਦੀਜੰ ਜਬਾਬ । 

ਤੋਬਾ ਪੁਕਾਰੇ ਬਹੁ ਪਾਵੈ ਅਜ਼ਾਬ । 

ਖਲਕ ਪਰ ਕੀਆ ਜੌਰ ਦੜਮਾ ਕਮਾਇਆ । 
ਰਿ “ਲਤਾਨ” ਸ਼ਬਦ ਨਹੀਂ” ਹੈ, ਪੱਤਰਾ (108/8) 

ਲ ਵਿਚ ਸ਼ਬਦ “ਰਜਾਵੇ” ਅਢੁਕਵਾਂ ਹੌਣ ਤੋਂ ਪਾਠ ਗੁ. ਨਾ. ਯੂ. 17 ਵਿਚ” ਲਿਆ ਹੈ । ਪੱਤਰਾਂ 


ਜਰ) 
ਪਾਠਾਂਤਰ 'ਜੌਵਹਿ ਗਰਕਿ ਤਦੇ ਉਸ ਲਾਗੇਗੀ ਬਾਰਿ”, 'ਰੌਵੰ ਗਰਕ ਤਿਸ ਲਗੇ ਨ ਬਾਰਿ 1 


ਗੁ. ਨਾਂ. ਯੂ. 16, 17 ਕ੍ਰਮਵਾਰ ਪੱਤਰਾਂ (108/ਅ), (172/₹) 


2 


ਮੂਲ-ਪਾਠ 


ਖਾਇਆ ਹੰਢਾਇਆ ਅਜਾਈ ਗਵਾਇਆ । 
ਆਖਰ ਪਛਤਾਵਾ ਕਰੇ ਹਾਇ ਹਾਇ । 
ਦਰਗਹ ਗਇਆ ਬਹੁ ਪਾਵੈ ਸਜਾਇ । 
ਲਾਨਤ ਵੈ ਤੈਕ੍ਰ ਤੈਡੀ ਕਮਾਈ । 

ਦਗਾ ਬਾਜੀ ਕਰਕੇ ਦੁਨੀਆ ਲੁਟ ਖਾਈ । 
ਪੀਏ ਪਿਆਲੇ ਅਰ ਖਾਏ ਕਬਾਬ । 

ਦੇਖੋ ਰੋ ਕਾਰ੍ਹ ਜੌ ਹੋਤੇ ਖਰਾਬੁ । 

ਜਿਸ ਕਾ ਤੂੰ ਬੰਦਾ ਤਿਸੀ ਕਾ ਸਵਾਰਿਆਂ । 
ਦੁਨੀਆ ਕੌ ਲਾਲਚ (ਲਗ) ਤੈ ਸਾਹਿਬ ਸਿਵਾਰਿਆਂ । 
ਨ ਕੀਤੀ ਇਬਾਦਤ ਨ ਰਖਿਓ ਈਮਾਨ । 
ਹਕ੍ਹਮਤ ਨ ਕੀਤੀ ਇਬਾਦਤ ਨ ਰਖਿਓਂ ਈਮਾਨ । 
ਹਕ੍ਰਮਤ ਨ ਕੀਤੀ ਪੁਕਾਰੇ ਜਹਾਨ । 

ਅੰਦਰ ਮਹਲਾ ਦੇ ਬੈਠਾ ਤੂੰ ਜਾਇ । 

ਹਰਮਾ ਸਿਉ ਖੋਲੇ ਖਸਬੋਈ ਲਗਾਇ । 

ਪ੍ਛ ਨ ਬੁਝ ਬਾਹਰਿ ਕਿਆ ਹੋਇ । 
ਹਰਾਮੀ ਗਰੀਬਾ ਨਰ ਮਾਰੇ ਬਗੌਇ । 

ਵਸਦੀ ਉਜਾੜੇ ਤ ਫੇਰ ਨ ਵਸਾਇ । 
ਕ੍ਰਕਹਿ ਪੁਕਾਰ ਹਿ ਨ ਕੌ ਦਾਦ ਪਾਵੈ । 
ਕਰੌੜੀ ਲਖੋੜੀ ਜੋੜੀ ਬੇਸ੍ਮਾਰ । 

ਕਈ ਕਿਰਸਾਣ ਬਪੜੇ ਮਰੀਵਹਿ ਹਜਾਰ ।” 
ਹਾਕਮ ਕਹਾਵੈ ਅਦਾਲਤ ਨ ਹੌਇ । 

ਦੁਨੀ ਕਾ ਦਿਵਾਨਾ ਫਿਰੇ ਮਸਤ ਲੋਇ । 
ਲਟੇ ਮੁਲਖੁ ਸਾਰਾ ਪਹਰੇ ਖਰਚੈ ਤ ਖਾਇ । 
ਦਜਿਕ ਕੀ ਆਤਿਸ ਮਾਰੇ ਜਲਾਏ । 

ਨ ਕੀਚੇ ਹਿਰਸ ਵੇਖ ਦੁਨੀਆ ਕੌ ਦਿਵਾਨ । 
ਹਮੇਸਾ ਨ ਰਹੌਗੀ ਤ੍ਰ੍‌ ਐਸੀ ਨ ਜਾਨੇ । 
ਉਠਾਏ ਸਫਾ ਤਉ ਲਾਗੈ ਨ ਵਾਰ । 

ਤਬ ਕਿਸ ਕੀ ਹੈ ਦੁਨੀਆ ਕਿਸ ਕੇ ਘਰ ਬਾਰਿ । 
ਨ ਕੀਜੇ ਹਿਰਸ ਬਹੁਤ ਦੁਨੀਆ ਕੇ ਯਾਰ । 
ਚੰਦ ਰੋਜ ਚਲਣਾ ਪਕੜਹੁ ਕਰਾਰ । 
ਸਰਸਿੰਦਾ ਨ ਹੋਵਹੁ ਕਛੁ ਨੇਕੀ ਕਮਾਇ । 


ਕਰ ਦਿੱਤਾ ਹੈ 


169 


ਮੱਕੇ ਮਦੀਨੇ ਦੀ ਗੋਸ਼ਟਿ 


ਲਾਨਤ ਕਾ ਜਾਮਾ ਪਹਿਰਿਆ ਨ ਜਾਇ । 

ਗਫਲਤ ਕਰਹਗੇ ਤ ਖਾਵਹਗੇ ਮਾਰ । 

ਬੋਟੀ ਵ ਬੋਟਾ ਕੋ ਲਹੋਗਾ ਨ ਸਾਰ । 

ਤੋਬਹ ਕਰਹੁ ਬਹੁ ਕੀਜੇ ਨ ਜੋਰੁ । 

ਦਜਕ ਕੀ ਆਤਿਸ ਜਲਾਏਗੀ ਗਰੁ । 

ਮਸਾਇਕ ਪੈਕੌਬਰ ਕੇਤੇ ਸਾਹ ਖਾਨ । 

ਨ ਦੀਸੇ ਜਿਮੀ ਪਰ ਉਨਹੁ ਕੇ ਨੀਸਾਨ । 

ਉਡਤੇ ਕਬ੍ਰਤਰ ਜਾਨਵਰ ਕੀ ਛਾਉ । 

ਕੇਤੇ ਖਾਨ ਹੂਏ ਕੋ ਪ੍ਰਛੌ ਨ ਨਾਉ । 

ਚਾਲੀ ਹਰੀਜ' ਜੋੜੇ ਨ ਰਖਿਓ ਈਮਾਨ । 

ਆਖਰ ਵਖਤ ਕਾਰ ਹੂਆ ਪਰੇਸਾਨ । 

ਨਦਾਨੀ ਏਹੁ ਦੁਨੀਆ ਫਾਨੀ ਮੁਕਾਮ । 

ਤੂੰ ਖੁਦਚਸਮ ਬੀਨੀ ਏਹੁ ਚਲਤਾ ਜਹਾਨ । 

ਹਰ ਵਖਤ ਬੰਦੇ ਤ੍ਰੰ ਖਿਜਮਤ ਸੰਭਾਰ । 

ਮਸਤੀ ਗਫਲਤ ਸੇਤੀ ਬਾਜੀ ਨ ਹਾਰ । 

ਤੋਬਹ ਨ ਕੀਤੀ ਕਰੇਦਿਆ ਗੁਨਾਹ । 

ਨਾਨਕ ਇਸ ਆਲਮ ਕਉ ਤੋਰੀ ਪਨਾਹ ॥੧।। 
ਜਾਂ ਬਾਬੇ ਨਾਨਕ ਨਸੀਹਤ ਨਾਮਾ ਪੜਿ ਸੁਣਾਇਆ । ਸੁਲਤਾਨ ਹਮੀਦ ਕਾਰ੍ਹ ਰ੍ਰਮੀ ਹੈਰਾਨ 
ਹੋਇ ਗਇਆ ਅਤੇ ਮੌਮਦਿਲ ਹੋਇ ਗਇਆ ਤਾ ਕਹਣ ਲਗਾ ਜੌ ਜੀ ਅਸੀ" ਤਾ ਅਜੀਮ 
ਦੁਨੀਆ ਵਿਚ ਗਰਕ ਹਾਂ । ਅਸਾਡਾ ਕਿਆ ਹਵਲੁ ਹੋਵੇਗਾ ਦਰਗਾਹ ਖੁਦਾਇ ਦੀ । 
ਤੋਬਹੁ ਤੌਬਹੁ ਖੁਦਾਇਆ । ਅਜ ਅਸਾਂ ਕਰ ਖੁਦਾਇ ਮਲ੍ਹਮ ਹੋਇਆ ਹੈ । ਅਗੈ ਅਸੀ” 
ਗਾਫਲ ਸੁਤੇ ਪਏ ਜੇ । ਅਸਾਂ ਕ੍ਰ੍‌ ਕੁਛ ਮਲ੍ਹਮ ਨਾ ਥਾ । ਬਾਬਾ ਜੀ ਤੇਰਾ ਮਸਲਾ ਸੁਣ ਕੇ 
ਅਸੀ” ਬਹੁਤ ਡਰੇ ਹਾਂ । ਜੌ ਅਸਾਡੇ ਬਾਬੇ ਕਿਆ ਹੌਇਗੀ । ਤਾਂ ਫੇਰ ਬਾਬਾ ਬੋਲਿਆ 
ਸੁਲਤਾਨ ਹਮੀਦ ਕਾਰ੍ਹ ਜੀ ਗਲੀ ਨੇਹੁ ਹੋੱਦਾ ਨਾਹੀ । ਅਰ ਖੁਦਾਇ ਭੀ ਰੀਝਦਾ ਨਾਹੀ । 
ਜਿਕਰ ਖੁਦਾਇ ਦੀ ਬੰਦਗੀ ਵਿਚ ਮਕਸੂਦ£ ਨ ਹੋਵੈ । ਤਿਚਰ ਛੁਟਣਾ ਮੁਸਕਲੁ ਹੈ । 
ਅਤੇ ਖਲਕ ਦੀ _ਦੌਸਤੀ ਕਮ ਨਹੀ“ ਆਵਦੀ । ਖਲਕ ਪਿਆਲੇ ਨਿਵਾਲ ਦੀ ਯਾਰ ਹੈ । 
ਜਿਚਰ ਖਾਵੈ ਤਿਚਰੁ ਮਿਤ੍ਰ ਅਤੇ ਜੋ ਨਾਂ ਖਾਵੈ ਤਾ ਦੁਸਮਣਿ । ਐਸਾ ਚਵਈਆ ਖਲਿਕ ਦਾ 
ਹੈ ਕੀ ਆਪਣੇ ਕੀ ਸਭ ਸੁਖ ਦੇ ਯਾਰ ਹੈਨ । ਦੂਖ ਦਾ ਮਿਤ੍ਰ ਕੋਈ ਨਾਹੀ ।! ਇਤ ਕਰ 
ਜੰਸਾਰ ਕੀ ਦੌਸਤੀ ਕੰਮ ਨਹੀ ਆਵਦੀ । ਸੰਸਾਰ ਥਾਹਵੁ ਖੁਦਾਇ ਦੀ ਦੋਸਤੀ ਭਲੀ ਹੈ । 


1. ਬਾਕੀ ਸਭ ਲਿਖਤਾਂ ਵਿਚ 'ਗੰਜ” ਸ਼ਬਦ ਹੈ । 
2, ` ਬਾਕੀ ਸਭ ਲਿਖਤਾਂ ਵਿਚ ਸ਼ਬਦ 'ਮੁਕੱਯਦ” ਹੈ ਜਿਸ ਦਾ ਅਰਥ 'ਕੈਦ ਕੀਤਾ ਹੋਇਆ, ਬੰਨਿਆਂ 
ਹੋਇਆ”, “ਮਕਸਦ” ਦ ਅਰਥ 'ਪ੍ਰਯੋਜਨ” ਉਦੇਸ਼ ਆਸ਼ਾ । 
ਇਹ ਤੁਕ ਗੁ. ਨਾ. ਯੂ. 17 ਵਿਚ ਨਹੀਂ' ਹੈ ਪੁੱਤਰਾ (174/ਅ) 


ਹੁਲ-ਪਾਠ 171 


ਤਾਂ ਸੁਲਤਾਨ ਹਮੀਦ ਕਾਰ੍ਹ ਕਹਿਆ ਜੀ ਆਦਮੀ ਕੀ ਦੋਸਤੀ ਨਹੀਂ ਹੋਇ ਆਵਦੀ । 
ਖੁਦਾਇ ਨਾਲ ਢੌਸਤੀ ਕਿਉ ਕਰਿ ਕਰੀਐ ਤਾਂ ਬਾਬੇ ਸ਼ਬਦ ਰਾਗ ਤਿਲੰਗੁ ਵਿਚ ਕੀਤਾ । 
ਰਾਗੁ ਤਿਲੰਗੁ ਮਹਲਾ ੧ ॥ 

ਦੌਸਤੀ ਯਾਰੋ ਦੋਸਤੀ ਦੋਸਤੀ ਸਿਰਪਰ ਜਾਣੇ । 

ਹੁਕਮ ਪਛਾਣੇ ਸਾਹ ਕਾ ਚਲੇ ਖਸਮੈ ਕੇ ਭਾਣੇ ॥ ੧॥ ਰਹਾਉ ॥ 

ਦੋਸਤੀ ਤਾ ਪਰ ਜਾਣੀਐ ਜਾ ਗੁਰ ਚਰਨ ਪਖਾਲੇ । 

ਹੌਇ ਨਿਮਾਣੀ ਪਵੈ ਛੜ ਖਸਮ ਕੇ ਦੁਆਰੋ ॥੨॥ 

ਜੋਰੁ ਨ ਲਾਗੇ ਦੋਸਤੀ ਨਹੀ ਮੁਲ ਵਿਕਾਵੈ । 

ਦਗੇ ਸਿਉ ਲਾਲ ਨ ਰੀਝਈ ਜੇ ਲਖ ਜਤਨ ਕਮਾਵੈ ॥੩॥ 

ਭਠ ਪਾਈ ਦੌਸਤੀ ਕਲੀ ਕੀ ਗਈ ਦੋਖਦਿਆਹੁ । 

“ਬਾਬਾ ਨਾਨਕ ਦੌਸਤੀ ਸਚ ਕੀ ਜੋ ਹੋਇ ਤੌੜ ਨਿਬਾਹਹ । 
ਜਾਂ ਇਤਨਾ ਸ਼ਬਦੁ ਬਾਬੇ ਕਹਿਆ ਤਾ ਪਾਤਸਾਹ ਹਮੀਦ ਕਾਰੂ ਕਦਮਾ ਉਤੇ ਢਹਿ ਪਇਆ । 
ਆਖ ਲਗਾ ਜੌ ਜੀ ਤੁਰ ਹੁਕਮ ਕਰੇ ਸੋਈ ਕਰੀਐ । ਤਾ ਫੇਰ ਬਾਬਾ ਬੋਲਿਆ । 
ਜਿਤਣੇ ਬੰਦੀਵਾਨ ਹੈਨ ਤਰੇ ਬੰਦੀ ਖਾਨੇ ਵਿਚ ਸੌ ਤ੍ਰੰ ਸਭਣਾ ਨੂੰ ਛਡ ਦਹਿ । ਤਾ ਤੇਰਾ 
ਦਹੀ ਜਹਾਨੀ ਭਲਾ ਹੋਵੇਗਾ । ਅਤੇ ਇਨ ਗਰੀਬਾ ਉਹ ਜੁਲਮ ਨ ਕਰੇ ਤਾ ਤ੍ਹਿ ਨ 
ਖੁਦਾਇ ਦੇ ਰਾਹ ਦੀ ਖਬਰ ਹੌਵੈ । ਤਾਂ ਸੁਲਤਾਨ ਹਮੀਦ ਕਾਰ੍ਹ ਆਖਿਆ । ਭਲਾ ਹੋਵੈ ਦੀ 
ਤਾਂ ਜਿਤਣੇ ਬੰਦੀਵਾਨ ਥੇ ਸੁਲਤਾਨ ਹਮੀਦ ਦੀ ਪਾਤਸਾਹੀ ਵਿਚ ਸੇ ਸਭੇ ਖਲਾਸ ਕੀਤੇ । 
ਨਾ ਕਿਸੇ ਗਰੀਬ ਉਤੇ ਜੌਰ ਜੁਲਮ ਹੋਵੇ । ਸੁਲਤਾਨ ਹਮੀਦ ਕਾਰ੍ਹ ਲਗਾ ਖੁਦਾਇ ਦੀ 
ਬੰਦਗੀ ਕਰਨ । ਅਤੇ ਨਾਲੋ ਲਗਾ ਖੈਰਾਇਤ ਕਰਨ । ਖੁਦਾਇ ਦੇ ਰਾਹ ਉਤੇ । 
ਸਭੇ ਖਜ਼ਾਨੇ ਖੋਲ ਦਿਤੇ ਸੌ ਲੰਗਰ ਲਾਇ ਦਿਤਾ । ਹਰਿ ਸ੍ਰਬਿਆ “ਵਿਚ ਜਹਾਂ ਤਕ 
ਕਾਰ੍ਹ ਕੀ _ਪਾਤਿਸਾਹੀ ਥੀ । ਸਭ ਜਾਹਿਗਾ ਅੰਦਰ ਅਮਨ ਚੈਨ ਵਰਤ ਗਇਆ । 
ਬਾਬੇ ਨਾਨਕ ਦਾ ਸਦਕਾ । ਪਾਤਸਾਹ ਆਖਣ ਲਗਾ ਜੀ ਹੁਣ ਅਸਾਂ ਕੁ ਖੁਦਾਇ ਮਿਲਣੇ 
ਦੀ ਉਮੈਂਦ ਹੋਈ ਹੈ । “ਤਾਂ ਪਾਤਸ਼ਾਹ ਮੋਰੀਦ ਹੋਇਆ ਬਾਬੇ ਦਾ। ਤਾਂ ਫੋਰ ਬਾਬਾ ਬੋਲਿਆ 
ਜੋ ਖੁਦਾਇ ਵਲ ਲਗੈ ਹੈਨਿ ਅਤੇ ਖੁਦਾਇ ਦੀ ਬੰਦਗੀ ਕਰਦੇ ਹੈਨ । ਤਿਨਾ ਦੇ 
ਸਭੈ ਕੰਮ ਖੁਦਾਇ ਰਾਸ ਕਰਦਾ ਹੈ। ਅਰੁ ਖ੍ਰਦਾਇ ਕਿ ਮਿਹਰ ਉਨ ਕਉ ਹੌਦੀ 


1. ਗੁ. ਨਾ. ਯੂ. 17 ਤੋ ਲਿਥੋ ਵਿਚ ਕੁਝ ਵਾਧੁ ਪਾਠ ਇਸ ਪ੍ਰਕਾਰ ਹੈ । “ਦੌਸਤੀ ਤਾ ਪਰ ਜਾਣੀਐ ਜਾ 
ਰਚ ਮਚ ਲਾਵੈ । ਘੁੰਡ ਨ ਕਢੋ ਖਸਮ ਸਿਉ ਸਰਮ ਸਭ ਚੁਕਾਵੇ ਪੱਤਰਾ (174-75), ਪੰਨਾ 192 
ਵਜੋ ਪ੍ਰਕਾਰ ਗੁ. ਨਾ. ਯੂ. 16 ਵਿਚ ਕੇਵਲ ਇਕ ਤੁਕ ਦਾ ਵਾਧੂ _ ਪ'ਠ ਹੈ” “ਦੋਸਤੀ ਤਾ ਪਰਿ 
ਜਾਣੀਐ ਗੁਰ ਸਬਦ ਪਛ'ਟ” । ਪੁੱਤਰਾ (112/ਅ) 

2. ਗੁ. ਨਾ. ਯੂ. 16. 17 ਵਿਚ ਪਾਨਾਂਤਰ (1) ਬਾਬਾ ਨਾਨਕ ਦੌਸਤੀ ਜਿ ਹੋਵੇ ਤੋੜਿ ਬਹ  ਠਿਬਾਰ,” 
ਪੁਤਰਾ (110/ਅ) (2) ਬਾਬਾ ਨਾਨਕ ਦੋਸਤੀ ਤਉ ਭਲ] ਤੋੜ ਨੇ ਬਹੁ ਪੱਤਰਾ (175/੪) 

3, “ਜਹਾ ਤੀਕਤਿ ਰੂਮ” ਗੁ. ਨਾ. ਯੂ. 16, 17 ਪੱਤਰ' (1116), (175/ਅ) 

4. ਇਹ ਲ'ਈਨ ਗੁ. ਨਾ. ਯੂ. 17 ਵਿਚ ਨਹੀਂ ਹੈ । ਪੱਤਰਾ (175-76) 


172 ਮੱਕੇ ਮਦੀਨੇ ਦੀ ਗੋਸ਼ਟਿ 


ਹੈ। ਤਾਂ ਸੁਲਤਾਨ ਹਮੀਦ ਕਾਜੂ ਕਹਿਆ ਜੋ ਜੀ ਤੁਹਾਡੀ ਨਿਹਰ ਤ ਖੁਦਾਇ ਪਾਈਦਾ 
ਹੈ। ਤਾਂ ਫੋਰਿ ਬਾਬੋ ਕਹਿਆ ਤੇ ਸੁਲਤਾਨ ਹਮੀਦ ਕਾਰ ਤੁਹਿ ਉਤੇ ਖੁਦਾਇ ਦੀ ਮਿਹਰਿ 
ਹੋਈ ਹੈ। ਅਤੇ ਅਸਾਡੀ ਭੀ ਮਿਹਰ ਹੈ । ਨਹੀ ਤਾ ਵਡੇ ਕਾਰੂ ਵਾਂਗ ਤ੍ਰ ਹਿਲਾਇਕ 
ਹੌਇ ਜਾਂਦਾ । ਪਰ ਤੁਹਿ ਤੁਰਤ ਚੇਤਿਆ ਖੁਦਾਇ ਵਲ ਆਇਓ । ਤਾ ਫੇਰ ਸੁਲਤਾਨ 
ਕਹਿਆ ਜੌ ਜੀ ਤੇਰਾ ਦੀਦਾਰੁ ਫੋਰ ਕਹਾ ਹੌਵੇਗਾ । ਤਾਂ ਬਾਬੇ ਕਹਿਆ ਹੁਣ ਅਸੀ” ਮਦੀਨੇ 
ਦੇ ਹਜ ਕਉ ਆਏ ਹਾਂ । ਕੋਈ ਦਿਨ ਮਦੀਨੇ ਗੁਜਰਾਨੁ ਕਰਹਿਗੇ । ਤਬ ਪਾਤਸਾਹ ਭੀ 
ਆਏ ਲਗਾ ਰਹਣ ਮਦੀਨੇ ਮਾਹਿ? ॥ ੧ ॥ 

ਤਬ ਕਿਤਣੀ ਕੁ ਮੁਦਤ ਗੁਜਰੀ ਤਾ ਮਕੇ ਹਾਜੀ ਰੁਕਨਦੀਨ ਕਾਜੀ । ਮਕੇ ਕੇ 
ਜਹਾ ਤੀਕ ਪੀਰਜਾਦੇ ਹੈਸਨ । ਅਰ ਪੀਰ ਬਹਾਵਦੀ ਤੋ ਆਦਿ ਲੋਕਰ ਸਭ ਮਦੀਨੇ ਕਉ 
ਆਏ । ਆਗੋ ਚਾਰੋ ਇਮਾਮ ਮਦੀਨੇ ਕੇ ਜਾਇ ਕਰ ਹਾਜੀਆਂ ਚਉ ਲੰ ਆਏ। ਜਾ ਮਦੀਨੇ 
ਵਿਚ ਆਏ ਵੇਖਣ ਤਾ ਕੇ ਵੇਖਨ ਹਾਜੀ ਦਰਵੇਸ਼ ਬਾਬਾ ਨਾਨਕ ਕਲੰਦਰੁ ਬੈਠਾ ਹੈ ਧੂਆ 
ਪਾਈ । ਅਤੇ ਆਗੈ ਮਰਦਾਨਾ ਰਬਾਬੀ ਬੈਠਾ ਗਾਵਦਾ ਹੈ । ਤਬ ਹਾਜੀ ਰੁਕਨਦੀਨ 
ਮਦੀਨੇ ਦੇ ਹਾਜੀਆਂ ਪਾਸੋ ਪੁਛਿਆ ਜੋ ਏਹੁ ਦਰਵੇਸੁ ਈਹਾ ਕਦਕਾ ਆਇਆ । ਤਬ ਉਨਹੁਂ 
ਕਹਿਆ ਜੁ ਜੀ ਘਣੀ ਮੁਦਤਿ ਕਾ ਈਹਾ ਆਇ ਬੈਠਾ ਹੈ । ਤਾਂ ਫੇਰ ਮੁਕਾਬਲਾ ਸਭਨਾ 
ਹਾਜੀਆਂ ਦਾ ਹੋਇਆ ਬਾਬੇ ਨਾਲ । ਆਖਣ ਲਗੇ ਆਪਸ ਵਿਚ “ਯਾਰੋ ਏਹੁ ਫਕੀਰ ਵਡਾ 
ਅਉਲੀਆ' ਹੈ । $ਵਡੀ ਕਰਾਮਾਤ ਰਖਦਾ ਹੈ । ਜੇ ਅਸਾਡੇ ਮਜਬ ਵਿਚ ਆਵੈ ਤਾ ਅਸਾਡੇ 
ਮਜਬ ਕਾ ਵਡਾ ਮਰਾਤਬਾ ਹੌਵੇ । ਇਕ ਵੇਰੀ ਇਸ ਫਕੀਰ ਨਾਲ ਫੇਰ ਮੁਸਾਹਬਾ ਕਰੀਐ । 
ਹੈਫ ਹੈ ਅਸਾਨੂੰ । ਜੋ ਹਿੰਦੂ ਫਕੀਰ ਸਭਣਾ ਹਾਜੀਆਂ ਨੂੰ ਜੀਤ ਕਰ ਏਥਹੁ ਸਾਬਤ ਜਾਂਦਾ 
ਹੈ। ਚਲਹ ਹਰ ਵਜਹ ਇਸ ਨੂੰ ਜੇ ਕਰੀਐ । ਖੁਦਾਇ ਫੁਰਮਾਇਆ ਹੈ ਜੌ ਨੇਕ ਰਾਹਿ 
ਵਿਚ ਕਾਫਰ ਨੂ ਜੋਰਾਵਰੀ ਕਰਕੇ ਭੀ ਆਣੀਐ । ਇਸ ਗਲ ਵਿਚਿ ਐਬ ਨਹੀ । ਤਾਂ ਪੀਰ 
ਬਹਾਵਦੀ ਨੇ ਆਖਿਆ ਜੋ ਰੁਕਨਲ ਦੀਨ ਕਾਜੀ ਏਹੁ ਕੋਈ ਆਦਮੀ ਨਾਹੀ ਜੁ ਤੁਸਾਡੇ 
ਹਥਿ ਆਵੇਗਾ । ਅਰੁ ਤੁਸੀ" ਇਸ ਨੂੰ ਪਕੜ ਕੇ ਆਪਣੇ ਮਜਬ ਵਿਚ ਲੰ ਆਵਹੁਗੇ । 
ਏਹੁ ਬਾਦੀ ਫਰੋਸਤੇ ਕੀ ਸੂਰਤ ਹੈ ਹਥਾ ਵਿਚੇ" ਗਾਇਬੁ ਹੋਇ ਜਾਵੇਗਾ । ਉਸ ਵਖਤ ਜੌਰ 
ਕੀਤਿਆ ਕਿ ਜਾਣੀਐ ਕੀ ਕਰੇ ਏਹੁ ਫਕੀਰ ਪ੍ਰੀ ਕਰਾਮਾਤ ਰਖਦਾ ਹੈ। ਨ ਜਾਣੀਐ 
ਜਿਉ ਕਰ ਮਕੇ ਦਾ ਰੁਖ ਫੋਤ ਦਿਤਾ ਹੈਸੁ । ਅਤੇ ਗਜਬ ਕਰਕੇ ਮਦੀਨੇ ਕਉ ਸਮੇਤ 
ਰ੍ਰਮ ਗਰਕ ਕਰ ਛੌੜੇ । ਤਾਂ ਤਦਹੁ ਤੁਸੀ ਕਿਸ ਦੀ ਪਨਾਹ ਢੂਢੋਗੇ । ਤਮਾਮ ਆਲਮ 


ਵੀ ਨ 16, 17 ਵਿਚ ਇਹ ਲਾਈਨ ਨਹੀਂ/ ਹੈ । ਪੁੱਤਰਾ (111/6), (116/6) 


1 ਨਾ. 

2, ਗੌਸ਼ਟਿ ਕਰਤਾ ਅਨੁਸਾਰ ਕਾਰ੍ਹ ਹਮਦ ਨਾਲ ਵਾਰਤਾਲਾਪ ਮਦੀਨੇ ਵਲ ਜਾਂਦਿਆਂ ਰਸਤੇ ਵਿਚ 
ਹੋਇਆ । 

3. ਗੁ. ਨਾ. ਯ੍ਰ 17 ਤੇ ਲਿਥੋ ਵਿਚ ਸਾਖੀ ਹੌਰ ਚਲ) ਸਿਰਲੌਖ ਨਹੀਂ” ਹੈ ਜਦ ਕਿ ਗੁ. ਨਾਂ. ਯੂ, 16 
ਵਿਚ ਹੈ । 


4. `ਇਹ ਲਾਈਨ ਗੂ. ਨਾ. ਯੂ. 16, 17 ਵਿਚ ਨਹ)' ਹੈ ਪੱਤਰਾ (111/ਅ), (1776) 
ਗੁ. ਨਾ, ਯੂ. 17 ਵਿਚ ਇਹ ਸ਼ਬਦ ਨਹੀ” ਹਨ ॥ ਪਰੰਤ੍ਰ 16 ਵਿਚ ਹਨ 1 


ਹੁਲ-ਪਾਠ 173 


ਫਨਾਹੁ ਹੱਇ ਜਾਵੇਗਾ । ਏਹੁ ਕੌਈ ਏਸ ਜਮਾਨੇ ਦਾ ਵਲੀ ਪੈਦਾ ਹੋਆ ਹੈ । ਮੱਕੇ ਵਿਚ 
ਵਰਹਾ ਇਕ ਮੁਬਾਹਸਾ ਹੁੰਦਾ ਰਹਿਆ ਇਸ ਨਾਲ । ਅਤੇ ਨ ਕਛੁ ਤੁਸਾਡਾ ਖਾਧਸੁ ਪੀਤਸ 
ਰਾਤ ਦਿਨ ਸਭੇ ਹਾਜੀ ਘੋਰੀ ਬੈਠੇ ਰਹੇ ਅਤੇ ਏਹ ਅਠੇ ਪਹਰ ਰੋਜੇ ਹੀ ਨਾਲ ਰਹਿਆ 
ਵਰਹਿ ਦਿਨੁ । ਅਤੇ ਹੁਣ ਭੀ ਰੋਜਾ ਈ ਹੈਸੁ । ਨਾ ਕਛੁ ਖਾਂਦਾ ਹੈ ਨ ਹਾਜਤ ਹੈਸੂ ਤਹਾਂ 
ਰਾਤ ਦਿਹ । ਉਥੋ ਇਸ ਨੂੰ ਕਿਸੇ ਨ ਜਿਤਾ ਹੁਣ ਜੌ ਤੁਸੀ ਚਾਹੋ ਜੌ ਜੌਰ ਜਬਰ” ਕਰ 
ਨਾਨਕ ਦਰਵੇਸ਼ ਕਉ ਜੀਤੀਐ ਏਹੁ ਬੋਜਾਇ ਗਲ ਹੈ। ਇਸ ਬਾਤ ਵਿਚ ਨ੍ਰਕਸਾਨ ਸਾਰੇ 
ਆਲਮ_ਕ ਹੈ ਅਤੇ ਦੂਸਰਾ ਖੁਦਾਇ ਲੇ ਜੋਰ ਨਹੀ" ਫੁਰਮਾਇਆ ਜੌ ਹਿੰਦ ਪਰ ਜ਼ੋਰ 
ਕਰੀਐ । ਚਲਹੁ ਸਭੇ ਮਿਲ ਕਰ ਚਾਰ ਇਮਾਮ ਪਾਸ । ਜਿਹੜੇ ਚਹੁ ਇਮਾਮਾ ਦੇ ਮੁਸਲੇ 
ਉਤੇ ਬੈਠੇ ਹੈਨ । ਸਭੇ ਮਿਲ ਕਰੇ ਈਦ ਕੇ ਰੋਜ ਕਰੋ ਹਜ ਮਦੀਨੇ ਕੀ ਮਸੀਤੀ ਵਿਚਿ । 
ਜਿਤ ਦਿਨ ਹਜ ਹੋਏਗਾ ਤਿਸ ਦਿਨ ਏਹ ਦਰਵੇਸ ਭੀ ਆਪੇ ਆਵੇਗਾ । ਏਹੁ ਅਸਾਡੇ 
ਚਾਰੋ ਇਮਾਮ ਉਸ ਨੂੰ ਮਾਕ੍ਹਲ ਕਰਨਗੇ । ਮਸਲੇ ਕਿਤਾਬ ਦੇ ਰੋਇ । ਨਾਤਰ ਹੌਰ ਇਸ 
ਗਲ ਓਹ ਦਰਵੇਸ਼ ਹਥਿ ਆਵਦਾ ਨਾਹੀ । ਹਜ ਦੇ ਰੋਜ ਸਭ ਆਮ ਖਾਸ ਹਾਜੀ ਕਾਜੀ 
ਪਾਤਸਾਹ ਉਮਰਾਇ ਸਭ ਆਵੈਗੀ । ਇਕ ਮੁਕਾਬਲਾ ਦਰਵੇਸ ਨਾਨਕ ਨਾਲ ਫੇਰ 
ਕਰਹੁਗੇ । ਜਬ ਹਜਿ ਕਾ ਦਿਨੁ ਆਇਆ ਤਬ ਸਭ ਹਜ ਕਉ ਜਾਟਿ ਇਕਠੀ ਹੋਈ : 
ਅਤੇ ਬਾਬਾ ਭੀ ਜਾਇ ਗਇਆ ਤਬ ਬਾਬੇ ਅਤੇ ਹਾਜੀਆ ਕਾ ਫੇਰ ਮੁਕਾਬਲਾ ਹੋਆ ਮਦੀਨੇ 
ਕੀ ਮਸੀਤ ਵਿਚਿ । 
ਸੁਆਲ ਚਾਰ ਇਮਾਮ ਰ੍ਰਮੀ ਸ੍ਰਰਾ । 

ਆਖੋ ਇਮਾਮ ਕਲਾਮ ਦੀ ਨਾਲੋਂ ਸੈਦ ਜਮਾਲ । 

ਗਉਸ ਆਲਮ ਕੁਤਬ ਦੀ ਚਾਰੋ ਰੁਕਨ ਕਮਾਲ । 

ਅਸੀ' ਪੁਛਦੇ ਹਾ ਚਾਰ ਨਸੀਹਤਾਂ ਤਿਸਦੇ ਦੋਇ ਬਿਆਨ । 

ਬੋਟੇ ਆਦਨ ਸਫੀ ਦੇ ਹਿੰਦੂ ਮੁਸਲਮਾਨ । 

ਦੌਹਾਂ ਅੰਦਰ ਸਕ ਹੈ ਡਹ ਵਿਚ ਸਚਾਂ ਕਉਨਾਂ । 

ਏਹੁ ਹਕੀਕਤ ਜੋ ਹਲ ਕਰੇ ਅਸੀ ਖਾਦਮ ਹੋਵਹ ਤਉਨ ॥੧॥ 

ਦ੍ਜਾ ਪੁਛੇ ਜਮਾਤ ਦੀ ਕਹੁਹੋ ਨਾਨਕ ਸਾਹਿ । 

ਹਜਰਤਿ ਆਦਮ ਤੋਂ ਭਰੇ ਸਾਬਿਤ ਦੋਵੇ ਰਾਹ । 

ਹਿੰਦ ਮੁਜਲਮਾਨ ਦੁਇ ਕੁਫਰ ਤੇ ਇਸਲਾਮ । 

ਡੱਵੇ ਹੁਕਮ ਜਹਾਨ ਵਿਚ ਡਵੇ ਜਾਨ ਇਲਾਮ । 

ਅਗੇ ਪੈਕੌਬਰ ਖਲਕ ਵਿਚ ਅਗੈ ਹੈ ਅਉਤਾਰ । 

ਤੀਜਾ ਕੇਹੜਾ ਮਜਬ ਹੈ ਤਿਸਦਾ ਕਹੋ ਬੀਚਾਰ । 


1, ਗੁ. ਨਾ. ਯ੍ਰ. 16 ਵਿਚ ਇਹ ਸ਼ਬਦ ਰਹਿ ਗਏ ਲਗਦੇ ਹਨ । ਪੱਤਰ (112/ਅ) 

2, `ਜ੍ਲਮ” ਸ਼ਬਦ ਗੁ. ਨਾ. ਯੂ. 16 (ਉਹੀ) 

3. ਏਥੇ ਮਲ ਵਿਚਲਾ ਪਾਠ ਅਧੂਰਾ ਹੋਣ ਕਰਕੇ ਗੁ. ਨ. ਯੂ. 16 ਵਿਚੋ ਲੈ ਕੇ ਪਾਇਆ ਹੈ। ਪੁ 
(11313) = ਚੰ। ਪੁੰਤਰਾ 


174 ਮੱਕੇ ਮਦੀਨੇ ਦੀ ਗੋਸ਼ਟਿ 


ਜੋ ਆਖਹੁ ਤੀਜਾ ਪਾਕੁ ਹੈ ਪਾਕ ਹੈ ਪਰਵਰਦਗਾਰ । 
ਆਦਮ ਸ੍ਰਤਿ ਹੋਇ ਕਰ ਕਰੇ ਨ ਹੌਰੁ ਕਰਾਰ । 

ਪਿਛੇ ਜਮਾਨੇ ਜੋ ਥੀਆ ਕਾਫਰਾ ਦੇ ਅਉਤਾਰ । 

ਥੀਏ ਹੈਨਿ ਮਨਸ੍ਹਖ ਸਭ ਹੁਣ ਅਮਲ ਮਰੌਮਦ ਯਾਰ । 

ਜਿਤੀ ਕੀਤੇ ਬਿਆਨ ਤਹਿ ਅਸਾਂ ਬੀ ਅਗੇ ਆਇ । 

ਜਾਦੂ ਕਰਕੇ ਹਿੰਦੂਆਂ ਦਿਤਾ ਹੀ ਮਕਾ ਫਿਰਾਇ । 

ਸਰਤਾ ਹਿੰਦੂ ਤੁਰਕ ਦੀਆ ਫਿਰ ਨਉ ਸਿਰ ਕਰੇ ਬਿਆਨ! । 
ਤੈ ਕੀਤੇ ਜੌ ਮਨਸੂਖ ਦੁਇ ਹਿੰਦੂ ਮੁਸਲਮਾਨ । 

ਹਿੰਦੂ ਰਹਣ ਨ ਪਾਸਨੀ ਜੇ ਰਦੇ ਰਸ੍ਰਲ ਖੁਦਾਇ । 

ਹੁਣ ਨਉਬਤ ਮੁਸਲਮਾਣ ਦੀ ਤੈ ਕਿਉ' ਰਦੀ ਆਇ । 
ਅਸੀ" ਪੁਛਦੇ ਹਾਂ ਕਰਤਾਰ ਕਰ ਕਰੇਂ ਤਸਲਾ ਏਹਿ । 

ਅਸੀ” ਭੀ ਛਡਦੋ ਨਾਹਿ ਤਹਿ ਬਿਨੁ ਸਚੇ ਸੁਣੇ ਸਨੇਹਿ ॥ ੨॥ 
ਤੀਜਾ ਪੁਛੇ ਗਉਸਦੀ ਕਰਕੇ ਬਹੁਤ ਕਰਾਰ । 

ਅਗੇ ਰਸੂਲ ਖੁਦਾਇ ਹੈ ਅਗੇ ਚਾਰੇ ਯਾਰ । 

ਤਹਿ ਕੁਛ ਜਾਤਾ ਹਰ ਹੈ ਓਹੁ ਭੀ ਦੋਇ ਬੀਚਾਰ । 

ਅਗੇ ਹਿੰਦੂ ਜਹਾਨ ਵਿਚ ਹੁਣ ਆਏ ਮੁਸਲਮਾਨ । 

ਦ੍ਹਾਂ ਵਿਚ ਜੋ ਰਦ ਥੀਆ ਤਿਸਤੂ ਥਹੇ ਸੈਤਾਨ । 

ਡਿਤਾ ਤਿਸਤੇ ਡਾਲ ਕੌ ਥੀਆ ਨਾਉ ਬਲੀਸ । 

ਲਿਖਿਆ ਵਿਚਿ ਕ੍ਰਾਨ ਦੇ ਆਖੀ ਨਬੀ ਹਦੀਸ ॥ ੩ ॥ 
“ਸਭਨਾ ਉਤੇ ਕਲਾਮਿ ਰਬੁ ਸਭ ਮੁਲਾਂ ਕਹਣ ਪੁਕਾਰਿ । 
“ਕੋਨੀ ਪਵੇ ਬਲੋਲ ਜਿ ਹੋਵੇ ਗੁਨਾਹਾ ਪਾਕ । 

ਕਾਇਮ ਥੀਏ ਕਿਆਮਤੀ ਫੋਰ ਨ ਮਿਲੇ ਤਲਾਕ । 

ਪੰਜ ਨਿਮਾਜਾ ਪੰਜ ਵਖਤ ਰੌਜੋ ਤੀਹ ਪਛਾਨ । 

ਚਾਰ ਇਮਾਮ ਚਾਰ ਮਜਬਾ ਜਾਨਨੁ ਮੁਸਲਮਾਨ । 

ਤੁਹਿ ਕਿਉ” ਸਭੇ ਰਦਿਆ ਕੀ ਕਰਕੇ ਤਦਬੀਰ । 

ਜੇ ਇਨਾਹ ਦੀ ਕਰਹ ਤਸੱਲੜੀ ਨਹੀ ਤਾ ਦੇਦੇ ਨੀ ਤਾਜੰਰ । 
ਬਿਨੁ ਕੀਤੇ ਤਸਲੜੀ ਛੁਟੇ ਕਿਸੇ ਨਾ ਜ.ਇ । 


1. ਪਾਠਾਂਤਰ 'ਦੇਹੇਂ ਕਰੋ ਬਿਆਨ” ਗੁ. ਨਾ. ਯੂ. 16 ਪੱਤਰ (113/ਅ), “ਫਿਰ ਨਵ” ਸਿਰ ਕਰੋ 
ਬਿਆਨ” ਗੁ. ਨ. ਯੂ. 17 ਪੱਤਰਾ (179/ਅ) ਇਸ ਦਾ ਭਾਵ ਨਵੇ ਸਿਜੇ ਤੋਂ ਬਿਆਨ ਕਰਨ 
ਵਾਲਾ ਹ ਹੈ । 

2. ਗੁ. ਨਾਂ, ਯੂ. 16 ਪਾਠਾਂਤਰ “'ਚਉਥਾ ਅਗੇ ਕੁਤਬਦੀ ਡੋਹੇ ਸਚ ਜਬਬਿ”, ਪੱਤਰਾ (114/6) 

3. ਇਸ ਤੋਂ ਅੱਗੇ 48 ਤੁਕਾਂ ਦਾ ਪਾਠ ਗੂ. ਨਾ. ਯੂ. 16 ਵਿਚ ਨਹ ਹੈ ਪਰ ਬਕ) ਲਿਖਤਾਂ ਵਿਚ ਹੇ । 
ਹੁਣ ਪੈਕੋਥਰ ਮ਼ੁਸਤਫਾ "----ਤ“ ਪਾਠ ਆਰੰਭ ਹੁੰਦ ਹੈ । (ਪੱਤਰ 114/0) 


106702€0 0੧ 097 70781 1708 


ਮ੍ਰਲ-ਪਾਠ 175 


ਪੰਜਵੀ' ਕਉਣ ਕਿਤਾਬ ਹੈ ਅਸਾਂ ਭੀ ਪੜ ਸਮਝਾਇ । 
ਚਾਰ ਕਤੇਬਾਂ ਚਾਰ ਮਜਬ ਚਾਰੇ ਦੋਖ ਇਮਾਮ । 
ਅਵਲ ਕਰਹ ਤਸਲੜੀ ਪਿਛੋਂ ਕਰਹੁ ਕਾਲਮ । 
ਜਵਾਬ ਨਾਨਕ ਸਾਹ ਸੂਰਾ ।। 
ਆਖੋ ਨਾਨਕ ਸਾਹ ਸਚੁ ਸੁਣ ਹੋ ਚਾਰ ਇਮਾਮ । 
ਸਦ ਕਮਾਲ ਜਮਾਲ ਦੀ ਕੁਤਬਦੀ ਗਉਸ ਲਜਾਨ । 
ਅਵਲ ਇਕ ਖੁਦਾਇ ਸੀ ਫਿਰ ਦੂਜੀ ਚੁਦਰਤਿ ਕੀਨ । 
ਤੀਜੇ ਫਕਰ ਖੁਦਾਇ ਦੇ ਸਚੁ ਪਰ ਜਿਨਾ ਯਕੀਨ । 
ਹਿੰਦ ਮੁਸਲਮਾਨ ਦੁਇ ਕੇਹੜੀ ਵਿਚ ਕਤਾਰ । 
ਦੂਹਾਂ ਦਾਵਾ ਪਕੜਿਆ ਮਰਦੇ ਝਗੜ ਗਵਾਰ । 
ਨਹਕਨਿ ਚਾਲ੍ਹ ਬਾਸ ਜਿਉ ਆਤਸ ਪੈਦੇ ਹੋਇ । 
ਆਤਸ ਗੁਸਾ ਸੈਤਾਨ ਹੈ ਜਲ ਥਲ ਮਰਦੇ ਦੋਇ । 
ਲਿਖਿਆ ਕਿਸ ਕਿਤਾਬ ਵਿਚ ਦਾਵਾ ਰਾਮ ਰਸ੍ਲੁ । 
ਸੌਧਹੁ ਚਾਰ ਕਿਤਾਬ ਵਿਚ ਸੋਧਹ ਹਦੀਸ ਮਸਲ । 
ਇਕ ਖੁਦਾਇ ਕੁਦਰਤ ਦੂਸਰੀ ਮਿਲਹ ਜੋ ਦੋਵੈ ਆਇ । 
ਪੌਦੇ ਦੁਹਾ ਥੀ ਕੀ ਹੋਇ ਹੈ ਦੋਹੇ ਸਭ ਥਤਾਇ । 
ਦੁਹਥੀ ਉਪਜੀਆਂ ਦਾਨਸੀ ਹੋਇ ਚਾਰ ਕਤੇਬ । 
ਚਾਰੋ ਕੌਲ ਖੁਦਾਇ ਦੇ ਚਉਹਾਂ ਇਕੋ ਭੇਦੁ । 
ਹੁਜਤ ਰਾਂਹ ਸੈਤਾਨ ਦਾ ਕੀਤਾ ਜਿਨਾ ਕਬ੍ਲ । 
ਜੋ ਦਰਗਹ ਢੋਈ ਨ ਲਹਨ ਭਰੋਂ ਨ ਸਫਾਤ ਰਸ੍ਹਲ । 
ਦਾਵਾ ਛਡਹ ਇਮਾਮ ਜੀ ਆਪਾ ਤਮਕ ਮਿਟਾਇ । 
ਨੇੜੇ ਮੂਲੁ ਨ ਆਵਈ ਦੌਜਕ ਸੰਦੀ ਭਾਇ । 
ਦੂਹੀ ਸਿਰੀ ਇਕ ਰਬੁ ਰੌਰੁ ਨਾ ਦੂਜਾ ਜਾਨ । 
ਹਿੰਦੂ ਮ੍ਰਸਲਮਾਨ ਦੁਇ ਸ਼ਰਤ ਜਾਣ ਸੈਤਾਨ । 
ਤੀਜਾ ਮਜਬੁ ਪਾਕੁ ਹੈ ਜੋ ਦਾਵਾ ਕਰੇ ਨ ਮੂਲ । 
ਲਿਖਿਆ ਚਾਰਿ ਕਿਤਾਬ ਵਿਚਿ ਕਹੋ ਖੁਦਾਇ ਰਸੂਲ । 
ਗੁਸਾ ਕਰਕੇ ਜਲ ਮਰਨ ਦੁਨੀ ਵਲੋਂਵੇ ਕਾਮ । 
ਦਹੂੰ ਮਜਬਾਂ ਤੋ ਗਏ ਭਰੇ ਨ ਸੁਰਸੁਦ ਰਾਮ।।੨॥ 
ਸੁਆਲੁ ਬਾਬਾ ਨਾਨਕ ਸੂਰਾ ॥ 
ਆਖੇ ਨਾਨਕ ਸਾਹ ਸਚ ਸੁਣਹੇ ਚਾਰ ਇਮਾਮ । 
ਰਾਜ ਤੁਸਾਡਾ ਦੁਨੀ ਪਰ ਕਰਹੁ ਅਦਾਲਤ ਬਿਆਨ । 


1. ਇਸ ਤੋਂ ਅੱਗੇ ਮਲ ਖਰੜੇ ਵਿਚ ਚਾਰ ਲਾਈਨਾਂ ਦਾ ਅਸ਼ੁਧ ਤੇ ਅਢੁਕਵਾਂ ਪਾਠ ਸੀ ਜੋ ਕੱਢ ਦਿੱਤਾ 
ਹੈ । ਗੁ. ਨਾ. ਯੂ. 17 ਤੇ ਲਿਥੋ ਵਿਚ ਵੀ ਉਹ ਪਾਠ ਨਹੀ" ਸੀ । ਪੁੱਤਰਾ (181/ਅ) ਪੰਨਾ 195 


ਮੱਕੇ ਮਦੀਨੇ ਦੀ ਗੋਸਟਿ 


ਕਾਜੀ ਮੁਫਤੀ ਤੁਸਾਡੋ ਮੀਰ ਮਲਕ ਪਾਤਸਾਹ । 

ਹੁਕਮ ਤੁਸਾਡਾ ਜਿਮੀ ਪਰ ਆਪਣੇ ਚਲਾਏ ਰਾਹ । 

ਅਵਲ ਚਾਰ ਇਮਾਮ ਸਨਿ ਹਾਬਲ ਕਾਬਲ ਜਾਨਿ । 

ਈਰਜ ਤਰਜ ਚਾਰ ਭਾਈਆ ਚਾਰ ਪਾਕਿ ਇਮਾਮ । 

ਪਿਛੇ ਜੁ ਥੀਏ ਪੈਕੰਬਰਾ ਗਣਤੀ ਗਣੀ ਨ ਜਾਇ । 

ਇਕੁ ਪੈਪੰਬਰੁ ਚਾਰ ਯਾਰ ਸਨਿ ਧੁਰਹੀ ਚਲਦੀ ਆਇ । 
ਅਵਲ ਧੰਕੰਬਰੁ ਖੁਦਾਇ ਸੀ ਨਾਲੇ ਚਾਰ ਯਾਰਿ । 

ਬਾਦੀ ਆਬੀ ਆਤਸੀ ਖਾਕੀ ਦਾਰ ਬਿਚਾਰਿ । 

ਫਿਰਿ ਸਾਜਿਓਸੁ ਆਦਮ ਸਫੀ ਨੂੰ ਹੋਆ ਪੁਸੀਦਾ ਆਪਿ 1 

ਨਾ ਓਹੁ ਜਮਿਆ ਨ ਕਿਸੇ ਜਾਇਆ ਨ ਕੋਈ ਮਾਇ ਨ ਬਾਪਿ । 
ਹੁਣ ਪੈਕੌਬਰ ਮੁਸਤਫਾ ਤਿਸਦੇ ਚਾਰੋ ਯਾਰਿ । 

ਉਮਰ ਖਿਤਾਬ ਅਬ੍ਰ ਬਕਰ ਉਸਮਾਨ ਅਲੀ ਬਿਚਾਰ । 

ਚਾਰੋ ਯਾਰ ਮੁਸਲਮੀ ਚਾਰ ਮੁਸਲੇ ਕੀਨ । 

ਪੰਜਵਾਂ ਨਬੀ ਰਸ੍ਰਲ ਹੈ ਜਿਨ ਕੀਤਾ ਸਾਬਤੁ ਦੀਨ । 

ਇਨ ਪਿਛੇ ਇਮਾਮ ਚਾਰਿ ਆਜਮ ਸਾਫੀ ਜਾਨਿ । 

ਮਾਲਕੁ ਅਹਿਮਦੁ ਆਖੀਅਨਿ ਸਾਬਤ ਚਾਰਿ ਇਮਾਮ । 

ਚਾਰਿ ਇਮਾਮ ਮੁਸਲਮੀ ਕਦੀ ਨ ਆਵਹਿ ਜਾਹਿ । 

ਜੋ ਇਨਾ ਫੁਰਮਾਇਆ ਕਹੋ ਤੁਮ ਕਉਣ ਚਲਾਏ ਰਾਹਿ । 
ਕੀਤੀਆਂ ਕਉਣ ਅਦਾਲਤੀ ਸਚੁ ਸੁਣਾਵਹੁ ਮੋਹਿ । 

ਜੋ ਲਿਖਿਆ ਚਾਰ ਕਿਤਾਬ ਵਿਚਿ ਸਭ ਖੋਲ ਸੂਣਾਵਹੁ ਤੋਰਿ ॥ ੪ ॥ 


ਜਵਾਬ ਇਮਾਮ ਗਉਸਲੁਦੀਨ ਰੂਮੀ ਸ੍ਰਰਾ । 


ਆਖੋ ਇਮਾਮ ਗਉਸਦੀ ਪੜਿ ਅਹਿਮਦ ਦੀ ਕਿਤਾਬ । 
ਕਰੇ ਗੁਨਾਹ ਕਬੀਰ ਜੋ ਤਿਸਨੂ ਵਡੇ ਅਜਾਬ । 

ਜੋ ਹਾਨਤਿ ਕਰੇ ਖੁਦਾਇਦੀ ਹਾਲਤਿ ਕਰੋ ਰਸੂਲ । 
ਫਰੇ ਰਇ ਇਮਾਨ ਤੋ ਮਨੇ ਨ ਕੁਰਾਨ ਰਸ੍ਹਲ” । 

ਦੂਜਾ ਕਬੀਰ ਗੁਨਾਹੁ ਹੌਰੁ ਇਸਦੀ ਸੁਣ ਤਦਬੀਰ । 

ਧੀ ਭੈਣ ਸਕੀ ਮਾਉ ਸੌ ਕਰੇ ਜਿਨਾਹਿ£ ਅਸੀਰ 1 
ਤਿਨਾ ਸਾਕਤੀ$ ਕਰਕੇ ਮਾਰੀਐ ਕਖੀ ਅਗਨ ਜਲਾਇ । 


ਗੁ. ਨਾ. ਯੂ. 16 ਤੋ 17 ਵਿਚ ਸ਼ਬਦ 'ਮਸ੍ਹਲ” ਹੈ ਜੋ ਅਢੁਕਵਾਂ ਹੈ ਪੱਤਰਾਂ (114/ਅ); 


੩ ੬੨੭ 


(182/ਅ) 4 
ਗੁ. ਨਾ. ਯੂ. 17 ਤੋਂ ਲਿਥੋ ਵਿਚ ਸ਼ਬਦ 'ਗੁਨਾਹ” ਹੈ । ਪੱਤਰਾਂ (182/ਅ), (196) 

ਗੁ. ਨਾ. ਯੂ. 16 ਤੋਂ ਲਿਥੋ ਵਿਚ ਵੱਖ ਵੱਖ ਸ਼ਬਦ “ਸਖੀ” ਤੇ 'ਸਬੀਰ” ਹੈ ਜਦ ਕਿ ਗੁ. ਨਾ. ਯੂ. 
17 ਵਿਚ ਸ਼ਝਦ 'ਅਜਾਬੀ” ਹੈ ਪਰੇਤ੍ਰ ਵਧੇਰੇ ਢੁਕਵਾਂ ਮ਼੍ਰਲ ਵਲ ਪਾਠ ਹੈ । ਕ੍ਰਮਵਾਰ ਪੱਤਰ” 
(114/ਅ), (ਪੰਨਾ 196 ਤੇ ਪੁੱਤਰਾ (12/%) 


ਮਰਲ-ਪਾਠ 177 


ਧਰੁਹੀਐ ਸਾਰੇ ਸਹਰ ਵਿਚ ਟੈਗੀ ਰਸਾ ਪਾਇ । 

ਫਿਰ ਸਟੀਐ ਜਾਇ ਉਜਾੜ ਵਿਚ ਕਉਏ ਕੂਕਰ ਖਾਇ । 

ਕਰੇ ਕਖੀਰ ਗੁਨਾਹ ਜੋ ਤਿਸੁ ਦੀਜੈ ਏਹੁ ਸਜਾਇ । 

ਏਹਿ ਕਬੀਰ ਗੁਨਾਹਿ ਹੈਨਿ ਕਿਵੇ ਨ ਬਚਣ ਹੋਇ । 

ਕਾਫਰ ਹੋਇ ਭਾਵੈ ਮੁਸਲਮਾਨ ਡੂਹਾਂ ਵਿਚਹੁ ਕੋਇ॥ ੪॥ 
ਜਵਾਬ ਇਮਾਮ ਦੂਜਾ ਸੂਰਾ ।। 

ਸੁਣਹੋ ਨਾਨਕ ਸਾਹ ਸਚੁ ਆਖੇ ਕੁਤਬਲ ਦੀਨ । 

ਆਦਮੁ ਸਾੜਿਆ ਅਜਾਬੁ ਹੈ ਜਾ ਹੋਵੈ ਵਡਾ 'ਬਿਦੀਨ । 

ਇਮਾਮ ਮਾਲਕਿ ਆਖਿਆ ਵਿਚ ਕਿਤਾਬ । 

ਪਹਿਲੇ ਗਰਿਦਨ ਮਾਰੀਐ ਸੈਗਿ ਸਾਰੀ ਦੇਇ ਅਜਾਬ । 

ਬਦ ਬੈਦ ਪਿਛੇ ਕੀਜੀਏ ਚਹੁ ਕੰਟੀ ਦੇਇ ਟੈਗਾਇ । 

ਹੋਰੁ ਤਜੀਰ ਨ ਇਸ ਨੁ ਬਿਨੁ ਮਾਰੇ ਨ ਜਾਇ ਗੁਨਾਹਿ ॥੬॥ 
ਜਵਾਬ ਇਮਾਮ ਤੀਜਾ ਸੂਰਾ ॥। 

ਆਖੇ ਇਮਾਮ ਜਮਾਲ ਦੀ ਪੜਿ ਸਾਫੀ ਦੀ ਕਿਤਾਬ । 

ਆਦਮ ਸੂਰਤਿ ਰਬ ਦੀ ਏਹੁ ਲਾਇਕ ਨਾਹਿ ਅਜਾਬੁ । 

ਸਾੜਿਨ ਮਾਰਨ ਅਜਾਬੁ ਹੈ ਰਹੇ ਬੈਦ ਮੁਦਾਮੀ ਏਹੁ । 

ਖਾਣਾ ਦੇਵਹੁ ਲੂਣ” ਬਿਨੁ ਲਾਵਣ ਨਾਲ ਡੇਹਿ । 

ਵਿਚ ਮਾਰੇ ਬੋਦ ਦੇ ਇਰੁ ਸਭ ਤੇ ਬੜਾ ਅਜਾਬੁ । 

ਲਿਖਿਆ ਵਿਚਿ ਕਿਤਾਬ ਦੇ ਤਬਕੁ ਹੋਇ ਗੁਨਾਹਿ ਪਾਕਿ ॥ ੭ ॥ 
ਜਵਾਬ ਇਮਾਮ ਚਉਥਾ ਸੂਰਾ ॥ 

ਕਰੇ ਇਮਾਮ ਕਮਾਲ ਦੀ ਪੜਿ ਆਜਮ ਦੀ ਕਿਤਾਬ । 

ਸਾਹਿਬ ਆਦਮ ਸਿਰਜਿਆ ਫਿਰ ਡਿਤਸੁ ਵਡਾ ਖਿਤਾਬ । 

ਕੀਤਸੁ ਆਪਣੇ ਤੁਲਿ ਸਿਰ ਫਿਰ ਡਿਤਸੁ ਤਖਤ ਸੁਭਾਨ । 

ਸਿਜਦਾ ਕੀਤਾ ਮਲਾਇਕਾ ਇਕ ਨਿਵਿਆ ਨਾਹ ਸੈਤਾਨ । 

ਕਾਨੋ ਦਖੁਤਰ” ਸਾਜ ਕੇ ਨਾਲ ਕੀਤਸੁ ਜਨਾਹਿ । 

ਜੋੜੇ ਯਮੇ ਚਾਰ ਤਬ ਇਕ ਦੂਜੇ ਦੀਆ ਵਿਆਹਿ । 

ਉਸ ਦਾ ਜੋੜਾ ਓਸ ਨੂ ਅਦਲਾ ਬਦਲਾ ਕੀਨ । 

ਅਵਲ ਆਦਮ ਇਉ ਕੀਆ ਤਿਸੁ ਉਪਰ ਕਰਹਿ ਯਕੀਨ । 


1. ਗੁ. ਨਾ. ਯੂ. 17 ਵਿਚ ਸਬਦ 'ਗੁਨਾਹ” ਰੈ ਪੱਤਰਾ (183/6) 

2੦ ਗੁ. ਨਾਂ. ਯੂ. 16 ਵਿਚ ਪਾਠਾਂਤ੍‌ 'ਢੇਵਣਿ ਲੁਣਿ” ਹੈ । ਪੁੱਤਰਾ (115/6) ਬਾਕੀ ਖਰੜਿਆਂ ਵਿਚ 
ਮਲ ਵਾਲਾ ਪਾਠ ਹੈ । 

3. “ਕਾਨ” ਜਿਸ਼ਦਾ ਅਰਥ 'ਸਰਕੜ” ਜਾਂ ਲਹ੍ਹ ਹੈ । ਬਾਕੀ ਸਭ ਖਰੜਿਆਂ ਵਿਚ “ਰਾਨੋ” ਸ਼ਬਦ ਆਇਆ 
ਹੈ ਜਿਸਦਾ ਅਰਥ 'ਪੁੱਟ ਗੌਡੇ ਤੱ ਉਪਰਲਾ ਭਾਗ ਹੈ । ਦੌਹਾਂ ਵਿਚ ਕਿਹੜਾ ਦਰੁਸਤ ਹੈ ? 


ਮੱਕੇ ਮਦੀਨੇ ਦੀ ਗੋਸ਼ਫਿ 


ਇਕ ਤੋਂ ਆਦਮੁ ਲਖ ਥੀਏ ਕੀਆ ਮਸਲਾ ਨ ਮਨਜੂਰ । 

ਧੀ ਭਣਿ ਸਕੀ ਹਰਾਮੁ ਹੈ ਹੋਰੁ ਕਰੀ ਹਲਾਲ ਰਸੂਲ । 

ਨਾ ਮਾਰੀਐ ਨਾ ਸਾੜੀਐ ਨ ਦੀਜੇ ਬਦੀ ਮਾਹਿ । 

ਕਰਕੇ ਰੋਇ ਸਿਆਹ ਤਿਸੁ ਸਭ ਮੁਲਕਾ ਵਿਚ ਫਿਰਾਹਿ 1 
ਦੇਇ ਸਜਾਇ ਤ ਜਾਨਿਆ ਹਦਿ ਆਪਣੀ' ਦਿਚੇ ਨਿਕਾਲ । 
ਕਰਨ ਗੁਨਾਹ ਕੈਬੀਰ ਜੋ ਤਿਨਾ ਕੀਚੇ ਏਹ ਹਵਾਲ ।। ੮ ॥ 


ਜੁਆਲ ਨਾਨਕ ਫਕੀਰ ਸੂਰਾ ।। 


ਪੁਛੇ ਨਾਨਕ ਹਿੰਦਗੀ ਸੁਣਹੋ ਚਾਰ ਇਮਾਮ । 

ਇਮਾਮ ਆਜਮ ਦਾ ਫੁਰਮਾਇਆ ਕੁਰਹਿ ਮੁਸਲਮਾਨ । 
“ਛੋਡਿਆ ਰਾਹ ਰਹਿਮਾਨ ਦਾ ਫੜਿਆ ਰਾਹ ਸੈਤਾਨ । 
ਆਦਮ ਸੂਰਤ ਰਬ ਦੀ ਭੈਨਨ ਮੁਸਲਮਾਨ । 

ਆਦਮ ਮਾਰਿਆ ਅਜਾਬੁ ਹੈ ਜਿਉ ਢਾਹੇ ਮਸੀਤ ਅਜਾਂਬ । 
ਸਾਹਿਬ ਦਾ ਫੁਰਮਾਇਆ ਵਿਚਿ ਲਿਖਿਆ ਚਾਰ ਕਿਤਾਬ । 
ਢਾਹੀ ਮਸੀਤ ਫਿਰ ਉਸਰੇ ਗਾਰਾ ਇਟਾਂ ਲਾਇ । 

ਆਦਮ ਮਾਰਿਆ ਨ ਉਠੇ ਸਕੇ ਨ ਕੌ ਜੀਵਾਇ । 

ਏਹੁ ਅਜਾਬੁ ਅਜੀਮੁ ਹੈ ਸਿਰੋ ਨ ਉਤਰੇ ਮੂਲ । 

ਲਿਖਿਆ ਵਿਚ ਕੁਰਾਨ ਦੇ ਕਹਿਆ ਖੁਦਾਇ ਰਸੂਲ । 
ਇਮਾਮ ਆਜਮ ਬਾਝ ਕਿਤਾਬ ਹੋਰ ਜੋ ਕੀਤੀ ਤੀਨ ਇਮਾਮ । 
ਮਾਰਨ ਆਦਮ ਸਫੀ ਨੂ ਪੜ ਕੇ ਰਾਹ ਸੈਤਾਨ । 

ਪਤਸਾਹ ਨੂ ਫੁਰਮਾਇਆ ਸਾਹਬੁ ਖਾਲਕੁ ਆਪ । 
ਲਿਖਿਆ ਚਾਰ ਕਿਤਾਬ ਵਿਚਿ ਸੁਣ ਕੇ ਕਲਮਾ ਪਾਕ । 
ਪੈਕੈਬਰ ਕਲਮਾ ਆਖਿਆ ਏਕੋ ਇਕ ਖੁਦਾਇ । 

ਸਭਣਾ ਅੰਦਰ ਇਕ ਹੋ ਘਟ ਵਧ ਨਹੀ ਨ ਜਾਇ । 

ਲਖ ਚਉਰਾਸੀ ਜੀਆ ਵਿਚਿ ਰਬ ਹਿਕਸੇ ਦਾ ਮੁਕਾਮੁ । 
ਮੁਖਲਫ ਚਾਰ ਖਸੀਹਤਾ ਕੀਆ ਹੈਨ ਸੈਤਾਨੁ । 

ਹਉਮੈ ਪਾਈ ਸਭਸ ਵਿਚਿ ਇਕ ਦੂਜੇ ਮਨੇ ਨ ਕੋਇ । 
ਨਾਨਕ ਆਖੇ ਇਮਾਮ ਜੀ ਇਸ ਬਿਧਿ ਵਿਗੜੀ ਲੋਇ । 
ਪਾਤਸਾਹਾ ਨੂੰ ਫੁਰਮਾਇਆ ਸਚੇ ਆਪ ਖੁਦਾਇ । 

ਲੈਵਨ ਖਬਰ ਗਰੀਬ ਦੀ ਭੇਖੁ ਫਕੀਰ ਬਣਾਇ । 

ਗੋਸਾ ਨਸੀਨ ਫਕੀਰ ਜੋ ਬੈਦਗੀ ਕਰਨ ਖੁਦਾਦਿ । 


2 


ਗੁ. ਨਾ. ਯੂ. 17 ਵਿਚ “ਵਿਚੋਂ” ਸ਼ਬਦ ਹੈ । ਪੱਤਰਾਂ (1846) 


ਗੁ.ਨਾ.ਯੂ. 16 ਵਿਚ ਦੋ ਤੁਕਾਂ ਨਹੀਂ ਹਨ, ਸ਼ਾਇਦ ਲਿਖਾਰੀ ਦੀ ਉਕ!£) ਹੈ । ਪੱਤਰ (115/ਅ) 


ਮੁਲ=ਪਾਨ 179 


ਅੰਧੇ ਮੁੰਡੇ ਯਤੀਮਾਂ ਜੋ ਪੈ ਸਕੇ ਨਾ ਜਾਇ । 

ਬੋਨ ਰੁਜੀ ਨਾ ਦੀਜੀਐ ਕਹਿਆ ਆਪੁ ਖੁਦਾਇ । 

ਜੋ ਭੁਖੋ ਮਰਦੇ ਤਾਮ ਬਿਨ ਮਿਹਨਤ ਕਰਦੇ ਆਇ । 
ਮਿਹਨਤੇ ਕਮ ਨ ਚਲਿਆ ਫਿਰ ਚੋਰੀ ਕਾਰ ਕਮਾਇ । 
ਇਕ ਦਿਨ ਪਕੜਿਆ ਚੇਰੈਯੋ ਘਤ ਬੰਦੀ ਮਿਲੇ ਸਜਾਇ । 
ਹਾਕਮ ਈ ਉਨ ਮੁਛਿਆ ਕਿਸੁ ਕਾਰਨ ਕੀਆ ਹਰਾਮ । 
ਗੁਨਾਹ ਜਿਸੋ ਪਾਤਸਾਹ ਦੇ ਜਿਸੁ ਦੀਆ ਨ ਲੈਗਰੁ ਲਾਇ । 
ਅਨਹੋਦਿਆ ਕਰਾਏ ਸਭ ਕੇਮਿ ਬੁਰੇ ਭਲੇ ਜਗ ਮਾਹਿ । 
ਅਣਹੋਦਾ ਕਰਾਏ ਬਦਫੈਲੀਆ ਪਰ ਘਰ ਕਹੇ ਜਨਾਹਿ । 
ਜੇ ਅੰਦਰ ਹੋਵੇ ਸਭਿ ਕਿਫੁ ਹਰਾਮ ਮਾਲ ਜਰਤਾਮ । 
ਇਤਨੀ ਦਉਲਤ ਰਖੇ ਘਰ ਫਿਰ ਪਟਿ ਘਰ ਕਰੇ ਹਰਾਮ । 
ਲਾਇਕ ਏਹੁ ਸਜਾਇ ਦੇ ਜਿਉ ਭਾਵੇ ਦੋਇ ਸਜਾਇ । 
ਆਜਮ ਜਿਉ ਫੁਰਮਾਇਆ ਤਿਸ ਉਪਰ ਅਮਲ ਕਮਾਇ । 
ਜੋ ਭੁਖਾ ਹੋਵੇ ਤਾਮ ਦਾ ਤਿਸੁ ਪੇਟ ਭਰੇ ਪਾਤਸਾਹ । 

ਜੋ ਭੁਖਾ ਹੋਇ ਜਨਾਹ ਦਾ ਤਿਸੁ ਦੇਵੇ ਅਉਰਤ ਵਿਆਹ । 
ਜੋ ਭੁਖਾ ਹੋਵੇ ਮਾਲ ਦਾ ਇਸ ਦੇਵੇ ਵਣਜ ਲਗਾਇ ! 

ਜੇ ਖਾਣੇ ਨੌ ਪਤਸਾਹ ਦੇ ਹਰਿ ਮਿਹਨਤ ਲਏ ਕਰਾਇ । 
ਜਿਸੁ ਲਾਇਕ ਰੋਵੇ ਕਾਰ ਦੇ ਤਿਸ ਕਾਰੇ ਦੇਇ ਲਗਾਇ । 
ਜੇ ਐਸੀ ਹੋਇ ਜਹਾਨ ਵਿਚ ਸਭ ਲਗੇ ਹਲਾਲੇ ਜਾਇ । 
ਖਬਰ ਨ ਲਏ ਜਹਾਨ ਦੀ ਪਾਤਸਾਹ ਕਹਾਏ ਨਾਮ । 

ਸੂਬੇ ਨਾਇਕ ਆਪਣੇ ਸਭ ਮੁਲਕੀ ਨਿਕਲ ਮੁਕਾਮਿ । 

ਸਭ ਖਾਵਣ ਲਟਿ ਜਹਾਨ ਨੂ ਪੀ ਦਾਰੂ ਖਾਨ ਕਬਾਬ । 
ਭੁਖੋ ਮਰਨ ਗਰੀਬ ਜੌ ਸਭ ਸਿਰ ਪਾਤਸਾਹ ਅਜਾਬ । 
ਕਰਨ ਕ੍ਰਿਸਾਨੀ ਕ੍ਰਿਸਾਨ ਜੌ ਉਇ ਲੈਵਨ ਅੰਨ ਜਮਾਇ । 
ਕਰਕੇ ਅੰਨ ਤ੍ਰੰ ਭਾਵਲੀ ਤੰ` ਹਿਸੇ ਕਰਨ ਬਣਾਇ । 
ਦੁਇ 'ਖਾਵਨਿ£ ਇਕ ਹਾਕਮੇ ਇਸ ਬਿਧ ਅਮਲਾ ਹੋਇ । 
ਕਰ ਇਤਬਾਰ ਖੁਦਾਇ ਦਾ ਪਰ ਭੂਖੈ ਮਰੇ ਨ ਕੋਇ । 
ਲਾਲਚ ਕਰਕੇ ਹਾਕਮੀ ਲੁਟ ਲੈ'ਦੋ ਘਰ ਕਿਰਸਾਨ । 
ਤਾਏ ਹਿਸੇ ਹਾਕਮਾ ਭੁਖ ਮਰੰਦੇ ਸਭ ਨਸ ਜਾਨਿ । 

ਹੋਏ ਉਜਾੜਾ ਮੁਲਕ ਵਿਚ ਫਿਰ ਬੀਜੇ ਅੰਨ ਨ ਕੋਇ । 


1, ਗੁ. ਨਾ. ਯੂ, 16 ਵਿਚ ਮ੍ਰਲ ਵਾਲਾ ਸ਼ਬਦ ਹੈ ਪਰੌਤ੍ਰ ਗੁ. ਨਾ. ਯੂ, 17 ਤੇ ਲਿਥੋਂ ਵਿਚ ਸ਼ਬਦ 
“ਜਈਫ' ਹੈ, ਕ੍ਰਮਵਾਰ ਪੱਤਰ! (116/6), (185)6), ਪੰਨਾ 197 
2. ` ਇਹ ਸ਼ਬਦ ਗੁ. ਨਾ. ਯੂ. 17 ਵਿਚ“ ਲਿਆ ਹੈ ਮੁਲ ਵਿਚ ਪਾਠ 'ਖਾਵਦ” ਸੀ ਜੋ ਅਪ੍ਰਮੰਗਕ ਹੈ । 


੯੭ ੧੨ 


ਮੱਕੇ ਮਦੀਨੇ ਦੀ ਗੌਸ਼ਟਿ 


ਅੰਨੇ ਬਾਝੂ ਆਦਮੀ ਪਰ ਜਾਵਨ ਰਹਨਿ ਨ ਸੋਇ । 

ਬਾਕੀ ਰਹੇ ਕ੍ਰਿਸ਼ਾਨ ਜੇ ਉਠ ਧਾੜੇ ਕਰਨੇ ਲਾਗ । 

ਉਦੜੀ ਪਈ ਖ਼ੁਲਕ ਵਿਚਿ ਲੋਕ ਲਏ ਸਭ ਭਾਗ । 
ਬਦਨੀਯਤ ਕਰਕੇ ਹਾਕਮਾ ਲੁਟ ਲੀਤਾ ਸਭ ਜਹਾਨ । 
ਚਸਮੀ ਵੇਖ ਇਮਾਮ ਜੀ ਇਉ ਕਿਆਮਤ ਪਹਚੀਂ ਆਨ 1 
ਥੀਆ ਫਨਾਹ ਜਹਾਨ ਸਭ ਸਿਰਿ ਪਾਤਸਾਹ ਅਜਾਬੁ । 
ਖਾਵੇ ਖੇਤਰੀ ਵਾੜ ਜੋ ਪੁਛੇ ਕਉਣ ਜਬਾਬਿ । 

ਲੈਇ ਇਜਾਰੇ ਆਵਦੇ ਸੂਬੇ ਮੁਲਕਾ ਮਾਹਿ । 

ਬਖਸੀ ਤੇ ਬੂਤਾਤੀਏ ਅਉਰ ਦੀਵਾਨ ਕਹਾਇ । 

ਕਾਜੀ ਮੁਫਤੀ ਮਉਲਵੀ ਸਿਰ ਸਾਇਰ ਤਿਨਾਂਹ ਸਿਰਦਾਰ । 
ਲੈਦੇ ਖਿਜਮਤ ਦਮ ਦੇ ਲੁਟ ਖਾਵਣ ਨੂ ਸੈਸਾਰ । 

ਹਕ ਨ ਕੋਈ ਪਹੁਚਿਆ ਕੂਕ ਰਹੀ ਪੁਕਾਰ ।” 

ਜੇ ਲਗੇ ਜਾਇ ਨਜੀਕ ਕੌ ਅਗੇ ਦੇਨ ਪਿਆਦੇ ਮਾਰ । 
ਏਹੁ ਨਿਆਉ ਵਰਤਿਆ ਅਮਲ ਤੁਸਾਡੇ ਮਾਹਿ । 

ਡੂਬੇ ਨਿਆਇ ਤਪਾਸਿ ਦੁਇ ਸਭ ਤੁਸਾ ਜ਼ਿਮੇ ਗੁਨਾਹ । 
ਜਿਤੀ ਪਾਤਸਾਹ ਜਹਾਨ ਵਿਚ ਸਭ ਉਤਮ ਰਸੂਲ ਕਹਾਇ । 
ਮਿਲ ਗਿਲ ਸਭੇ ਅਜਾਬ ਤਬ ਲਗਹਿ ਪੈਕੈਬਰ ਆਇ । 
ਨਾਇਬ ਤੁਸੀ ਰਸੂਲ ਦੇ ਕਹੀਯੋ ਚਾਰਿ ਇਮਾਮ । 

ਕਰਹੁ ਮਨਾਦੀ ਜਹਾਨ ਵਿਚਿ ਕੌ ਕਰੇ ਨ ਐਸੇ ਕਾਮ । 
ਸਭੇ ਅਜਾਬ ਜਹਾਨ ਦੇ! ਸਿਰ ਇਮਾਮਾ ਹੋਇ । 

ਕਰੇ ਗੁਨਾਹ ਜੋ ਉਮਤੀ ਤਿਨਾ ਵਰਜਿਨ ਹਾਰੁ ਨ ਕੋਇ ॥ ੯॥ 


ਜਵਾਬ ਚਾਰ ਇਮਾਮ ਸੂਰਾ ।। 


ਸੁਣਰੋ ਨਾਨਕ ਸਾਹ ਜੀ ਆਖਣ ਚਾਰ ਇਮਾਮ । 

ਜਿਤੀ ਕਹੀਐ ਨਸੀਹਤਾ ਇਕ ਨਾ ਕਰੇ ਜਹਾਨ । 

ਮਾਲ ਜਗਾਤੀ ਜੋ ਡੇਵੇ ਏਹ ਵੀ ਡਸੁ ਸਵਾਬ” । 
ਕਿਤਨੀ ਮਾਲ ਜਗਾਤ ਹੈ ਸਭ ਆਖਹੁ ਸੋਧ ਕਿਤਾਬ । 
ਉਤਮ ਕਰੈ ਅਜਾਂਬ ਜੌ ਸਿਰੁ ਰਸੂਲ ਗੁਨਾਹਿ । 

ਵਡ ਮੌਦੀ£ ਤਿਸਦਾ ਕਉਣ ਹੈ ਜੋ ਆਖ ਕਰੇ ਨਿਬਾਹਿ । 


ਪਾਠਾਂਤਰ 'ਕੁਰਾਇਲ” ਵੀ ਮਿਲਦਾ ਹੈ । ਗੁ. ਨਾ. ਯ੍ਰ. 17 ਤੇ ਲਿਥੋਂ ਕ੍ਰਮਵਤ ਪੱਤਰ' (186/4) 
ਪੰਨਾ 198 

ਪਾਠਾਂਤਰ “ਸਿਰ ਤੁਸਾਡੇ ਹੋਇ” ਗੁ. ਨ ਯੂ. 17 ਤੋਂ 'ਲਥ ਪੱਤਰਾ (187/9) ਪੰਨਾ 198 

ਲਿਥੋਂ ਵਿਚ ਸ਼ਬਦ “ਹਿਸਾਬ” ਹੈ ਪੰਨਾ 198 

ਗੁ. ਨ, ਯੂ. 16 ਤੋਂ 17 ਵਿਚ 'ਮੁਦ” ਸ਼ਬਦ ਹੈ। ਪੱਤਰਾ (1186), (157/%) 


ਸ੍ਰਲ=ਪਾਠ 


ਅਸਾਂ ਤਾ ਕੁਝ ਨਾ ਬੁਝਿਆ ਟਬਰਾ ਵਿਚਿ ਗਲਤਾਨਿ । 
ਖਾਦੇ ਖੈਰਾਇਤ ਰਬ ਦੀ ਪੈਕੈਬਰ ਦਾ ਲੈ ਨਾਮ । 
ਤੂੰ ਹੈ ਫਕਰ ਖੁਦਾਇਦਾ ਰਹਦਾ ਸਦਾ ਨਜੀਕ । 
ਸਭੁ ਗਲਾ ਈਮਾਨ ਦੀ ਕਰ ਦੇਹੋ ਤਹਕੀਕ ॥ ੧੦ ॥ 


ਜਵਾਬ ਨਾਨਕ ਸਾਹ ਸੂਰਾ ॥ 


ਆਖੇ ਨਾਨਕ ਸਾਹ ਸਚੁ ਸੁਣਹੋ ਚਾਰ ਇਮਾਮ । 

ਉਮਤ ਕਰੇ ਅਜਾਬੁ ਜੌ ਅੰਤ ਆਵਸੀ ਸਿਰੁ ਅਰ ਕਾਨ । 
ਅਰੁਕਾਨ ਮਹੈਮਦ ਮੁਸਤਫਾ ਸਭ ਤਿਸਦੇ ਸਿਰ ਅਜਾਬ । 
ਦਰਗਹ ਲੇਖਾ ਮੰਗੀਐ ਸਕੇ ਨਾ ਦੇਇ ਜਵਾਬ । 

ਉਥੇ ਕੋਇ ਨ ਥੀਸੀਆ ਜਾਮਨ ਬੁਰੇ ਦਾ ਕੋਇ । 

ਖੋਟੀ ਮੋਹਰ ਨਾ ਚਲਈ ਪੜ ਕਲਮਾ ਕੂਕ ਬਗੋਇ । 

ਖਰੇ ਖਜਾਨੇ ਪਉਸਨੀ ਜਿਨਾਹ ਕੀਤੇ ਨੇਕ ਅਮਲ । 

ਨਾਨਕ ਕਹੇ ਇਮਾਮ ਜੀ ਸੌ ਦਰਗਹਿ ਅੰਦਿਰ ਮਲ । 

ਮਾਲੁ ਜਗਾਤੀ ਜੋ ਪੁਛਿਆ ਇਸਦਾ ਸੁਣਹੁ ਬਿਆਨ । 

ਸਭ ਘਰ ਦਾ ਮਾਲ ਸੁਮਾਰ ਕਰੁ ਦੋਹ ਯਕੀ ਇਲਾਹਦਿਆਨ । 
ਦਹੋ ਯਕੀ ਘਟਿ ਨ ਦੇਇ ਸਕੇ ਤਾਂ ਬੀਸੋ ਹ ਯਕੀ ਘਟਨ ਦੇਇ । 
ਜੋ ਇਸ ਪਰ ਕਾਇਮ ਨ ਥੀਵੇ ਚਾਲੀਸ ਯਾਕੀ ਘਟ ਨ ਦੇਇ । 
ਦੇਇ ਨ ਮਾਲੁ ਜਗਾਤ ਜੋ ਇਸਦਾ ਸੁਣਰੁ ਬਿਆਨ । 

ਇਕੇ' ਤਾਂ ਲੇਵਨ ਚੌਰ ਲੁਟ ਇਕੇ ਆਫਤ ਪਵੈ ਅਸਾਨ । 

ਨਾ ਦਿਤਾ ਰਾਹੁ ਖੁਦਾਇਦੇ ਨ ਦਿਤਾ ਰਾਹ” ਜਹਾਨ । 

ਵਾਂਗੂ ਸਾਦੇ ਬਦਲੋ ਸਭ ਲੁਟ ਲਈ ਸੈਤਾਨ । ੧੧॥ 


ਸੁਆਲ ਨਾਨਕ ਸਾਹ ਸੂਰਾ ॥ 


ਆਖੋ ਨਾਨਕ ਸਾਹ ਸਚੁ ਸੁਣਹ ਚਾਰ ਇਮਾਮ । 

ਕਾਰੂ ਹਾਰੂ ਦੋਇ ਤਨ ਤਿਨਕਾ ਕਹੋ ਬਿਆਨ । 
ਹਾਤਮਤਾਈ ਨਉਸੇਰਵਾਂ ਇਨਾ ਦੀ ਖਬਰ ਸੁਣਾਇ । 
ਨੇਕੀ ਬਦੀ ਕਹੁ ਤਿਨਾ ਕਿਉ ਕਰ ਕੀਤੀ ਆਇ । 

ਜੁਸੇ ਰਹੇ ਨ ਕਾਇਮਾ ਰਹੇ ਸਰਾਤਬ ਨਾਮ । 

ਨੇਕੀ ਬਦੀ ਜਹਾਨ ਵਿਚਿ ਕਿਆਮਤ ਤਕਿ ਕਿ ਆਮ । 
ਅਦਲ ਕੀਤਾ ਨਉਸੇਰਵਾਂ ਕਾਇਮ ਰਹਿਆ ਤਿਹ ਨਾਮ । 
ਕੀ ਕਰੀ ਖਰਾਇਤ ਹਾਤਮੇ ਜਾਤਾ ਸਭ ਜਹਾਨ । 

ਕਾਰੂ ਵਿਚ ਕੀ ਐਥ ਸੀ ਹੋਆ ਜੌ ਗਰਕਾਬਿ । 


1, ਗੁ. ਨਾ. ਯੂ. 16 ਵਿਚ ਗਲਤੀ ਨਾਲ ਉਪਰ“ ਚੌਥੀ ਲਾਈਨ ਦੁਹਰਾਈ ਗਈ ਹੈ । ਪੱਤਹਾ (1 18/ਅ) 


ਗੁ. ਨਾ. ਯੂ. 17 ਵਿਚ ਸ਼ਬਦ “ਕਰਜ? ਹੈ । ਪੱਤਰਾ (188/ਅ) 


ਮੱਕੋ ਮੁਦੀਲੇ ਦ ਗੋਸ਼ਟਿ 


ਸਚ ਕਹੋ ਇਮਾਮ ਜੀ ਜਿਉ ਲਿਖਿਆ ਵਿਚਿ ਕਿਤਾਬ । 
ਜਿਉਂ ਚਉਹਾਂ ਮਰਾਤਿਬ ਪਾਇਆ ਕਰ ਮਸਲਾ ਕਰ ਮਸਲਾ ਸਭੋ ਸੁਣਾਇ । 
ਨਾਨਕ ਕਹੇ ਇਮਾਮ ਜੀ ਕੀ ਸਿਰ ਤਿਨਉ ਵਿਹਾਇ ॥ ੧੨ । 


ਜਵਾਬ ਚਾਰ ਇਮਾਮ ਸੂਰਾ ।। 


ਕਹੇ ਇਮਾਮ ਕਮਾਲਦੀ ਸੁਣ ਨਾਨਕ ਸਾਹਿ ਇਮਾਮ । 

ਮੂਸਾ ਲੈ ਪੈਕੈਬਰੀ ਬੈਠਾ ਮਦੀਨੇ ਆਨ । 

ਫੇਰਿਓਸੁ ਕੁਤਬਾ ਆਪਣਾ ਅੰਦਰ ਸਭ ਜਹਾਨ । 

ਸਭਨਾ ਉਮਤੀ ਮਾਨਿਆ ਕਾਰੂ ਨ ਮਨਿਆ ਇਲਾਮੁ । 

ਹਾਰੂ ਮਨਿਆ ਹੁਕਮ ਸਿਰਿ ਮਿਲਿਆ ਮੂਸੇ ਆਏ । 

ਹੋਇਆ ਉਮਤਿ ਪੈਕੇਬਰੀ ਵਡਾ ਮਰਾਤਿਬਾ ਪਾਇ । 

ਅਗੇ ਜਿਤੀ ਉਮਤੀ ਸਭੇ ਸਨ ਗੁਮਰਾਹਿ । 

ਮੂਸੇ ਹੋਆ ਹੁਕਮ ਰਬ ਦਾ ਕਰਾਮਾਤ ਦਿਖਲਾਇ । 

ਤਿਨਾ ਨੁਕਿਰਾ ਬਣਾਇ ਦਸਿਆ ਆਇ ਮਿਲੀ ਬਹੁਤ ਜਹਾਨ । 
ਆਲਮੁ ਤਾਲਬ ਜਰੀ ਦਾ ਮੰਨਨ ਹੋਰ ਨ ਆਨ । 

ਮੋਇਆ ਨੂੰ ਜੀਵਾਇ ਤੂ ਲੈਇ ਖੁਦਾਈ ਨਾਮ । 

ਇਸ ਬਿਧਿ ਮਿਲਸੀ ਸਭ ਕੌ ਹੋਸੀ ਉਮਤ ਆਇ । 

ਬਿਨੁ ਡਿਠੇ ਕਰਾਮਾਤ ਦੇ ਕੋਇ ਨ ਸੀਸ ਨਿਵਾਇ । 

ਕਾਰੂ ਕੁਫਰ ਲਪੇਟਿਆ ਆਪ ਖੁਦਾਇ ਕਰਾਇ । 

ਚਾਲੀ ਗੈਜ ਖਜਾਨਿਆ ਉਚੇ ਢੇਰ ਬਣਾਇ । 

ਦਾਵਾ ਬਧਸੁ ਲੜਨ ਦਾ ਮੂਸੇ ਲਈ ਬਨਾਇ । 

ਚਾਲੀ ਗੋਜ ਕਰ ਮਾਲ ਦੇ ਤਿਸਦਾ ਸੁਣਹੁ ਬਿਆਨ । 

ਪੈਰ ਗੈਜਾ ਦੇ ਜ਼ਿਮੀ ਪਰ ਸਿਰ ਜਾਇ ਲਗੇ ਅਸਮਾਨ । 
ਲਗਾ ਕਰਨ ਨਿਗਾਹ ਦਾ ਸਤਿ ਲੜਨ ਦਾ ਸਮਾਨ । 

ਮੂਸਾ ਪੈਕੈਬਰ ਪਕੜੀਐ ਜਿਸੁ ਕੀਆ ਖਰਾਬ ਜਹਾਨੁ । 
ਮੂਸਾ ਜਾਇ ਪੁਕਾਰਿਆ ਅਗੇ ਬਾਰ ਖੁਦਾਇ । 

ਕਾਰੂ ਹੁਕਮੁ ਨ ਮੰਨਿਆ ਘੇਰਿਆ ਸੈਤਾਨ ਬਲਾਇ । 

ਮੇਲ ਖਜਾਨੇ ਲਸਕਰਾ ਲੜਨੇ ਦਾ ਕਰ ਸਾਜੁ । 

ਏਹੁ ਅਰਜ ਗਰੀਬ ਦੀ ਸੁਣਹੁ ਗਰੀਬ ਨਿਵਾਜ । 

ਤਬ ਹੋਆ ਹੁਕਮੁ ਖੁਦਾਇ ਦਾ ਫਿਰ ਤੁਮ ਕਰੋ ਇਲਾਮੁ । 
ਤ੍ਰਿਹੁ ਵਾਰੀ ਇਲਾਮ ਕਰ ਜਾਇ ਕਰੇ ਏਹੁ ਕਾਮ । 

ਜੇ ਤ੍ੰ ਇਲਾਮ ਤੇਰੇ ਨ ਮੰਨੇ ਫਿਰ ਕਰਹੇ ਹੁਕਮ ਜਿਮੀਨ । 
ਲੈਸੀ ਪੈਰੋ ਪਕੜ ਕੇ ਹੋਸੀ ਗਰਕ ਬਿਦੀਨ । 
ਮੂਸੇ ਕੀਤਾ ਇਲਾਮ ਫਿਰ ਕਾਰੂ ਉਪਰ ਆਇ । 


[ਲ-ਪਾਠ 


ਚਾਲੋ ਯਕੀਨ ਜਗਾਤ ਦੇਇ ਬਨਾਮ ਖੁਦਾਇ । 

ਕਾਰੂ ਹੁਕਮੁ ਨ ਮੰਨਿਆ ਗਰਕ ਗਰੂਰਤਿ ਮਾਰਿ । 

ਦੂਜਾ ਕੀਆ ਇਲਾਮੁ ਫਿਰੁ ਏਹੁ ਭੀ ਮਨਿਓਸੁ ਨਾਹਿ । 
ਤ੍ਰੀਇ ਇਲਾਮੁ ਨ ਮੰਨਿਓਸੁ ਤਬਿ ਹੋਆ ਹੁਕਮੁ ਜਿਮੀਨ । 
ਪੈਰੋ ਪਕੜਿ ਉਸੁ ਕਾਰੂਏ” ਕੀਤਾ ਗਰਕੁ ਬਿਦੀਨ । 

ਚਲਿਆ ਕਿਆਮਤ ਤੀਕ ਜਾਇ ਹੇਠ ਪਤਾਲੇ ਮਾਹਿ । 

ਏਹੁ ਸਿਰ ਵਨੀ” ਕਾਰੂਏ ਰਬ ਜੁ ਮਨਿਓਸੁ ਨਾਹਿ ॥ ੧੨ ॥ 


ਵਾਬ ਇਮਾਮ ਜਮਾਲ ਦੀਨ ਸੂਰਾ ॥ 


ਕਹੇ ਇਮਾਮ ਜਮਾਲ ਦੀ ਸੁਣਹੋ ਨਾਨਕ ਸਾਹਿ । 

ਕਾਫਰ ਬੁਡਾ ਨਉਸਰੇਵਾ ਤਿਸਦੇ ਸੁਣਹੁ ਸਨਾਹਿ । 
ਪਾਕ ਨ ਹੋਆ ਮਜਬ ਥੀ ਅਦਲੋਂ ਥੀਆ ਕਬੂਲ । 

ਕੀ ਕੁਫਰ ਕੀ ਇਸਲਾਮ! ਹੈ ਬਰਾਬਰ ਕੀਏ ਰਸੂਲ । 
ਆਪੋ ਆਪਣੀ ਜਾਹਿਗਾ ਦੋਨੋ ਹੈ ਪਾਤਸਾਹ । 

ਦੋਨੋ ਜੁਲਫਾ ਆਦਮ ਸਫੀਦੀਆ ਆਪੋ ਆਪਣੀ ਜਾਇ । 
ਅਦਲੋ ਥੀਆ” ਨੌਸੇਰਵਾ ਕੀਤਸਿ ਸਚੁ ਨਿਆਇ । 
ਕਠਸੁ ਬੇਟਾ ਆਪਣਾ ਜੇ ਹੋਇਆ ਥਾ ਬਦਰਾਹਿ । 

“ਪੁਜ ਪਰਾਈਆਂ ਐਰਤਾ ਰਖੀਆ ਆਪਣੀ ਜੇਰ । 

ਸੁਣੀ ਪੁਕਾਰ ਨਉਸੇਰਵਾ ਗੁਸੇ ਰੋਇਆ ਢੋਰ । 

ਹੋਈ ਫਿਰੀਆਦ ਜਹਾਨ ਦੀ ਨਉਸੇਰਵਾ ਅਗੇ ਜਾਇ । 
ਬੈਠਾ ਪਤਸਾਹੀ ਤਖਤ ਪਰ ਲੀਤਸੁ ਪੁਤਰ ਬੋਧਾਇ । 
ਪੜਕੇ ਇਲਤ ਮਾਸਕੋ ਹਕੀਕਤ ਭਈ ਮਲ੍ਹਮ । 

ਕੁਠਿਓਸੁ ਬੇਟਾ ਆਪਣਾ ਜੋ ਹੋਇਆ ਥਾ ਮਲਿਊਨ । 
ਸੁਣ ਕੇ ਸਚਿ ਨਿਆਉ ਕੋ ਹਟਿ ਗਏ ਸਭ ਲੋਕ । 

ਫੇਰ ਨ ਹੋਈ ਫਿਰੀਯਾਦ ਕਾਇ ਸਭ ਡਰਨੇ ਲਾਗੇ ਲੋਗ ।£ 
ਮੀਸਾ ਸੇਰ ਸਿਰਸਾਹੀਆਂ ਕੀਏ ਪੈਮਾਨੇ ਤੋਲ । 

ਪੂਰਾ ਲੈਣਾ ਦੇਵਣਾ ਮੁਖ ਤੇ ਸਚਾ ਬੋਲ । 


੬= 4੩੨੨੨ %੮ 


ਛਨਤ ਸਬਦ “ਹਾਰੀਏ” ਹੈ । ਗੁ. ਨਾ. ਯ੍ਰ. 17 ਪੱਤਰਾ (1906) 
ਵਿਹਾਣੀ ਪ'ਠਾਂਤਰ ਹੈ (ਉਹ)) 

ਮੂ ਵਿਚ ਪਾਠ ਅਸਪਸ਼ਟ ਸੀ ਜੌ ਗੁ. ਨਾ. ਯੂ. 17 ਵਿਚੋਂ ਲਿਆ ਹੈ । 
ਪਾਠਾਂਤਰ 'ਆਬਿਲ ਹੌਮਾ” 
(1206), (190/6) 
ਪਾਠਾਂਤਰ “ਰਖਿ” ਗੁ. ਨਾ. ਯੂ. 
ਸਰਲ ਵਿਚ ਅਸਪਸ਼ਟ ਪਾਠ ਸੀ 


ਪੱਤਰਾ (1206) 


ਅਦਲੌ` ਹੋਆ” ਗ੍ਰ. ਨਾ. ਯ੍ਰ. 16 ਤੰ 17 ਤਰਤੀਬਵਾਰ ਪੁੱਤਰਾ 


16 
ਜੋ ਗੁ, ਨਾ. ਯੂ. 17 ਵਿਚੋਂ ਲੈ ਕੇ ਪਾਇਆ ਹੈ । ਪੱਤਰ' (191/6) 


ਮੱਕੇ ਮਦੀਲੇ ਦੀ ਗੋਸ਼ਟਿ 


ਖੁਲੇ ਦਰਵਾਜੇ ਰਾਤ ਦਿਹ ਚੋਰੀ ਕਰੇ ਨ ਕੋਇ । 

ਚੋਰੀ ਚਰੜੀ ਸੋ ਕਰੇ ਜੋ ਨੰਗਾ ਭੇਖਾ ਹੋਇ । 

ਬਕਰੀ ਸੇਰ ਬਰਾਬਰੀ ਫਿਕਨ ਇਕਤੇ ਜਾਇ । 

ਪਾਵਣ ਇਕ ਤੇ ਜਗਾਹ ਪਰ ਸੇਰ ਨ ਬਕਰੀ ਖਾਇ । 
ਆਲਮੁ ਹੋਆ ਗੁਲਜਾਰ ਸਭ ਕਰਹੇ ਸਭ ਬਿਉਹਾਰ 1 
ਗਇਆ ਭਿਸਤ ਨੰਸੇਰਵਾਂ ਅਦਲੁ ਰਹਿਆ ਸੈਸਾਰੁ । 

ਐਸੀ ਅਦਾਲਤ ਜੋ ਕਰੇ ਸੋਈ ਹੈ ਪਾਤਸ਼ਾਹ । 

ਨਾਤਰ ਪਉਸੀ ਦੋਜਕੇ ਅੰਤ ਹੋਸੀ ਰੋਇ ਸਿਆਹਿ ॥ ੧੪ 1 


ਜਵਾਬ ਇਮਾਮ ਕੁਤਬ ਦੀ ਸੂਰਾ ।। 


ਕਹੇ ਇਮਾਮ ਕੁਤਬਦੀਨ ਸੁਣਹੋ ਨਾਨਕ ਪੀਰ । 

ਜਿਉ ਪਾਇਆ ਮਰਾਂਤਬੁ ਹਾਤਮੇ ਤਿਸਦੀ ਸੁਣ ਤਦਿਬੀਰ । 
ਘਰ ਵਿਚ ਕਖੁ ਨ ਰਖੁ ਹੈ ਦੇਵੇ ਰਾਹੁ ਖੁਦਾਇ? । 

ਫਿਰ ਪਰਾਏ ਕਮ ਨੂਰ! ਸਭੇ ਕਤੇਬ ਗੁਆਹਿ । 

ਸਿਰ ਤੇ “ਮਿਠਾ ਕੁਝ ਨਹੀ ਜੋ ਮੰਗੇ ਨਾਇ ਖੁਦਾਇ । 
ਓਹ ਭੀ ਮੂਲ ਨ ਰਖੀਐ ਡੇਵੇ ਖਰਾਇਤ ਚਾਇ । 

ਇਕ ਪਾਤਸਾਹੁ ਹੋਰ ਮੁਲਕਦਾ ਨਿਤ ਲੜਿਦਾ ਹਾਤਮ ਨਾਲ । 
ਜੀਤ ਨ ਸਕੇ ਪਾਤਸਾਹ ਨੂੰ ਜੋ ਹਾਤਮ ਹੋਇ ਪੈਮਾਲ । 
ਕਹਿਆ ਹਿਕਸ ਵਜੀਰ ਨੇ ਇਉ ਹਾਤਮੁ ਜਿਣੇ ਨ ਕੋਇ । 
ਜੋ ਮੰਗੇ ਨਾਇ ਖੁਦਾਇਦੇ ਸਿਰ ਤੇ ਟਲੋਨ ਸੋਇ । 

ਤਬ ਹੋਆ ਫਕੀਰ ਪਾਤਸਾਹ ਗਇਆ ਹਾਤਮ ਕੇ ਪਾਸ । 
ਬਹੁਤੁ ਯਤੀਮ ਗਰੀਬ ਹੋਇ ਕੀਤੀਓਸੁ ਬਹੁ ਅਰਦਾਸ । 
ਤਉਤਕ ਅਉਖਾ? ਕੰਮ ਹੈ ਅਟਕ ਰਹਿਆ ਹੈ ਸੋਇ । 

ਜੇ ਚਲੈ ਮੇਰੇ ਸਾਥਿ ਤੁੰ ਤਾਂ ਕੈਮ ਅਸਾਡਾ ਹੋਇ । 

ਵਾਸਤਾ ਹਈ ਖੁਦਾਇਦਾ ਇਸਤੇ ਪਰੇ ਨ ਹੋਇ । 

ਓਥੇ ਕੈਮ ਨ ਹੋਰਦਾ ਕਰ ਥਕੇ ਸਭੇ ਜੋਰੁ । 


ਪੰਨ' 200 
ਗੁ. ਨਾ. ਯੂ. 16 ਵਿਚ ਪਾਠ 'ਡੋਵੈ ਰਜਾਇ ਖ਼ੁਦਾਇ” ਹੈ ਬਾਕੀਆਂ ਵਿਚ ਮਹਲ ਵਾਲ ਪਾਠ ਹੈ। 
ਪੁੱਤਰਾ (120/%) 

ਗ. ਨਾ. ਯੂ 17 ਤੋਂ ਲਿਥ ਵਿਚ ਪਾਠਾਂਤਰ “ਫਿਰਦਾ ਪਰਉਪਕਾਰ ਨੂੰ” ਪੱਤਰ _(191/%), 
ਪੰਨਾ 200 

ਮੂਲ ਵਿਚ ਸ਼ਬਦ “ਤ੍ਰਿਹ ਤੋ” ਸੀ ਪਰ ਬਾਕੀ ਸਭ _ਖਰੜਿਆਂ ਵਿਚ “ਸਿਰ ਤੇ ਹੌਣ ਕਾਹਨ ਪਾਨ 
ਉਨ੍ਹਾਂ ਅਠੁਸਾਰ ਕਰ ਦਿੱਤਾ ਹੈ । 

ਗੁ. ਨਾ. ਯੂ. 17 ਵਿਚ 'ਸੋਰ”” ਸ਼ਬਦ ਹੈ । ਪੱਤਰਾ (192/6) 


ਮ੍ਰਲ-ਪਾਠ 


ਤਬਹੀ ਆਖਿਆ ਹਾਤਮੇ ਜਿਉ ਕਰੁ ਹੁਕਮ ਰਜਾਇ । 
ਜਿਉ ਕਰ ਤੇਰੀ ਖੁਸ਼ੀ ਹੈ ਕੈਮ ਸੋਈ ਫੁਰਮਾਇ । 

ਤਬ ਫਕੀਰੇ ਆਖਿਆ ਰਸਾ ਗਲ ਵਿਚਿ ਡਾਲ । 

ਜਸਾ ਮੇਰੇ ਹਥੁ ਦੇ ਉਠ ਚਲਹੁ ਹਮਾਰੇ ਨਾਲ । 

ਜਦ ਇਸ ਬਿਧ ਕੀਤਾ ਹਾਤਮੇ ਤਬ ਕੈਬੇ ਹੋਦਹ ਲੋਇ । 
ਜੇਹੀ ਕੀਤੀ ਹਾਤਮੇ ਤੇਹੀ ਕਰੇ ਨ ਕੋਇ । 

ਤਬ ਪਾਤਸਾਹ ਮੁਰੀਦ ਹੋਇ ਲਾਗਾ ਕਦਮੀ ਆਇ । 
ਹਥਹੁ ਰਯਤ ਹੋਇ ਨਰ ਚਲੋ ਹੁਕਮੁ ਰਜਾਇ । 

ਨਾਉ ਖੁਦਾਈ ਜੋ ਮੰਨੇਂ ਸੋ ਵਡਾ ਮਰਾਤਬ ਪਾਇ । 

ਏਥੇ ਮਿਲਨਿ ਵਡਿਆਈਆ ਫਿਰ ਪਾਏ ਭਿਸਤੀ ਜਾਇ । 
“ਦੀਨ ਦੁਨੀ ਪਤਸਾਹ ਹੈ ਜੋ ਚਾਰ ਮਰਾਤਬ ਜਾਨ । 
ਦਰਗਾਹ ਅੰਦਰ ਜਾਇਕੇ ਪਾਸਨ ਵਡਾ ਮਾਨ ॥ ੧੫॥ 


ਜਵਾਬ ਇਮਾਮ ਗਉਸਸਲ ਦੀਨ ਸੂਰਾ ॥ 


ਸੁਣਹੋ ਨਾਨਕ ਹਿੰਦਗੀ ਆਖੇ ਗਉਸ ਇਮਾਮ । 
ਹਾਰੂ ਮਰਾਤਬ ਪਾਇਆ ਸਾਬਤ ਰਖੁ ਈਮਾਨੁ । 

ਮੂਸੇ ਪਿਛੇ ਧੈਕੈਬਰੀ ਪਾਈ ਹਾਰੂ ਰਸੂਲ । 

ਚਾਰ ਮਰਾਤਬ ਜੌ ਕਰੇ ਸੋ ਦਰਗਹ ਪਵੈ ਕਬੂਲ ।£ 
ਕਾਰੂ ਕੈਨੋ ਨ ਸੂਮ ਕੇ ਜਿਸ ਉਪਰ ਗਜਬ ਖੁਦਾਇ । 


ਥੀਆ ਗਰਕ ਜਿਮੀਨ ਵਿਚ ਚਲਿਆ ਕਿਆਮਤ ਤੀਕ ਰਜਾਇ ।” 


ਨਉਸੇਰਵਾ ਤੁਲਨ ਅਦਲ ਕੋ ਹਾਤਮ ਤੁਲ ਨ ਪੈਰ । 
ਹਾਰੂ ਤੁਲ ਨ ਸਾਦਕਾ ਜਿਸ ਰਖੇ ਸਿਧੇ ਪੈਰ । 

ਅਲੀ ਮਰਾਤਬ ਪਾਇਆ ਚਉਹਾ ਦਰਗਹ ਅੰਦਰ ਜਾਇ । 
ਕਾਇਮ ਹੋਏ ਕਿਆਮਤੀ ਮਰਸਨ ਕਦੀ ਨ ਨਾਇ ।! 
ਦੀਨ ਦੁਨੀ ਪਾਤਸਾਹ ਹੈ ਜੋ ਚਾਰ ਮਰਾਤਬ ਜਾਨ ।$ 


1. 


ਤੇ 


ਗੁ. ਨਾ. ਯੂ. 16 ਵਿਚ ਪਾਠ “ਕਿਆਮਤ ਜਾਏ" ਹੈ । ਪੱਤਤਾ (122/6ਉ) 


ਮਰਨ ਵਿਚ ਪਾਠ “ਕਡੀ ਨਾਇ” ਜੋ ਅਸ਼ਪਸਟ ਰੌਣ ਤੋ ਗੁ. ਨਾ. ਯੂ. 16 ਵਿਚੋਂ ਲਿਆ ਹੈ। 


ਗੁ. ਨਾ. ਯੂ. 17 ਤੇ ਲਿਥੇ ਵਿਚ ਅਗਲੀਆਂ ਦੇ ਲਾਈਨਾਂ ਨਹੀ” ਹਨ । ਪੈੱਤਰਾ (192/%), 


ਪੰਨਾ 201 


ਗੁ. ਨਾ. ਯੂ. 17 ਤੇ ਲਿਥੋਂ ਵਿਚ “ਚਾਰ ਮਰਾਤਬ ਜੌ ਕਰੋ...” ਲਾਈਨ ਤੋੱ' ਅਗਲੀ ਲਾਈਨ 
"ਅਦਲ ਖਰ'ਇਤ ਬੰਦਗ) ਸਾਤ ਰਖੈ ਈਮਾਨ” ਹੈ ਉਪਰੰਤ ਇਸ ਤੁੰ` ਅਗਲੀਆਂ ਫ਼ ਲਾਈਨਾਂ 


ਦੋਹਾਂ ਵਿਚ ਟਹੀ ਹਨ । ਪੱਤਰ! (193/6), ਪੰਨਾ 201 


ਪੱਤਰਾ (112/6) 


ਗੁ. ਨਾ. ਯਰ. 17 ਤੇ ਲਿਥੋ ਵਿਚ ਇਹ ਅਗਲ)ਆਂ ? ਲਾਈਨਾਂ ਨਹ) ਹਨ । ਪੱਤਰ” (193/6). 


ਪੰਨਾ 201 


ਮੱਕੋਂ ਮਦੀਨੇ ਦੀ ਗੋਸ਼ਟਿ 


ਦਰਗਹ ਅੰਦਰ ਜਾਇਕੇ ਪਾਸਨ ਵਡਾ ਮਾਨ । 

ਅਲੀ ਚਾਰ ਮਰਾਤਬਾ ਸੋ ਪਾਵੈ ਜਿਸੈ ਨਸੀਬੁ । 

ਕਹੋ ਇਮਾਮ ਸੁਣ ਨਾਨਕਾ ਜਾਲਮ ਰਹੇ ਪਲੀਦ । 
ਕਰਕੇ ਜੁਲਮ ਜਹਾਨ ਪਰ ਲੁਟ ਕਰੇ ਖਜਾਨੇ ਜੋੜ । 
ਸਾਥੀ ਅੰਤ ਨ ਹੋਇਆ ਸੁਮ ਗਏ ਇਥਾਊ” ਛੋੜ । 
ਰਹੇ ਖਰਾਇਤ ਬੰਦਗੀ ਰਹੇ ਅਦਲ ਅਰ ਦੀਨ । 
ਕਾਇਮ ਰਖੇ ਸਿਦਕ ਨੂੰ ਕਰ ਮਜਬੂਤ ਯਕੀਨ ॥ ੧੬ ॥ 


ਜਵਾਬ ਨਾਨਕ ਸਾਹ ਸੂਰਾ ॥ 


ਆਥੇ ਨਾਨਕ ਸਾਹ ਸਚੁ ਸੁਣ ਹੋ ਚਾਰ ਇਮਾਮ । 

ਮਜਬ ਮਿਲਤ ਕਬੂਲ ਨਹ ਫਿਰਨੇ ਕਿਸੇ ਨ ਕਾਮ । ! 
ਅਮਲਾ ਉਤੇ ਨਿਬੜੀ ਤਬ ਦਰਗਹ ਪਏ ਕਬੂਲ । 

ਹੁਜਤ ਹਾਜਤ ਕਿਤੇ ਕੋਮ ਨ ਆਖੇ ਪਾਕ ਰਸੂਲ । 

ਜੇਤੇ ਮਿਲਤ ਮਜਹਬਾ ਸਭ ਝਗੜੇ ਦੇ ਅਰੇਭ । 

ਸਾਹਬੋ ਵਡਾ ਕੋ ਨਹੀ ਜੋ ਰਖੇ ਜਹਾਨੇ ਥੈਭ । 

ਚਾਰੋ ਕਉਲ ਜੁ ਤੁਮ ਕਹੇ ਹੈ ਕੋਈ ਐਸਾ ਹੋਰੁ । 

ਜਿਸ ਦੀ ਵਲ ਖੁਦਾਇ ਹੈ ਤਿਸ ਵਿਚਿ ਵਡਾ ਜੌਰੁ । 

ਸਾਹਿਬ ਹਥ ਕਰਾਮਾਤ ਹੈ ਕਰੇ ਕਰਾਵੇ ਆਪ । 

ਅਮਲ ਗੁਆਹ ਜਹਾਨ ਦੇ ਜੋ ਕਰਦੇ ਐਬ ਸਵਾਬ । 

ਜੋ ਆਇਆ ਸੋ ਜਾਇਸੀ ਰਹਸਨ ਅਮਲ ਜਹਾਨ ।$ 

ਨੋਕੀਆ ਬਦੀਆ ਨ ਵੈਸਨੀ 'ਸਚੁ” ਨਾਨਕ ਕਹੇ ਬਿਆਨ ॥ ੧੭ 11 


ਸੁਆਲੁ ਚਾਰ ਇਮਾਮ ਸੂਰਾ ॥ 


ਸੁਣਹੋ ਨਾਨਕ ਹਿੰਦਗੀ ਆਂਖਨ ਚਾਰ ਇਮਾਮ ॥ 
ਖਾਤਮੁ ਮੁਹੈਮਦ ਮੁਸਤਫਾ ਆਇਆ ਵਿਚ ਜਹਾਨ । 
ਅਗੇ ਜੋ ਹੋਏ ਪੈਕੈਥਰਾ ਇਕ ਲਖ ਅਸੀ ਹਜਾਰ । 
ਕੀਤੇ ਸਭ ਮਨਸੂਖ ਹੈਨ ਨਬੀ ਮਹੈਮਦ ਯਾਰ । 
ਇਸ ਥੀ ਅਗੇ ਨ ਹੋਰੁ ਕੇ ਅਲਹ ਦੇ ਮਾਸ਼ੂਕ । 
ਆਗੇ ਜੋ ਹੋਏ ਪੈਕੈਬਰਾ ਕੀਤੇ ਸਭ ਮਨਸੂਖ । 
ਆਖਰ ਇਸ ਜਮਾਨ ਦੇ ਖਾਤਮ ਨਬੀ ਰਸੂਲ । 


ਗੁ. ਨਾ. ਯੂ. 16 ਵਿਚ ਸਬਦ “ਖਜਾਨੇ” ਹੈ । ਪੱਤਰ (122/ਅ) 

ਗੁ.ਨਾ.ਯੂਰ. 17 ਤੇ ਲਿਥ ਵਿਚ ਸ਼ਬਦ “ਚਲਸੀ? ਹੈ ਪੱਤਰਾ (193/ਅ), ਪੰਨ' 201 

ਪਾਠਾਂਤਰ “ਨੌਕੀ ਬਦੀ ਨ ਵਵੇਂ ਸਚ ਨਾਨਕ ਕਹੈ ਸਿਖਾਨਿ” । ਗੁ. ਨਾ. ਯੂ. 17 ਤੇ ਲਿਬੋਂ ਪੱਤਰ' 
(193/ਅ), ਪੰਨਾ 201 


1; 
ਹੱ 
3. 


ਮ੍ਰਲ-ਪਾਠ 


ਨਾਲ ਚਾਰੋ ਯਾਰ ਮੁਸ਼ਲਮੀ ਜੋ ਕਰੇਦੇ ਮਸਲ ਮਸੂਲ । 
ਉਮਰ ਖਿਤਾਬ ਅਬੂ ਬਕਰ ਉਸਮਾਨ ਅਲੀ ਸਾਦਾਤ । 
ਵਾਰਸ ਚਾਰੋਂ ਤਖਤ ਦੇ ਜੋ ਨਬੀ ਬਹਾਏ ਆਪ । 
ਵਾਰੀ ਆਪੋ ਆਪਣੀ ਅਮਲ ਕੀਤੀਆ ਨੇ ਪਾਕ । 
ਕਰਕੇ ਦੀਨ ਮੁਸਲਮੀ ਆਖਰ ਹੋਏ ਖਾਕ । 

ਰੋਜ ਕਿਆਮਤ ਹਦ ਤਕ ਰਹਸੀ ਨਬੀ ਰਸੂਲ । 
ਜਾਹਰ ਚਾਰੋਂ ਕੁੰਟ ਵਿਚਿ ਸਭਸੇ ਕੀਆ ਕਬੂਲੁ । 

ਅਗੇ ਹੋਰੁ ਅਮਲ ਨ ਚਲਸੀ ਪੈਕੇਬਰ ਉਤੇ ਕੋਇ । 

ਜੋ ਕਰਸੀ ਜੇਰਾ ਆਇਕੇ ਮਾਰ ਲਈ ਸੀ ਸੋਇ । 

ਸਭ ਆਸੀ ਇਕ ਤੇਂ ਰਾਹ ਵਿਚਿ ਹੋਸੀ ਮੁਸਲਮਾਨ । 
ਇਸ ਜਮਾਨੇ ਦਾ ਪਾਤਸਾਹ ਨਬੀ ਰਸੂਲ ਸੁਲਤਾਨ । 
ਚਲਿਆ ਅਮਲੁ ਮਹੈਮਦੀ ਇਸ ਤੇ ਪਰੇ ਨ ਹੋਰੁ । 
ਖਾਤਮ ਸਭ ਪੈਕੇਬਰ ਰਬ ਦਿਤਸ ਵਡਾ ਜੋਰੁ । 

ਤੂੰ ਭੀ ਆਇਆ ਨਾਨਕਾ ਸਾਹਬ ਵਡਾ ਕਰਮਾਤ । 
ਜਿਤਨੇ ਹਾਜੀ ਕਾਜੀਆ ਗਉਸ ਕੁਤਬ ਸਾਦਾਤ । 
ਜੋਗੀ ਤੇ ਜੇਗਮ ਸਰੇਵੜੇ ਬ੍ਰਹਮਣ ਤੇ ਸੈਨਿਆਸ । 
ਖਟ ਦਰਸਨ ਦਿਗੈਬਰਾ ਛਤੀ ਪਖੰਡ ਉਦਾਸ । 

ਸੋਧੀ ਹਈ ਜਮੀਨ ਸਭ ਛਡਿਓਨ ਆਸ ਪਾਸ । 
ਫੋਰਿਓ ਮਕਾ ਆਇਕੇ ਕਰਕੇ ਵਡਾ ਕਰਾਮਾਤ । 


ਹੁਣ ਆਖਿਆ ਪਤਸਾਹੀ ਰੂਮ ਵਿਚਿ ਮਿਲਿਉ ਪਾਤਸਾਹੇ ਜਾਇ । 


ਜਾਲਮ ਕਰੂ ਹਮੀਦ ਨੂ ਘਤਿਓ ਸਿਧੇ ਰਾਹ । 
ਜਿਸ ਛਡੀ ਨ ਦਮੜੀ ਰੋਗ ਵਿਚਿ ਮੁਰਦੇ ਡਿਠੇ “ਢੈਡੋਰ । 
ਕਢੇ ਰੁਪਏ ਮੁਹੁ ਵਿਚੋ ਪਟ ਕਰ ਸਭੇ ਗੋਰ । 

ਕਾਰੂ ਹਿਲਾਇਕ ਜੋੜਿਆ ਖਜਾਨਾ ਚਾਲੀ ਗੈਜ । 

ਇਸ ਪੈਤਾਲੀ ਜੋੜਿਆ ਰਖਿਆ ਖਜਾਨਾ ਸੋਜ । 

ਸੋ ਲਗਾ ਕਰਨ ਖੈਰਾਇਤਾ ਛਡ ਦਿਤਸ ਬੈਦੀਵਾਨ । 
ਕਰਕੇ ਖ਼ਾਦਮੁ ਆਪਣਹਿ ਹੋਆ ਮੌਮ ਸਮਾਨ । 
'ਆਦੋਹੀ ਆਪਣੇ ਮਜਬ ਵਿਚਿ ਜੋ ਆਹਾ ਮੁਸਲਮਾਨ । 
ਮੇਕਾ ਰੂਮ ਜੀਤ ਕੇ ਵੜਿਆ ਮਦੀਨੇ ਆਇ । 

ਇਕੇ ਅਸਾਡੀ ਨਿਸਾ ਕਰ ਇਕੇ ਕੁਛ ਕਰਾਮਾਤ ਦਿਖਾਇ । 


ਗੁ. ਨਾ. ਯੂ. 17 ਤੇ ਲਿਥੋਂ ਵਿਚ ਇਹ ਲਾਈਨ ਨਹੀ” ਹੈ । ਪੁੱਤਰਾ (194/6), ਪੰਨਾ 201 


ਗੁ. ਨਾ. ਯੂ 17 ਵਿਚ ਪਾਠਾਂਤਰ 'ਫ਼ੌਲਿ” ਹੈ ਪੁੱਤਰਾ (124/6) 
'ਅੰਦ। ਹਈ' ਗੁ. ਨਾ. ਯੂ. 16 ਪੁੱਤਰਾ (12416) 


ਮੱਕੇ ਮਦੀਨੇ ਦੀ ਗੋਸਟਿ 
ਜਿਥੇ ਤੀਕਰ ਉਮਤੀ ਸਭ ਹੋਈਆਂ ਇਕਠੀਆ ਆਨ 1 

ਕਰਦੇ ਨੀ ਸੈਗਜਾਰ ਸਭ ਮਿਲ ਕਰਿ ਮੁਸਲਮਾਨ । 

ਦਾਵਾ ਕਰ ਅਉਤਾਰ” ਦਾ ਆਇਆ ਹੈ ਅਰਬਸਤਾਨ । ਰਾ 
ਅਰਬ ਨ ਛਡਸਨ ਜੀਵਦਾ ਕੁਝ ਲਾਇਲੈ ਅਪਨੇ ਤਾਨਿ ॥ ੧੮ ॥ 


ਜਵਾਬ ਨਾਨਕ ਸਾਹ ਸੂਰਾ ॥। 


[ਦਾ 


ਆਖੇ ਨਾਨਕ ਸਾਹ ਸਚੁ ਸੁਣਹ ਚਾਰ ਇਮਾਮ । 

ਮਕਾ ਹੈ ਮਹਾ ਦੇਵ ਦਾ ਬ੍ਰਹਮਣ ਸਨ ਸੁਲਤਾਨ । 
ਉ!!ਜਿਆ ਬ੍ਹਮਣ ਜਦਿ ਵਿਚਿ ਹੋਇ ਕਰਿ ਮੁਸਲਮਾਨ 1 
ਬੇਦ ਅਥਰਬਣ ਉਲਟਿ ਕਰਿ ਰਖਿਓਸੁ ਨਾਉ ਫੁਰਕਾਨ । 
ਬਾਣੀ ਬ੍ਰਹਮੇ ਦੇਉ ਦੀ ਮਿਲੀ ਸਭ ਸੈਸਾਰ । 

ਚਾਰੇ ਸਬਾਬ ਕਿਤੇਬ ਦੇ ਚਉਹਾ ਚਾਰੇ ਯਾਰਿ । 

ਮਹੈਮਦ ਨਾਉ ਮਹਾਂਦੇਉ ਦਾ ਫੇਰ ਉਸਿ ਸਭੇ ਨਮ । 
ਹਿੰਦੂ ਨਾਮ ਮਨਸੂਖ ਕਰ ਹੋਏ ਮੁਸਲਮਾਨ । 

ਦਾਵਾ ਰਖ ਖੁਦਾਈਆ ਗਊਆਂ ਜਿਬੇ ਕਰਾਇ । 

ਕੀਤੇ ਬ੍ਹਮਣ ਭ੍ਰਿਸ਼ਟ ਸਭ ਦਿਤੀਓਸਿ ਬਾਗ ਅਲਾਇ । 
ਕਲਮਾ ਇਕ ਖੁਦਾਇ ਹੈ ਮੁਹੈਮਦ ਨਾਲ ਰਲਾਇ ।” 
ਫੇਰਿਓਸ ਹੁਕਮ ਜਹਾਨ ਵਿਚ ਸਭ ਹੋਵੈ ਮੁਸਲਮਾਨ । 
ਬਹੁਤਿਆਂ ਹੁਕਮ ਨ ਮੰਨਿਆ ਜੋ ਆਹੇ ਮਾਇ ਆਵਾਨ । 
ਸੈ ਮਰਦੇ ਭੁਖ ਅਜਾਬ ਨਾਲ ਸੇ ਮਿਲੈ ਪੈਕੈਬਰ ਜਾਇ । 
ਦੇ ਕਰ ਹੁਲੀਆ ਦੀਨ ਦਾ ਆਪ ਸੇਤੀ ਲਏ ਮਿਲਾਇ । 
ਮਿਲੀਆਂ ਕਉਮਾ ਨੀਚ ਜਾਤ ਉਤਮ ਮਿਲੀਆ ਨ ਕਾਇ । 
ਕੁਲ ਨਿਵਾਈ ਜੋਰ ਕਰ ਸਾਹ ਮਰਦਾ ਖੜਗ ਵਜਾਇ । 
ਤਾ ਭੀ ਜੀਤ ਨ ਸਕਿਆ ਹਿੰਦੂ ਹਿੰਦਸਤਾਨ । 

ਜੇ ਹੁਕਮ ਨ ਹੋਵੇ ਰਬ ਦਾ ਕੀਤਿਆਂ ਜੋਰ ਹਰਾਮੁ । 
ਫਿਰ ਬੀੜਾ ਚਾਇਆ ਮੋਨਦੀ ਸਈਯਦ ਸਾਹ ਮੁਦਾਰ । 
ਆਇ ਰਾਹਿ ਖੁਰਾਸਨ ਦੇ ਹੋਏ ਚਿਹਲਤਨੁ ਦੀਦਾਰ । 
ਹਸੇ ਹੜ ਹੜ ਚਿਹਲਤਨ ਕਹੇ ਕਹਾ ਚਲੋ ਮਸਤਾਨ । 
“ਇਸਦੇ ਦਾਵਾਚਾਰ ਹੋ ਅਗੇ ਭੀ ਹਿੰਦੁਸਤਾਨ । 


. ਨਾ. ਯੂ. ਲਿਥੋਂ ਵਿਚ 'ਪੈਕੰਬਰੀ” ਸ਼ਝਦ ਹੈ । ਪੰਨਾ 202 


ਗੁ 
ਗੁ. ਨਾਂ. ਯੂ 17 ਵਿਚ ਪਾਨਾਂਤਰ 'ਮਹੰਮਦ ਰਸ੍ਲ ਸੁਣਾਇ ਹੈ । ਪੱਤਰਾ (19616) 
ਗੁ. ਨਾ. ਯੂ. 17 ਵਿਚ ਅਗਲੀਆਂ ਪੰਜ ਲਈਨਾਂ ਨਹੀ” ਹਨ । ਪੱਤਰ (196/ਅ) ਲਿਥੋਂ ਵਿਚ ਚਾਰ 


ਲਾਈਨਾਂ ਨਹੀ” ਹਨ । ਪੰਨਾ 202 ਪਰੰਤ੍ਰ ਇਗ ਲਾਈਨਾਂ ਅਗਲੀਆਂ & ਲਾਈਨਾਂ ਪਿਛੋ ਆਈਆਂ 
ਹਨ । 


3= ੯੭ ੧੨ 


ਮਰਲ-ਪਾਠ 169 


ਸਾਹ ਮਰਦਾ ਆਇਆ ਜੇਰੁ ਕਰ “ਸਿੰਧੋ ਗਇਆ ਨ ਪਾਰ । 
ਲਿਖ ਗਇਆ ਤਲਾਕ ਨੂੰ ਪਰਬਤ ਅੰਦਰ ਵਾਰ । 

ਜਾਂ ਨਹੀ ਰਹਦੇ ਜਾਵਣਹੁ ਸੁੰਨਤਿ ਲਸੁ ਬਣਾਇ । 

ਜਾ ਦਾਵਾ ਲੈ ਜਬਰ ਹੈ ਬਿਨ ਜਾਂਦ ਨ ਡੇਸਨ ਆਗੇ ਜਾਇ ।” 
ਅਸੀ ਸਾਹਬੁ ਪੈ ਕੰਥਰੀ ਆਏ ਨਾਲ ਇਮਾਮ 1 

ਅਸੀ ਮਾਰੇ ਹਿੰਦੂ ਕੋਹ ਵਿਚਿ ਸਾਹਬ! ਮਾਰਿਆ ਰਿਦਸਤਾਨ । 
“ਵਾਰਾ ਕਢਨ ਸਕਿਓਸੁ ਰਹਿਆ ਖੇਤ ਨਿਦਾਨ । 

“ਤਬ ਧਰਕੇ ਹਿੰਦੂ ਵੇਸ ਕੌ ਚਲੋਂ ਮੋਨਦੀਨ ਮਦਾਰ । 

ਆਏ ਹਿੰਦੂਸਤਾਨ ਵਿਚ ਤਬ ਲਾਗੇ ਕਰਨ ਵੀਚਾਰ । 

ਇਕ ਰਹਿਆ ਅਜਮੇਰ ਵਿਚ ਇਕ ਰਹਿਆ ਮਕਨਪੁਰ ਜਾਇ । 
ਕਰਕੇ ਨਾਟਕ ਚੇਟਕਾ ਹਿੰਦੂ ਲਏ ਮਿਲਾਇ । 

ਰਹੇ ਹਿੰਦੁਸਤਾਨ ਵਿਚ ਫਕੀਰ ਅਲਾਹਦੇ ਹੋਇ । 

ਜੋਰੀ ਹਿੰਦਨ! ਜਿਤੀਆ ਕਰ ਜੋਰਾ ਰਹੇ ਖਲੋਇ । 

ਅਜੇ ਜੋਗੀ ਅਜੇਪਾਲ ਵਸਦਾ ਸੀ ਅਜਮੇਰ । 

ਨਾਟਕ ਚੇਟਕ ਕਰ ਮੋਨਦੀ ਕੀਤਾ ਜੋਗੀ ਜੇਰਿ । 

ਲਾਈ ਅਜਮੇਰ ਮੋਨਦੀ ਬੈਠਾ ਪੀਰ ਕਹਾਇ । 

ਰਾਜਾ ਪ੍ਰਥਾ ਹਿੰਦ ਦਾ ਸਭੋ ਨਿਵਿਆ ਆਣਿ । 

ਹਿੰਦੂ ਯੌ ਹੋਆ ਨ ਤੁਰਕ ਕੌਈ ਵੇਰ ਰਹੈ ਅਮਾਨ ।” 

ਅਮਲ ਹਿੰਦੂ ਦਾ ਘਟ ਗਇਆ ਵਧ ਗਏ ਮੁਸਲਮਾਨ । 


ਦਾ 


. ਨਾ, ਯੂ 16 ਤੇ 17 ਵਿਚ ਸਬਦ "ਸਿੰਨ” ਹੈ । ਪੱਤਰ (12516) ਪੱਤਰ (196/6) 

ਗੁ. ਨਾ. ਯੂ. 17 ਵਿਚ ਸ਼ਬਦ ਲੈ ਕੇ ਹ! ਇਆ ਹੈ । ਪੱਤਰਾ (196/ਅ) 

. ਨਾਂ, ਯੂ. 17 ਵਿਚ 'ਸਾਹ? ਸ਼ਬਦ ਹੈ ਏਥੇ ਭਾਵ “ਸਭ” 'ਸਾਰੋ” ਤੱ ਹੈ । 

ਇਸ ਤੋਂ ਪਹਿਲੇ ਗੁ. ਨਾ. ਯੂ. 17 ਤੇ ਲਿਥ ।ਵਚ ਇਕ ਤੁਕ ਦਾ ਵਾਧੂ ਪਠ ਹੈ 'ਸਾਹ ਅਠੀ ਵਡ' 
ਇਮਾਮ ਸੀ ਗਰਮੀ ਸਿਰ ਸ਼ੁਲਤਾਨਾ । ਪੁੱਤਰਾ (196/ਅ) ਪੰਨਾ 202 

ਗੁ. ਨਾ. ਯੂ 17 ਤੇ ਲਿਥ ਦੋਵਾਂ ਵਿਚ ਇਸ ਤੁਕ ਉਪਰੰਤ ਜੌ ਉਪਰ ਲਾਈਨਾਂ ਰਹਿ ਗਈਆਂ ਸਨ 
ਉਹ ਏਥੋਂ ਦਿੱਤੀਆਂ ਹਨ । 

ਗੁ.ਨਾ.ਯੂ. ਵਿਚ ਪਾਠਾਂਤਰ 'ਹਿਦ ਨ” ਕਰ ਕੇ 11 ਵਿਚ ਮਲ ਵਾਂਗ ਹੀ ਹੈ । ਪੱਤਰ (166/%), 
(125)6) 

ਮਲ ਵਿਚ 'ਬੈਠ! ਪੀਰ ਕਾਹਾਇ” ਪਾਠਾਂਤਰ ਸੀ ਜੌ ਅਗਲੀ ਤੁਕ ਦਾ ਪਾਠ ਹੈ ਪਰ ਬ'ਕ। ਸਭ 
ਲਿਖਤਾਂ ਵਿਚ “ਕੀਤਾ ਜੌਗੀ ਜੇਰਿ” ਪਾਠ ਸੀ ਜੋ ਢੁਕਵਾਂ ਤੇ ਪ੍ਰਸੰਗ ਨ ਹੋਣ ਕਾਰਨ ਰਖ ਲਿਆ ਹੈ । 
ਪੁੱਤਰਾ (125/ਅ), (1796) 202 

ਗੁ. ਨਾ. ਯੁ. 17 ਵਿਚ ਤੁਕ ਨਹ/)' ਹੈ, ਪੱਤਰਾ (1976) 

ਮੁਲ ਵਿਚ ਪਾਠ ਅੜ ਧ ਹੌਣ ਕਾਰਨ ਗੁ. ਨਾ. ਯੂ. 16 ਤੋਂ ਲਿਥ ਅਨੁਸਾਰ ਪਾਠ ਦਿੱਤ ਹੈ । ਪੱਤਰਾ 
(125/ਅ) ਪੰਨਾ 203 


੬੫ 


ਮੱਕੇ ਮਦੀਨੇ ਦੀ ਗੌਸ਼ਟਿ 


ਇਕ ਅਧੁ ਹਿੰਦੂ ਭੁਲਾਇਕੇ ਲੈ ਆਵਨ ਅਪਨੇ ਰਾਹਿ । 

'ਵਡੇ ਰਯਤ ਹੋਇਕੈ ਮਨ ਅੰਦਰ ਦਗਾ ਕਮਾਇ । 

ਕਦਮ ਤੁਰਕ ਦਾ ਸਦ ਦਾ ਵਿਚ ਆਇਆ ਹਿੰਦਸਤਾਨ । 
ਹਿੰਦੂ ਘਟਨ ਦਿਨਾ ਦਿਨ ਵਧਨ ਮੁਸਲਮਾਨ । 

ਯਕ ਵਜੂਦੀ ਤੁਰਕ ਸਬ ਹੋਏ ਇਕਠੇ ਜਾਇ । 

ਹਿੰਦੂ ਪਾਟੇ ਆਪ ਵਿਚ ਵਖੋ ਵਖ ਰਹਾਇ । 

ਗੋਰਖ ਜਿਤਾ ਮਦਾਰ ਨੋ ਕਰਕੇ ਬਹੁ ਕਰਾਮਾਤ । 

ਦਾੜੀ ਮੁਛ ਮੁਨਾਇਕੈ ਮਨੀ ਆਨ ਸਦਾਤ । 

ਦਰਸਨੁ ਲਇਓਸੁ ਦਿਗੈਬਰੀ ਖਟ ਦਰਸਨ ਮਿਲਿਆ ਆਇ । 
ਤੁਰਕੀ ਦਾਵਾ ਛਡਿ ਕੈ ਬੈਠਾ ਬਿਭੂਤ ਚੜਾਇ । 

ਅਗੇ ਹਿੰਦੂ ਧਰਮ ਸੀ ਤੁਰਕ ਨ ਦੀਸੇ ਕੋਇ । | 
ਪੈਰ ਪਇਆ ਜਬ ਤੁਰਕ ਦਾ ਤਬ ਕਲਿਜੁਗ ਵਰਤੇ ਲੋਇ । 

ਰਾਜ ਤੁਰਕ ਦਾ ਆਇਆ ਉਠ ਗਇਆ ਹਿੰਦੂ ਰਾਜ । 

ਸਭ ਮਨੀ ਤਾਬਿਆ ਤੁਰਕ ਦੀ ਹਿੰਦੂ ਹੋਇ ਮੁਹਤਾਜੂ । । 
ਹਿੰਦੂ ਹੋਏ ਮਨਸੂਖ ਤਬ ਜਬ ਆਏ ਮੁਸਲਮਾਨ । ਰ 
ਹੋਇ ਫਿਰੇ ਪਾਤਸਾਹ ਜਗ ਅਗੇ ਰਖਿ ਨੀਸਾਨ । 
ਮਸਰਕੁ ਜਿਤਾ ਮਗਰਬੀਆ ਕਰਕੇ ਬਹੁਤ “ਖਰੂਦ । 
ਆਗੇ ਰਖ ਕੁਰਾਨ ਕੋ ਕਰਨੁ ਮਕਾਮਾ ਕੂਚੁ । 

ਦੇਹਰੇ ਢੇਵੀ ਦੇਵਤੇ ਦਿਤੇ ਸਭ ਗਿੜਾਦਿ । 

ਅਪਨਾ ਅਮਲੁ ਚਲਾਇਆ ਗੋਰੀ ਪੀਰ ਮਨਾਇ । 
ਗੈਗ ਬਨਾਰਸ ਹਿੰਦੂਆ ਮਕੇ ਮਦੀਨੇ ਮੁਸਲਮਾਨ । 
ਰਾਹ ਚਲੇ ਦੁਇ ਜਗ ਵਿਚਿ ਨਚਨ ਵਿਚ ਸੈਤਾਨ । 
ਧੂੰਮਾ ਧਾਮਾ ਬਹ ਕਰਨ ਲਾਇਨ ਵਡੇ ਜੋਰੁ । 
ਸਾਹਿਬ ਜੌਰੁ ਨ ਭਾਵਈ ਜੋ ਭਾਵੇ ਭੇਜੇ ਹੋਰੁ । 

ਬੈਠਾ ਤਖਤ ਪੈਕੌਬਰੀ ਸੇਰ ਅਲੀ ਸਿਰਦਾਰ । 
ਭਾਈ ਕਹੀਐ ਰਸੂਲ ਦਾ ਸਾਥ ਕਹਾਏ ਯਾਰ । 

ਸੇਰ ਅਲੀ ਕੀਤਾ ਸਫਰੁ ਜਬ ਰਹੇ ਹਸਨ ਹੁਸੈਨ । 
ਦਾਵਾ ਕਰਕੇ ਤਖਤ ਦਾ ਲਗੇ ਯਜੀਦੀ ਲੈਨ । 
ਹੁਸਨ ਹੁਸੈਨੀ ਮਾਰਕੇ ਯਜੀਦ ਹੋਆ ਪਤਸਾਹ । 
ਮਰਵਾ ਹੋਆ ਵਜੀਰ ਪਾਸ਼ ਜੋ ਖਾਸਾ ਯਾਰੁ ਕਹਾਇ । 


1. ਗੁ. ਨਾ. ਯੂ. 16 ਵਿਚ ਸ਼ਦਦ “ਉਠੇ ਹੈ । ਪੁੱਤਰਾ (125/ਅ) 
2. ਗੁ. ਨਾਂ. ਯੂ. ਤੋਂ ਲਿਥੇ ਵਿਚ ਸ਼ਬਦ “ਖਰ੍ਹਜ” ਹੈ ਜਦੋਂ ਕਿ 17 ਵਿਚ ਮ੍ਰਲ ਵਲਾ ਸਥਦ ਹੀ ਹੈ ਜੌ 
ਵਧੇਰੇ ਸਾਰਥਕ ਪਾਨ ਹੈ । ਕ੍ਰਮਵਾਰ ਪੱਤਰਾ (198/) ਪੁੰਨਾ 203, ਪੁੱਤਰਾ (126/6) 


ਮ੍ਰਲ-ਪਾਠ 191 


ਸਯਦਾ ਕੀਤਾ ਖਰੂਚਿ ਫਿਰਿ ਮਾਰਿਆ ਯਜੀਦੀ ਆਇ । 
ਦੁਇ ਬਿਧਿ ਹੋਤੀਆਂ ਉਮਤੀ ਦੁਇ ਬਿਧਿ ਚਲੇ ਰਾਹਿ । 
ਇਕ ਸੁੰਨੀ ਇਕ ਰਾਫਜੀ ਫਿਰਕੇ ਦੁਇ ਬਦਰਾਹਿ 1 
ਹੋਈਆ ਦੋਇ ਬਿਧਿ ਉਮਤੀ ਯਜੀਦੀ ਹੁਸੈਨੀ ਹੋਇ । 
ਹੋਵਨ ਲਾਗਾ ਝਗੜਾ ਰਹਿਆ ਮਜਬ ਖਲੋਇ । 
ਮੁਸਲਮਾਨਾ ਆਪ ਵਿਚ ਲਾਗੀ ਹਵਨ ਮਾਰ ! 

ਰਹੀ ਮਕ੍ਹਫ ਮੁਹੈਮਦੀ “ਕਉਣ ਲਹੇ ਫਿਰ ਸਾਰ । 

ਭੇਜੇ ਖੁਦਾਇ ਜਹਾਨ ਵਿਚਿ ਇਕ ਜਪਾਵਣ ਨਾਮ । 
ਹੋਰੀ ਤੇ ਹੋਰ ਹੋ ਗਈ ਵਿਸ਼ਰਿ ਗਇਆ ਫੁਰਮਾਨ । 

ਤਬ ਹਿੰਦੂ ਮੁਸਲਮਾਨ ਦੂਇ ਕੀਤੇ ਸਭ ਮਨਸੂਖ । 
“ਲੇਇ ਫੁਰਮਾਨ ਖੁਦਾਇਦਾ ਤਬ ਨਾਨਕ ਕੀਆ ਖਰੂਜਿ । 
9ਨਾਨਕ ਪੁਤ ਖੁਦਾਇਦਾ ਆਇਆ ਵਿਚਿ ਜਹਾਨ । 
ਕਨਿ ਉਨਾਵਣ ਮਜਹਬਾ ਹਿੰਦੂ ਮੁਸਲਮਾਨ । 

ਨਾਨਕ ਮਿਲੀ ਮਸਾਲਿ ਹਥ ਤੁੰ ਹਾਂਦਾ ਕਰ ਮਨਸੂਖ । 
ਮਸਰਕ ਮਗਰਬ ਜਨ੍ਹਬਿ “ਤੀਨੋ ਰਹੇ ਖਰੂਚਿ । 

ਕਰਾਂ ਚਉਰਾਸੀ ਕੁਰਸੀਆਂ ਕਲਜੁਗ ਅੰਦਰ ਰਾਜੁ । 

ਪੰਥ ਚਲਾਇਆ ਧਰਮ ਦਾ ਸਭ ਲੈਕਰ ਸਾਜੁ ਸਮਾਜ । 
ਇਕੋ ਰੂਪ ਬਣਾਇਸਾ ਸਭਣਾ ਮਹਲਾ ਮਾਹਿ । 

ਉਮਤ ਸਭਸੇ ਕਉਮ ਦੀ ਸਭਿ ਮਿਲਸੀ ਆਇ ਅਸਾਹਿ । 
ਜਿਸਦੀ ਦੇਗ ਚਲੇ ਜਗਤਿ ਵਿਚ ਤੇਗ ਭੀ ਇਸਦੀ ਹੋਇ । 
ਕਰੇ ਅਦਾਲਤ ਸਚ ਦੀ ਜੀਤੇ ਸਗਲੇ ਲੋਇ ।” 

ਆਖੇ ਨਾਨਕ ਸਾਹ ਸਚੁ ਸੁਣਹੋ ਚਾਰ ਇਮਾਮ । 

ਡੇਖਹੁ ਹੁਣਿ ਕਰਾਮਾਤ ਹੋਰ ਸੁਣ ਦੇਸੇ ਜੋ ਕਾਨ । 

ਕਾਨੋ ਅੰਗੁਲੀਆ ਪਾਇਕੇ ਤਬ ਨਾਨਕ ਦਿਤੀ ਬਾਂਗ । 
ਜਿਤੀ ਉਮਤ ਜਮਾ ਸੀ ਸੁੰਨ ਹੋਈ ਸੁਣ ਕਰ ਚਾਂਗ । 


੨ ੯੨ 


ਮ੍ਰਲ ਵਿਚ ਸ਼ਬਦ _ਅਸਪਸ਼ਟ ਹੌਣ ਤੋਂ ਗੁ. ਨਾ. ਯੂ 17 ਤੇ ਲ਼ਿਥੋ ਵਿਚੋਂ ਲਿਆ ਹੈ । ਪੁੱਤਰ 
(1996) ਪੰਨਾ 203 

ਗੁ. ਨਾ. ਯੂ. 17 ਵਿਚ ਇਸ ਤੋ ਅਗਲੀਆਂ ਤੁਕਾਂ ਨਹੀ ਹਨ, ਪੱਤਰ (199)6) 

ਲਿਥੇ ਵਿਚ 10 ਲਾਈਨਾਂ ਨਹ“ ਹਨ, ਪੰਨਾ 203 

ਮੂਲ ਵਿਚ ਇਸ ਤੋ” ਪਹਿਲਾਂ ਮਿਲੀ ਸਮਾਲ ਹਦ ਸ਼ਬਦ ਵਾਧੂ ਸਨ, ਪਰ ਬਾਕੀ” ਖਰੜਿਆਂ ਵਿਚ ਨਾ 
ਹੌਣ ਕਾਰਨ ਕੰਢ ਦਿੱਤੇ ਹਨ । 

ਉਪਰਲਾ ਪਾਠ ਪਿਛੋ ਪਾਇਆ ਲਗਦਾ ਹੈ ਕਿਉਕਿ ਲਿਥੰ ਵਿਚ ਇਹ ਹੈ ਨਹੀ” । ਇਸ ਵਿਚਲੇ 
ਵਿਚਾਰ ਵੀ ਸਿੱਖ ਪੁੰਥ ਦ) ਸਾਜਣਾ ਪਿਛੋਂ ਦੇ ਦਿੱਤੋ ਹਨ । 


ਮੱਕੇ ਮਦੀਨੇ ਦੀ ਗੌਸ਼ਟਿ 


ਬਧੇ ਜੁਸ ਸਭਸਿ ਦੇ ਹਲ ਜੁਲੇ ਨਹੀ ਕੋਇ । 

ਕਾਰਖਾਨੇ ਛਤੀਸ ਜਗ ਹੋਇ ਗਏ ਬੈਦਿ ਸੋਇ । 

ਕਾਜੀ ਹਾਜੀ ਮਉਲਬੀ ਮੁਲਾਂ ਸੇਖ ਉਲਮਾਇ । 

ਅਖੀ ਵੇਖਨ ਤੁਰ ਤਰਾ ਮੁਖਹੁ ਨ ਸਕਨ ਅਲਾਇ । 

ਬਾਬੇ ਕਹਿਆ ਇਮਾਮ ਜੀ ਕਰ ਸੈਗਸਾਰੀ ਮੋਹਿ । 

ਬਹੁਤੀ ਉਮਤੀ ਦੇਖ ਕਰਿ ਗਰਬ ਕੀਆ ਜੋ ਤੋਹਿ । 

ਕਰਕੇ ਕੁਦਰਤ ਰਬ ਦੀ ਛੋਡੇ ਬਦੀ ਵਾਨ । 

ਗਲ ਵਿਚ ਪਲੂ ਪਾਇਕੇ ਸਵ ਕਦਮੀ ਢਠੇ ਆਨ । 

ਚਾਰੋ ਕਰੀ ਅਰਦਾਸ ਤਬ ਸੁਣੀਐ ਨਾਨਕ ਸਾਹ । 

ਜਿਉ ਕਰ ਅਸਾਂ ਛੁਡਾਇਆ ਹੋਰੁ ਉਮੌਤੀ ਭੀ 'ਛ਼ੁਡਵਾਇ । 
ਤਬ ਨਾਨਕ ਡਿਠਾ ਨਜਰ ਕਰ ਸਭ ਹੋਇ ਬਦ ਖਲਾਸ । 
ਬੰਦ ਛਡਾਈ ਸਤਿਗੁ ਰੂ ਰਬ ਅਗੇ ਕਰ ਅਰਦਾਸ । 
ਹਾਰਿਆ ਸਭਣੀ ਉਮਤੀ ਜਿਤੀ ਮਦੀਨੇ ਮਾਹਿ । 

ਹਾਰਿਆ ਚਾਰ ਇਮਾਮ ਸਭ ਜਿਤੋ ਨਾਨਕ ਸਾਹ ॥ ੧੯ ।1 


ਸੁਆਲ ਰੁਕਨਦੀਨ ਸੂਰਾ '। 


ਆਖੇ ਕਾਜੀ ਰੁਕਨਦੀ ਸੁਣ ਹੋ ਚਾਰ ਇਮਾਮ । 
ਨਾਨਕ ਆਇਆ ਜਹਾਨ ਵਿਚ ਸਚਾ ਲੈ ਫੁਰਮਾਨ । 
ਆਖਨ ਸਭੇ ਹਾਜੀਆ ਨਾਲੇ ਬਹਾਵਦੀ ਪੀਰ । 
ਨਾਨਕ ਤਾਈ ਛੇੜਨਾ ਬਹੁਤੀ ਹੈ ਤਕਸੀਰ । 

ਆਖੇ ਸੈਦ ਜਲਾਲ ਦੀ ਆਖਨ ਸਭ ਸਦਾਤ । 
ਨਾਨਕ ਵਡਾ ਪੀਰ ਹੈ ਸਾਹਿਬ ਵਡ ਕਰਮਾਤ । 
ਬਧੀਓਸ ਸਭੇ ਉਮਤੀ ਮੁਖ ਤੇ ਬਾਂਗ ਅਲਾਇ । 
ਹਾਰ ਨਾਜਰ ਸਭ ਜਾਇ ਨਾਨਕਵਲੀ ਖੁਦਾਇ ।$ 
ਆਖਰ ਇਸ ਜਮਾਨ ਵਿਚ ਖਾਤਮੁ ਨਬੀ ਰਸੂਲ । 
ਖਤਮਾ ਦੇ ਸਿਰ ਖਤਮੁ ਹੈ ਨਾਨਕ ਰਬ ਕਬੂਲੁ । 
ਅਸਾਂ ਜਾਤਾ ਨਬੀ“ ਪਰ ਹੋਰੁ ਨ ਹੋਸੀ ਕੋਇ । 

ਦਹੁ ਫਿਰਕਿਆ ਤੇ ਬਾਰਰਾ ਨਾਨਕ ਜਾਹਰੁ ਹੋਇ ।? 


੯੧ ੩> ੯੨ ੧੨ >- 


ਗੁ. ਨਾ, ਯੂ, 16 ਵਿਚ ਪਾਠਾਂਤਰ “ਤਿਉ ਉਮਤ ਨੂੰ ਛੁਡਵਾਇ” ਹੈ, ਪੱਤਰਾ (128/6) 
ਮੂਲ ਵਿਚ ਅਸਪਸ਼ਟ ਹਣ ਕਾਰਨ ਪਾਠ ਗੁ. ਨਾ. ਯੂ. 16 ਤੋਂ 17 ਅਨਸਾਰ ਕਰ ਦਿੱਤਾ ਹੈ 1 
ਅਗਲੀਆਂ ਦੋ ਤੁਕਾਂ ਗੁ. ਨਾ. ਯੂ. 17 ਵਿਚ ਨਹੀ" ਹਨ, ਪੁੱਤਰਾ (300/ਅ) 


ਗੁ. ਨਾ. ਯੂ. 16 ਵਿਚ ਸ਼ਬਦ “ਆਖਿਆ? ਹੈ ਪੱਤਰਾ (128/%) 


ਅਗਲੀਆਂ ਦੇ ਤੁਕਾਂ ਗੁ. ਨਾ. ਯੂ. 17 ਵਿਚ ਨਹੀ” ਹਨ, ਪੱਤਰਾ (200/ਅ) 


ਸ੍ਰਲ-ਪਾਠ 


ਹਿੰਦੂ ਮੁਸਲਮਾਨ ਦੁਇ ਕੀਤੇ ਸੀ ਮਨਸੂਖ । 

ਲੋਇ ਫੁਰਮਾਨ ਖੁਦਾਇਦਾ ਨਾਨਕ ਕੀਆ ਖਰੂਚਿ । 
ਜਿਣ ਕਰ ਤੀਨੇ ਕੁੰਟ ਕਉ ਚਉਥੀ ਪਹੁਤਾ ਆਇ । 
ਚਉਥੀ ਕ੍ਰੰਟ ਭੀ ਜਿ ਲਈ ਸਚੀ ਰਖ ਪਨਾਹੁ । 

ਸਚਾ ਬਲਾਦਸਤਿ ਹੈ ਜੇ ਕਾਇਮੁ ਸਚ ਪਰ ਹੋਇ। 
ਕੂੜਿ ਪਹੁਚੇ ਸਚ ਨਾਲ ਜੇ ਸਭ ਦਉੜੇ ਕੋਇ ॥ ੨੦॥ 


ਸੁਆਲ ਨਾਨਕ ਸਾਹ ਸੂਰਾ ॥ 


ਆਖੀ ਨਾਨਕ ਹਿੰਦਗੀ ਸੁਣਹੋ ਚਾਰ ਇਮਾਮ । 
ਮੁਸਲਮਾਨੀ ਹਿੰਦ ਵਿਚ ਕਿਉਂ ਕਰਿ ਹੋਈ ਆਨ । 
ਕਰਦੇ ਬਹੁਤ ਉਪਾਇ ਹੈ ਹੁਣਿ ਤਕ ਮੁਸਲਮਾਨ । 
ਯਕ ਸਰਹਿੰਦੁ ਨ ਹੋਵਈ ਸਭੋ ਕਹੋ ਧਿਆਨੁ । 

ਜਿਕਰੁ ਹੁਕਮ ਖੁਦਾਇਦਾ ਤਿਚਰੁ ਚਲਿਆ ਜੋਰੁ । 

ਜੋ ਭਾਵੈ ਖੁਦਾਇ ਤਾ ਫਿਰਿ ਉਪਰ ਭੇਜੇ ਹੋਰੁ । 
ਪਾਤਸਾਹਾ ਦੇ ਮਾਮਲੇ ਦਰੀਆਵਾਂ ਦੇ ਫੇਰ । 

ਸਭ ਗਲ ਹਥ ਖੁਦਾਇਦੇ ਲੋਕ ਕਰਨ ਮਨਸੂਬੇ ਢੋਰ । 
ਤੁਸਾ ਨੂੰ ਭੇਜਿਆ ਰਬ ਸੀ 'ਕਾਫਰ ਪਾਵਹ ਰਾਹਿ । 
ਜੇਹੜੇ ਰਬ ਨ ਮਨਦੇ ਹੋਏ ਹੈ ਗੁਮਰਾਹਿ । 

“ਤੁਮ ਹੁਕਮ ਚਲਾਇਆ ਆਪਣਾ ਹੋਏ ਬੇ ਪਰਵਾਹਿ । 
ਲੈ ਫੁਰਮਾਨ ਖੁਦਾਇਦਾ ਆਏ ਮੁਸਲਮਾਨ. 

ਮਾਰਨ ਗਉ ਗਰੀਬ ਨੂੰ ਦਿਤੇ ਭੁਲਾਇ ਸੈਤਾਨ । 
ਕੁਹਦੇ ਪਕੜ ਪਰੇਦਿਆਂ $ਅਉਰ ਦਰਿਦੇ ਜੀਅ । 
ਮਾਰਨ ਛੁਰੀਏ ਲਤ ਦੋ ਕਹਿਨ ਹਲਾਲੀ ਥੀਅ । 
ਟੁਰਦੇ ਫਿਰਦੇ ਜੀਆ ਨੂ ਦੇਵਨਿ ਤੁਰਕ ਅਜਾਰੁ । 
ਖਾਵਨ ਮਾਸ ਹਲਾਲ ਕਰ ਹੌਸਨਿ ਅੰਤ “ਖੁਆਰੁ । 
ਅਗਲੀ ਪਿਛਲੀ ਸਭ ਗਲਿ ਬਿਲਕੁਲ ਡੇਹੋ ਬਤਾਇ । 
ਆਖੋ ਚਾਰ ਇਮਾਮ ਸਚ ਪੁਛੇ ਨਾਨਕ ਸਾਹਿ ॥ ੨੧ ॥ 


ਜਵਾਬ ਚਾਰ ਇਮਾਮ ਸੂਰਾ ॥ 


2 


ਸੁਣਹੋ ਨਾਨਕ ਸਾਹ ਜੀ ਅਖਨ ਚਾਰ ਇਮਾਮ 1 


193 


ਮਲ ਵਿਚ ਪਾਠਾਂਤਰ “ਪਾਕ ਚਲਾਵਰੁ ਰ.ਹਿ” ਸ ਪਰੰਤ੍ਰ ਬਾਕੀ ਖਰੜਿਆਂ ਵਿਚ ਉਪਰਲ' ਪਾਨ 


ਹੌਣ ਕਾਹਨ ਉਨ੍ਹਾਂ ਅਨ੍ਸਾਰ ਕਰ ਦਿੱਤਾ ਹੈ । 


ਗੁ ਨਾ. ਯੂ. 16 ਵਿਚ ਇਹ ਤੁਕ ਅਧੂਰੀ ਹੈ । ਗਲਤੀ ਨਾਲ ਰਹਿ ਗਈ ਲਗਦ ਹੈ । ਪੱਤਰਾਂ 


(129/$) ਗੁ. ਨਾ. ਯੂ. 17 ਵਿਚ ਇਹ ਤੁਕ ਹੈ ਹੀ ਨਹੀ" । ਪੱਤਰਾ (20116) 
ਗੁ. ਨਾ. ਯੂ. 17 ਵਿਚ ਪਠਾਂਤਰ “ਅਵਰ ਭੀ ਬਹੁਤੇ ਜੀਅ!” ਪੁੱਤਰਾ (201/ਅ) 
ਗੁ. ਨਾ. ਯੁ. 16 ਤੇ 17 ਵਿਚ ਸ਼ਬਦ 'ਖਰਾਤਿ” ਹੈ । ਪੁੱਤਰਾ (12916), (201/%) 


194 


ਮੱਕੇ ਮਦੀਨੇ ਦੀ ਗੋਸਟਿ 
ਮਸਲਾ ਸੁਣੀਐ ਹਿੰਦ ਦਾ ਜਿਉ ਆਏ ਮੁਸਲਮਾਨ 1 
“ਰਾਜਾ ਜਮੂ ਕੋਹ ਦਾ ਦਿਲੀ ਦਾ ਪਤਿਸਾਹ । 
ਨਾਉ ਸਾਲਬਾਹਣਿ ਆਖੀਐ ਸਾਹਾ ਦੇ ਸਿਰਿ ਸਾਹ । 
ਬਧਿਸੁ ਕੋਟ ਸਿਆਲਕੋਟ ਨੀਤੀ ਤੁਰਕ ਦਿਵਾਇ । 
ਹਿੰਦੂ ਹੋਆ ਤੁਰਕਿ ਰਾਜੁ ਹੁਕਮ ਖੁਦਾਈ ਪਾਇ 1 
ਬੇਟਾ ਰੈਡੀ ਰੈਨ ਦੇ ਇਕੋ ਹੀ ਘਰ ਸੋਇ । 
ਨੀਵੀ ਦਿੜਯਾ ਪਾਤਸਾਹ ਤਰਸ ਨ ਕੀਤਸ ਕੋਇ । 
ਤਰਸੁ ਨ ਕੀਤਸੁ ਰਥਿ ਦਾ ਕਾਫਰੁ ਮਨ ਵਧਾਇ 1 
ਨਠੀ ਰੋਡੀ ਜਾਨ ਲੈ ਪਹੁਤੀ ਮਕੇ ਆਇ । 
ਬੁਰਕਾ ਪਾੜੇ ਪਟਵਾਲ ਮੁਖ ਤੇ ਕੂਕੀ ਹਾਇ 
ਬੇਟਾ ਹਮਜੇ ਅਰਿਬ ਦਾ ਰੂਮੀ ਆਲਮੁ ਸਾਹ । 
ਰੰਡੀ ਕੂਕੇ ਦਾਦ ਦਾਦ ਕਰ ਅਦਲੁ ਪਾਤਸਾਹਿ ) 
ਮੁਸਲਮਾਨ ਨੂੰ ਮਾਰਿਆ ਕਾਫਰੁ ਨੀਵ ਚੁਣਾਇ । 
ਬੈਠਾ ਪਾਤਸਾਹੁ ਤਖਤ ਪਰ ਕੈਨੀ ਸੁਣੀ ਕਹਾਇ । 
“ਬਰਿ ਥਰਿ ਕੇਬੇ ਪਾਤਿਸਾਹਿ ਸੁਣ ਕੇ ਕਹੁਰਿ ਕਹਾਇ । 
ਬੀੜਾ ਰਖਿਆ ਆਲਮੁ ਸਾਹ ਚਬੇ ਕੋਇ ਜੁਆਨ । 
ਲਕ ਬੈਨੇ ਸਮੋਸੇਰ ਕਉ ਘਿੰਨੇ ਹਿੰਦੂਜ਼ਤਾਨਿ । 
ਸਭਾ ਬਈਸੀ ਰੂਮ ਦੀ ਨਾਲੇ ਸਤਰਿਖਾਨ! । 
ਖੜੋ ਬਹਤਰ ਉਮਰੇ ਇਕ ਤੇ ਇਕ ਜੁਆਨ । 
ਤੁਰਤੁਰ ਦੇਖਨ ਉਮਰੇ ਸੁਖਨ ਨ ਮੁਖੋ ਅਲਾਇ । 
ਸਭ ਖਲੋਤੀ ਆਮ ਖਾਸ ਕੋਇ ਨ ਬੀੜਾ ਖਾਇ । 
ਥਰ ਥਰੇ ਕੌਬੇ ਪਾਤਸਾਹੁ ਜਿਉ ਢਿਲ ਲਗਾਇ । 
ਬਾਹਰੋ ਆਇਆ ਸਿਕਾਰ ਖੇਡ ਸਾਹ ਅਲੀ ਇਮਾਮ । 
ਗਾਨਾ ਹਥ ਵਿਆਹ ਦਾ ਜੈਵੇ ਦਾ ਸਮਾਨ 1 
ਬੇਟਾ ਰੂਮੀ ਸਾਹ ਦਾ ਸਾਹ ਅਲੀ ਸਿਰਦਾਰੁ 1 
ਲੀਤਸੁ ਬੀੜਾ ਉਠਾਇਕੇ ਬਧੀ ਲਕ ਤਲਵਾਰ । 
ਚਾਰ ਸੈਂ ਵਰਹੇ ਅਗੇ ਨਬੀ ਥੀ” ਰੋਇ ਬੀਤੀ ਏਹੁ ਬਾਤ 1 
ਚੜਿਆ ਇਮਾਮ ਫਉਜ ਲੈ ਸਭ ਬਈ ਸੀ ਸਾਥ । 
ਇਕ ਲਖ ਅਸੀ ਹਜਾਰ ਗਿਣ ਮਿਲਿਆ ਨਾਲ ਸਹਾਬ 1 


ਇਹ ਮਨਘੜਤ ਕਥਾ ਹੈ ਗੌਸ਼ਟਿਕਾਰ ਦੀ ਆਪਣੀ ਦਲੀਲ ਹੈ । 


= 


ਮੁਲ ਵਿਚ ਇਹ ਤੁਕ ਲਿਖਾਰੀ ਕੌਲ“ ਰਹਿ ਗਈ ਸੀ ਜੋ ਬਾਕੀ ਖਰੜਿਆਂ ਵਿਚੋ" ਲੰ ਦਈ ਗਈ ਹੈ । 
ਗੁ ਨਾ. ਯੂ. 17 ਤੇ ਲਿਥੋਂ ਵਿਚ ਪਾਠਾਂਤਤ 'ਸਭ ਖੜ ਬਾਹੀ ਸੀ ਰਮ ਦੀ ਨਾਲੋਂ ਸਤਰ ਸਾਨਾੰ 
ਪੱਤਰ। (202/ਅ) ਪੰਨਾ 205 


069702€0 70 736 09758/ 1703 


ਸਿ ਮ੍ਰਲ-ਪਾਠ 


ਦਉੜਿਆ ਹਿੰਦੁਸਤਾਨ ਪਰਿ ਪਹੁਤਾ ਆਇ ਸਿਤਾਬ 1 

ਇਕਾ ਸਿਰਾ ਹਿੰਦੂ ਕੌਹਦਾ ਇਕ ਸਿਰਾ ਲੈ ਕੇ ਰੂਮ । 

ਧਾਏ ਕਟਨ ਅਛੂਹਣੀ ਹਫਤ ਵਲਾਇਤ ਧੂਮ । 

ਉਦਹੁ ਲਸਕਰ ਹਿੰਦ ਨੌ ਪਹੁਤੇ ਹਿੰਦੂ ਪਹਾੜ । 

ਦਖਣ ਪੂਰਬ ਇਕ ਸਿਰਾ ਆਏ ਕਟਕ ਅਪਾਰ । 

ਪੰਜ ਸੈ ਕੋਹ ਮੈਦਾਨ ਬੈਨ ਮਿਲੋਂ ਦੂਹੇ ਦਲ ਆਇ । 

ਹਾਥੀ ਘੋੜੇ ਅਗਨਤਈ ਕੀਮਤ ਕਹੀ ਨ ਜਾਇ । 

ਹੋਆ ਜੋਗੁ ਅਜੀਮ ਤਬ ਦੁਇ ਸਿਰ ਮਾਰੇ ਢੇਰ । 

ਜਿਤੀ ਗਈ ਫੋਉਜ ਰੂਮ ਦੀ ਇਕ ਨ ਆਇਆ ਫੇਰ । 

ਸਾਹ ਅਲੀ ਹੋਆ ਸਹੀਦ ਮਾਰੇ ਸਭੇ ਸਹਾਬ । 

ਖੁਪੀ ਬਈਸੀ ਉਮਰੇ ਸਤਰਖਾਨ ਖਿਤਾਬ । 

ਪਿਛੇ ਹਿਕਸਿ ਤੁਰਕ ਦੇ ਮਾਰੇ ਤੁਰਕ ਕਰੋੜ । 

ਅਗੇ ਹੋਨਿ ਕਤਲਾਮ ਦਲ ਪਿਛੇ ਪਹੁਚਨ ਹੋਰੁ । 

ਫੈਸਲਾ ਹੋਆ ਨ ਝਗੜਾ ਮੁਦਤ ਬਹੁਤ ਬਿਤਾਇ । 

ਝਗੜੇ ਹੀ ਵਿਚਿ ਉਪਜੇ ਨਬੀ ਰਸੂਲ ਖੁਦਾਇ । 

ਜੋਰੇ ਨਬੀ ਰਸੂਲ ਦੇ ਹੋਈ ਜਬਤ ਤਬ ਹਿੰਦ । 

ਪੜਿਆ ਕੁਤਾਬ ਨਬੀ ਦਾ ਸੁਣਿਆ ਸਗਲ ਨਰਿੰਦ ॥ ੨੨ ॥ 
ਜ਼ਵਾਬ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਸਾਹ ਸਚੁ ਸੁਣੀਐ ਚਾਰ ਇਮਾਮ । 

ਘਣੀ ਮੁਦਤਿ ਬੈਠਿਆ ਤੁਸਾ ਖਾਧੀ ਹਿੰਦੁਸਤਾਨ । 

ਹੁਣ ਤਕ ਹਿੰਦੁ ਨ ਸਾਧੀਆਂ ਸਭ ਹੋਈਨ ਮਸਲਮਾਨ । 

ਘਟ ਨ ਹੋਈ ਤੁਸਾਂ ਵਲ ਸੁਣਹੋ ਚਾਰ ਇਮਾਮ । 

ਜਿਚਰ ਅਮਲ ਸੀ ਮਗਰਬੀ ਤਿਚਰ ਤੁਮਾਰਾ ਜੋਰੁ । 

ਹੁਣ ਹੁਕਮ ਤੁਮਾਰਾ ਉਠਿਆ ਆਇ ਪਹੁਤਾ ਹੋਰੁ । 

ਰਹਿਆ ਹੁਕਮ ਗਰੂਬ ਦਾ ਚਲਿਆ ਹੁਕਮ ਸਮਾਲ । 

ਇਕਸ ਪੈਰ ਨ ਚਲ ਸਕੇ ਤਿਚਰੁ ਹੋਹਿ ਨ ਚਾਰ । 

ਹੁਕਮ ਅਥਰਬਣ ਬੇਦ ਕਾ ਜੋ ਹੋਵੇ ਚਾਰੋ ਅੰਗ । 

ਚਾਰੇ ਮਜ਼ਹਬ ਇਕ ਹੋਇ ਤਾ ਚਲੋ ਰਾਹ ਨਿਮੈਗ । 

ਇਕ ਕਰਨ ਦੇ ਕਾਰਨੇ ਆਇਆ ਨਬੀ ਰਸੂਲ । 

ਦਨੀਆਂ ਲਾਲਚ ਲਗਕੇ ਇਕ ਨਾਮੁ ਗਇਆ ਈ ਭੂਲ । 

'ਕਲਮੇ ਇਕ ਪੁਕਾਰਿਆ ਇਕੋ ਇਕ ਖੁਦਾਇ । ੨ 

ਸਭਨਾ ਅੰਦਰ ਇਕ ਹੈ ਘਟ ਵਧ ਕਹੀ ਨਾ ਜਾਇ । 


1. ਗੁ. ਨਾ. ਯ੍ਰ. 17 ਵਿਚ ਸ਼ਬਦ “ਉਸ ਹੈ, ਪੁੱਤਰਾ (205/6) 


195 


196 


ਕੇ ਮਦੀਨੇ ਦ ਗੋਸ਼ਟਿ 


ਆਖਣਿ ਆਖਿਆ ਇਕ ਨਾਮੁ ਸਮਝਿਆ ਰਤੀ ਨ ਮੂਲ 1 
'ਖਾਵਨ ਹਰਾਮ ਹਲਾਲ ਕਰ ਚਲਿਆ ਨ ਮਜਬ ਰਸੂਲੁ । 
ਤੁਰਕ ਹੋਏ ਮਨਸੂਖ ਹੁਣਿ ਫਿਰ ਨਾਨਕ ਕੀਆ ਖ਼ਰੂਚਿ 1 
ਹਿੰਦੂ ਮੁਸਲਮਾਨ ਦੁਇ ਕੀਏ ਰਬ ਮਨਸੂਖ । 

ਜਿਸ ਦੇ ਹਥਿ ਫੁਰਮਾਨ ਹੋਇ “ਸਚਾ ਅਨਲੁ ਚਲਾਇ ! 
ਜਿਥੇ ਉਸਦਾ ਹੁਕਮ ਜਾਇ ਅਗੇ ਸਕੇ ਨਾ ਕਛੁ ਦੁਰਾਇ । 
ਹਿੰਦੂ ਮੁਸਲਮਾਨ ਸਭ ਮੰਨਹਿਂ ਹੁਕਮੁ ਕਬੂਲ । 

ਨਾਨਕ ਆਇਆ ਦੁਨੀ ਵਿਚਿ ਦੂਜਾ ਜਪੇ ਨ ਮੂਲ । 
'ਗੁਜਰੇਨੂ ਸਲਵਾਤ ਹੈ ਜੋ ਤਿਸੁ ਪਰ ਬੈਠੇ ਹੋਰੁ । 

ਮਰਦਾ ਹੋਆ ਬਹਾਇ ਜਾਇ ਫਿਰਿ ਹੋਸਿ ਸਵਾਇਆ ਜੋਰੁ । 
ਕਰਕੇ ਆਪ ਬਰਾਬਰੀ ਚਾੜ ਬਹਾਇ ਤਖਤ । 

“ਦੇਵੇ ਟਿਕਾ ਹਥੀ ਆਪਣੀ ਦੇਇ ਸਬਾਈ ਬਖਤ । 

ਅਟਕੇ ਮਜਬ ਨ ਫੇਰ ਤਿਸੁ ਹੋਇ ਬੈਠੇ ਇਕੋ ਸਰੂਪ । 
ਇਕ ਜੋਤ ਦੁਇ ਮੂਰਤਾ ਸਕੁ ਨ ਕਰੈ ਸਪੂਤ । 

ਓਨਾਨਕ ਰਾਜੂ ਚਲਾਇਆ ਸਚੁ ਨੀਵ ਸਤ੍ਰਾਣੀ ਦੇਇ । 
ਹਲੇ ਨ ਹਲਾਈ ਕਿਸੇ ਦੀ ਖਸਿ ਨ ਕੋਈ ਲੈਇ । 

ਸਾਲੀ ਤਖਤ ਨ ਰਹੇ ਕਦੇ ਮਹਾਪੁਰਖ ਕਾ ਜੋਇ । 
ਸਵਾਈਆਂ ਤੇ ਸਵਾਈਆਂ ਜਾਮੇ ਪਹਰੇ ਸੋਇ । 

ਦੀਵੇ ਤੇ ਦੀਵਾ ਬਲੇ ਜੋਤਿ ਘਟਿ ਨ ਜਾਇ । 

ਪੀਰ ਮੁਰੀਦੁ ਬਰਾਬਰੀ ਨਾਨਕ ਸਚੁ ਅਲਾਇ ॥ ੨੩ 1 


ਸੁਆਲੁ ਚਾਰ ਇਮਾਮ ਸੂਰਾ ॥ 


ਸੁਣੀਐ ਨਾਨਕ ਸਾਹ ਜੀ ਆਖਨ ਚਾਰ ਇਮਾਮ । 
ਜਿਉ” ਕਰ ਤੁਰਕਾਂ ਲਈ ਹਿੰਦ ਅਸਾਂ ਸਭੋ ਕਹਿਆ ਬਿਆਨ । 


ਗੁ. ਨਾ. ਯੂ. 17 ਵਿਚ ਅੰਦਰ ਤੁਕ ਹੈ । (ਉਹੀ) 
ਗੁ. ਨਾ, ਯੂ. 16 ਵਿਚ ਪਾਠਾਂਤਰ 'ਸਾਝਿਆ ਅਮਿਰਿ ਚਲਭਇਨ ਜੌ ਅਸਪਸੇਟ ਪਾਠ ਹੈ । ਪੱਤਰਾਂ 


ਗੁ. ਨਾ. ਯੂ. 16 ਤੇ 17 ਵਿਚ ਸ਼ਬਦ ਲਿਆ ਹੈ ਜੌ ਵਧੇਰੇ ਢੁਕਦਾ ਹੈ ਮ੍ਰਲ ਵਿਚ 'ਮ਼ਨਨ” ਸ਼ਬਦ 
ਵੀ ਤਰਾ ਉਹੀ, (204/ਅ) 
ਗੁ. ਨਾ, ਯੂ. 17 ਵਿਚ ?ਇਹ ਅਗਲੀਆਂ ਦੁੰ ਤੁਕਾਂ ਦਾ ਪਾਠ ਨਹੀ” ਹੈ । 


ਸੀ ਗੁਰੂ ਨਾਨਕ ਦੇਵ ਵਲ“ ਲਹਿਣੇ ਨੂੰ ਆਪ ਗਦੀ ਦੇਣ ਵਲ ਇਸ਼ਾਰਾ ਹੈ ! ਸਤੇ ਬਲਵੰਡ ਦੀ ਵਾਰ 
ਵਿਚਲੇ ਵਿਚਾਰਾਂ ਦਾ ਅਨੁਵਾਦ ਹੈ । 

ਆਦਿ ਗ੍ਰੰਥ ਦੀ ਲਾਈਨ 'ਨਾਨਕਿ ਰਾਜ਼ੁ ਚਲਾਇਆ ਸਚੁ ਕੌਟੁ ਸਤਾਣੀ ਨੀਵਦੈ ।” ਸਤੇ ਬਲਵੰ ਡ 
ਦੀ ਵਾਰ ਅ. ਗ੍ਰੰ. ਪੰਨ $66 


0670266 00 %1[36 01975/ 1003 


[ਲ-ਪਾਠ 


ਤੁਸੀ ਭੀ ਆਪਣੇ ਮਜਬ ਦਾ ਮਸਲਾ ਕਰੋ ਸੁਣਾਇ । 

ਲੋਕਰ ਅਵਲ ਆਖਰੋ ਸਭ ਡੇਹੋ ਗਲ ਬਤਾਇ । 

ਕਿਉ ਕਰਿ ਆਦਮੁ ਸਿਰਜਿਆ ਜਿਮੀ ਤੇ ਅਸਮਾਨ । 
ਅਵਲਾ ਅਵਲ ਕਉਣ ਸੀ ਜਿਸ ਸਿਰਜਿਆ ਏਹੁ ਜਹਾਨ ( 
ਏਰ ਹਕੀਕਤ ਜੌ ਡਸੇ ਸੋਈ ਅਵਲ ਫਕੀਰ । 

ਮੀਰਾਂ ਦੇ ਸਿਰੁ ਮੀਰੁ ਹੈ ਪੀਰਾਂ ਦੇ ਸਿਰੁ ਪੀਰ ॥ ੨੬ ॥ 


ਜਵਾਬ ਨਾਨਕ ਸਾਹ ਸੂਰਾ ॥ 


ਆਖੇ ਨਾਨਕ ਸਾਹ ਸਚੁ ਸੁਣਰੋ ਚਾਰ ਇਮਾਮ । 

ਅਵਲੁ ਸਾਹਿਬ ਆਪ ਸੀ ਹੋਰੁ ਨ ਦੂਜਾ ਜਾਨ । 
ਥੋਨਮੂੰਨ ਬੇਚ ਗੂੰਨ ਹੈ ਜਨਮ ਮਰਨ ਵਿਚ ਨਾਹਿ । 

ਇਕੋ ਇਕ ਖੁਦਾਇਸੀ ਜੋ ਰਮਿਆ ਸਭਣਾ ਮਾਹਿ । 

ਨਾ ਤਦ ਬਾਦ ਨ ਆਬ ਸੀ ਨਾ ਤਦ ਨਾਰ ਨ ਖਾਕੁ । 
ਆਪੇ ਆਪ ਖੁਦਾਇਸੀ ਸਿਰ ਪਾਕਾ ਦੇ ਪਾਕ । 

ਸਾਹਿਬ ਆਪਣੇ ਖਿਆਲ ਤੇ ਲੀਤਸ ਨੂਰ ਜਗਾਇ । 
ਠੂਰਹੁ ਉਪਜੀ ਬਾਦ ਫੇਰ ਬਾਦਹੁ ਆਬ ਉਪਾਇ । 
ਆਬਹੁ ਆਤਸ ਉਪਜੀ ਆਤਸ ਤੇ ਫੇਰ ਖਾਕ । 

ਖਾਕੀ ਬੁਤ ਬਣਾਇਆ ਨਾਉ ਧਰਿਆ ਆਦਮੁ ਪਾਕੁ । 
ਅਵਲ ਖੁਦ ਖੁਦਾਇ ਸੀ ਕੁਦਰਤਿ ਨੂਰ ਕਹਾਇ । 
ਤ੍ਹਮਾ ਬਿਸਨ ਮਹੇਸ ਤੰ ਫਿਰ ਕੁਦਰਤਿ ਲਏ ਬਣਾਇ । 
'ਰਾਜਸ ਸਾਤਕ ਤਾਮਸੀ ਤੀਨ ਖਸੀਅਤ ਦੀਨ । 

ਤੀਨੋ ਮਿਲ ਗਲੀਜ ਰੋਇ ਤਾਤੇ ਭਈ ਜਿਮੀਨ । 

ਅਵਲ ਆਦਮੁ ਬਿਸੁਨ ਹੋਇ ਦੂਜਾ ਬ੍ਰਹਮਾ ਹੋਇ । 
ਤੀਜਾ ਆਦਮੁ ਮਹਾਦੇਵ ਮਹੇਮਦ ਕਹੇ ਸਭ ਕੋਇ । 
ਚਉਥਾ ਆਦਮੁ ਕਸਪੁ ਰਿਖ ਜਿਨ ਸਾਜੀ ਬਹੁਤ ਸਫਾਤ । 
“ਕਸਪੋ ਉਪਜੀ ਆਦਮੀ ਕਾਨ ਹੈਵਾਨ ਨਬਾਤਿ । 

ਲਖ ਚਉਰਾਸੀ ਜੀਅ ਜੈਤੁ ਅੰਤੁ ਨ ਪਾਰਾਵਾਰੁ । 
“ਜੀਆ ਤੇ ਜੀਅ ਉਪਜੇ ਕਿਛੁ ਕੀਆ ਨ ਜਾਇ ਸੁਮਾਰ ( 
ਉਪਜੇ ਕਈ ਪੈਕੋਬਰਾ ਉਪਜੇ ਕਈ ਅਉਤਾਰ । 

ਚਹੁ ਜੁਗਾ ਦੀ ਚੌਕੜੀ ਥਾਪੀ ਖੁਦ ਕਰਤਾਰ 1 


£. ਰਜਸ, ਸਤ੍ਹ, ਤਾਮਸ ਤਿੰਨ ਗੁਣ । 
2. ਗੁ. ਨਾ. ਯੂ. 17 ਵਿਚ ਇਹ ਇਕ ਤੁਕ ਨਹੀ" ਹੈ 1 ਪੁੱਤਰਾ (206/6) 
3: ਗੁ.ਨਾ.ਯੂ. 16 ਵਿਚ ਦੌ ਤੁਕਾਂ ਦੀ ਸ਼ੌਯੂਕਤੀ ਰੋ ਕੇ ਪਾਠ ਅਸਪਸਟ ਹੋਇਆ ਹੈ । ਪੱਤਰ (132-33) 


197 


198 ਮੱਕੇ ਮਦੀਨੇ ਦੀ ਗੋਸਟਿ 


/ਸੁਤਜੁਗ ਰਥਿ ਸੈਤੋਖ ਦਾ ਧਰਮ ਅਗੈ ਰਥਵਾਹਿ । 

ਸਭਨਾ ਇਕੋ ਮਜਬ ਸੀ ਬ੍ਰਹਮਾ ਰਿਖ ਪਾਤਸ਼ਾਹ । 

ਲਖ ਵਰਿਹਾਂ ਦੀ ਆਰਜਾ ਕੋਠੇ ਮੰਡਪ ਨਾਹਿ । 

ਰ਼ਹਦੇ ਛਬਰ ਛਾਇ ਕਰ ਕਦ ਮੂਲ ਚੁਣਿ ਖਾਇ । 

ਬੇਟਾ ਬੇਟੀ ਇਕ ਬਾਰ ਹੋਇ ਤਵਲਦ ਦੋਇ । 

ਰਹਦੇ ਪੌਣ ਅਹਾਰ ਪਰ ਬਹੁਤ ਅਹਾਰਨ ਹੋਇ । 

ਜੀਵਣ ਦਾ ਨਹ ਆਸਰਾ ਰਹਦੇ ਸਦਾ ਨਿਰਾਸ । 

ਬ੍ਹਮਣ ਰਾਜਾ ਪਰਸ ਰਾਮ ਜਿਨ ਕੀਤੇ ਖਤ੍ਰੀ ਨਾਸ । 
ਖ਼ਤਰਾਪਣ ਦੇ ਕਾਰਨੇ ਤ੍ਰੰ ਤੇ ਧਰ ਅਉਤਾਰ । 

ਤ੍ੰਤੇ ਰਾਮ ਅਉਤਾਰ ਸੀ ਖੜ੍ਹੀ ਬਲੀ ਰੈਕਾਰ । 

ਬਲੁ ਹਿਰਿ ਲਇਓਸੁ ਪਰਸਰਾਮ ਦਾ ਚਰਨੀ ਸੀਸੁ ਲਗਾਇ । 
ਬ੍ਹਮਣ ਸਟਿਆ ਖੜਗ ਕਉ ਸਕੇ ਨ ਫੇਰ ਉਠਾਇ । 
“ਤਰਤੇ ਰਥਿ ਜਤ ਦਾ ਜੋਰ ਅਗੇ ਰਥਵਾਹੁ । 

ਮਥਿਆ ਖੀਰੁ ਸਮੁੰਦ ਤਬ ਚਉਂਦਹ ਰਤਨ ਕਢਾਇ । 

ਖਤ੍ਰੀ ਰਾਜੇ ਪਾਤਸ਼ਾਹ ਰਾਮ ਚੋਦ ਅਉਤਾਰਿ । 

ਜਿਨ ਜੀਤੀ ਨਉ ਖੰਡ ਪ੍ਰਿਥਮੀ ਇਕ ਵਰਨ ਕੀਆਂ ਸੈਸਾਰੁ । 
ਭਚੁਆਪੁਰੁ ਰਥੁ ਤਪਦਾ ਅਹੈਕਾਰੁ ਅਗੇ ਰਥਵਾਹਿ । 

ਹੋਏ ਜਾਵਦੇ ਰੂਪ ਸਭ ਵੈਸਾ ਦੇ ਪਾਤਸ਼ਾਹ । 

ਰੋਆ ਕਿਸ਼ਨ ਅਉਤਾਰ ਤਬ ਜਿਨ ਕੀਤੇ ਦੈਤ ਫਨਾਹਿ । 
ਸਭਾ ਹੋਈ ਇਕ ਵਰਨ ਦੂਜਾ ਵਰਨ ਨ ਆਇ । 

ਦੁਆਪੁਰ ਕੇ ਅੰਤ ਵਿਖੇ ਕਲਜੁਗ ਲਾਗਾ ਆਇ । 

ਲੀਲਾ ਸਾਜੀ ਕਲਿਜੁਗੀ ਕਰਦੇ ਬਹੁਤ ਬਿਖਾਦ । ੨੪ ।) 
ਆਇਤ ॥ 

ਜਾਮ ਕਹੇ ਸਤੋਬ੍ਰ ਸੁਅਮੀ ਸਚ ਮਹਿ ਆਛੇ ਸਾਚ ਰਹੇ । 
ਸਭਿ ਕੌ ਸਚੁ ਕੁਮਾਵੇ । 

ਸਤ ਜੁਗ ਐਦਰ ਸਚ ਵਰਤੇ ਝੂਠ ਨ ਕੋਇ ਅਲਾਵੈ 

ਰਿਗੁ ਕਹੋ ਰਹਿਆ ਭਰਪੂਰ £...... 


ਆਦਿ ਗ੍ਰੰਥ ਵਿਚ' ਸ਼੍ਧ ਪਾਠ “ਸਤਿਜ ਗਿ ਰਥ ਸੰਤੋਖ ਕਾ ਧਰਮ ਅਗ ਰਥਵਹ੍‌ ।! ਪੰਨ' 470 
ਆਦਿ ਗ੍ਰੰਥ ਵਿਚਂ--ਸ਼ਧ ਪਾਠ 'ਤਰਤੋ ਰਥ ਜਤੇ ਕ' ਜੌਰੁ ਅਗੈ ਰਥਵਾਹੁ" (ਉਟ) 

ਆਦਿ ਗ੍ਰੰਥ ਵਿਚ'--ਤ਼ਧ ਪਾਠ “ਦੁਆਪੁਰਿ ਰਥੁ ਤਪੈ ਕਾ ਸਤੁ ਅਗ ਰਥਵਾਹ? ਪੁੰਨ! 470 
ਤਕ ਆਦਿ ਗ੍ਰੰਥ ।ਵਚ --ਪੰਨਾ (ਉਹ) 

ਇਕ ਤੁਕ ਤੋਂ ਇਲਵਾ' ਅਗਲਾ ਸਰਾ ਪਾਠ ਆਦਿ ਗ੍ਰੰਥ ਵਿਚ ਹੈ 1 


ਦਹ ੨ ਦੀਨੀ 


06970266 70 %7[36 0978/ 17003 


ਮ੍ਰਲ=ਪਾਠ 199 


ਚਾਰੋ ਬੇਦ ਹੇਏ ਸਚਿਆਰ । 

ਪੜੇ ਗੁੜੇ' ਤਿਨ ਚਾਰ ਅਚਾਰ । 
ਭਾਉ ਭਗਤ ਕਰਿ ਨੀਚੁ ਸਦਾਵੈ । 
ਨਾਨਕ ਤਉ ਮੌਖੰਤਰੁ ਪਾਵੈ ॥ ੨੬ ॥ 


ਜਵਾਬ ਨਾਨਕ ਸਾਹ ਸੂਰਾ ॥ 


“ਆਥੇ ਨਾਨਕ ਸਾਹ ਸਚੁ ਸੁਣ ਹੋ ਚਾਰ ਇਮਾਮ । 

ਭਜਚੁ ਕਹੋ ਖੋਲ ਬਿਆਨੁ । 

ਮਾਰਿਆ ਕਿਸ਼ਨ ਇੰਦ੍ਪੁਰੀ ਸਭ ਗੋਪੀ ਲੂਟੀ ਨਿਦਾਨੁ । 
ਪੁਟੇ ਸਭੇ ਪਾਰਜਾਤ ਮੁਢੋੰ ਲਏ ਉਖੇੜਿ । 

ਹੇਠੇ ਨਿਕਲ ਆਇਆ ਗਰੇਥ ਅਥਰਬਣੁ ਬੈਦ । 

ਨੀਲੇ ਬਸਤ ਲਪੋਟਿਆ ਸਾਹਿਬ ਦਾ ਫੁਰਮਾਨ । 

ਸਭਨਾ ਮਨਿਆ ਸੀਸਪਰ ਹਿੰਦੂ ਮੁਸਲਮਾਨ । 

ਇੰਦਪੁਰੀ ਤੇ ਆਇ ਕਰ ਬੈਠ' ਮਥਰਾ ਮਾਹਿ । 

ਬਿਦਾ ਬਨ ਬਨਾਇ ਕਰ ਗੋਪੀ ਕਾਨ ਖਿਲਾਇ । 

ਫੇਰ ਮਥਰੋ ਚਲਿਆ ਕ੍ਰਿਸ਼ਨ ਜੀ ਅਗੇ ਰਥ ਅਥਰਬਣ ਬੇਦ । 
ਫਿਰ ਜੀਤਸ ਚਾਰੋ ਕੁੰਟ ਕਉ ਕਰਕੇ ਅਚਰਜ ਖੇਡਿ । 
ਨੀਲਾ ਜੁਬਾ ਪਹਿਰ ਕੇ ਬੈਠਾ ਮਕੇ ਆਨ । 

ਇਕੋ ਇਕ ਖੁਦਾਇ ਹੈ ਏਹੁ ਆਖੇ ਮੁਹਰੁ ਕਲਾਮ । 

ਨੀਲਾ ਬਾਣਾ ਪਹਿਰ ਕਰ ਧਰ ਮੁਸਲਾ ਸੀਸ । 

ਆਸਾ ਭੂਜਾ ਹਥ ਲੈ ਕਾਜੀ ਹੋਆ ਜਗੁਦੀਸ । 

ਆਖੇ ਸਚੁ ਕਲਮ ਨੋ ਇਕੋ ਇਕ ਖੁਦਾਇ । 

ਜੈਸੀ ਕੋਈ ਬੀਜ ਹੈ ਤੈਸਾ ਹੀ ਲੁਣ ਖਾਇ । 

ਸਤਜੁਗ ਵਿਚਿ ਨਿਆਉ” ਸੀ ਸੁਣੀਐ ਤਿਸਦਾ ਬਿਆਨੁ । 
ਇਕ ਵਿਗਾੜੇ ਕੋਮ ਨੋ ਮਾਰੀਐ ਸਭ ਜਹਾਨੁ । 

ਤ੍ਰੰਤੇ ਦਾ ਨਿਆਉ? ਸੁਣ ਕੋਨ ਧਰੇ ਸਭ ਕੋਇ । 

ਕੋਮ ਵਿਗਾੜੇ ਇਕ ਨੋ ਸਭ ਨਗਰੀ ਨੌ ਦੁਖ ਹੋਇ । 
ਦੁਆਪਰ ਕਾ ਨਿਆਉ£ ਸੁਣ ਕੋਈ ਆਵੈ ਕੌਮ ਵਿਗਾੜ । 


ਵਕ ਪਦ 


ਮੂਲ ਵਿਚ ਪਾਨਾਂਤਰ “ਕਰਿ ਚਾਰ ਬੀਚ'ਰ” ਸੀ । 

- ਨਾ, ਯੂ. 16 ਤੋਂ 17 ਵਿਚ ਇੰਨਾਂ ਪਾਠ ਨਹੀ" ਰੈ । ਪੱਤਰ (134/6), (208/6) 

ਤਲ ਤੁਕਾਂਤ ਅਨੁਸਾਰ ਇਸ ਤੁਕ ਦਾ ਪਾਠ ਅਧੂਰਾ ਲਗਦਾ ਹੈ । 

ਗੋ. ਨਾ, ਯੂ. 16 ਵਿਚ ਅਨਿਆਉ ਹੈ, ਜੌ ਗਲਤ ਹੈ । ਗੁ. ਨਾ. ਯੂ. 17 ਵਿਚ ਸ਼ਬਦ ਰਹਿ ਗਿਆ 
ਲਗਦ' ਹੈ । ਪੁੱਤਰਾ (134/ਅ), (208/ਅ) 

ਗੁ. ਨਾ, ਯ੍ਰ. 16 ਵਿਚ ਸ਼ਬਦ “ਗਿਆਨ? ਹੈ । ਪੱਤਰਾ (ਉਹੀ) 

ਲਿਖਾਰੀ ਦੀ ਸ਼ਬਦ ਲਿਖਣ ਦੀ ਗਲਤੀ ਹੈ ਏਥੇ ਵੀ 'ਅਨਿਆਉ” ਸੁਝਦ ਹੈ । ਗੁ.ਨਾ.ਯ੍ਰ.16 (ਉਹੀ) 


।੩ 


200 ਮੱਕੇ ਮਦੀਲੇ ਦੀ ਗੋਸ਼ਟਿ 


ਮਾਰੀਐ ਉਸਦਾ ਗੋਤ ਸਭ ਕਰੇ ਨ ਕੋਇ ਵੀਚਾਰ । 
ਕਲਜੁਗ ਸਚੁ ਨਿਆਉ ਹੈ ਜੋ ਕਰੇ ਸੋ ਪਾਵੈ ਸੋਇ ।' 
ਹੋਰਸ ਕਿਸੇ ਨ ਮਾਰੀਐ ਭਾਵੈ ਕੋਈ ਹੋਇ । 
ਜੋਹੜਾ ਅੰਗ ਗੁਨਾਹ ਕਰੇ ਤਿਸੁ ਅੰਗ ਮਿਲੇ ਸਜਾਇ 1 
ਵਿਚਿ ਕਿਤੇਬਾ ਲਿਖਿਆ ਆਖਿਆ ਪਾਕ ਖੁਦਾਇ 1 
ਬਾਣੀ ਬ੍ਰਹਮੇ ਰਿਖ ਦੀ ਥੀਆ ਅਥਰਬਣ ਬੇਦ । 
ਹਿੰਦੂ ਮੁਸਲਮਾਨ ਵਿਚ ਤਬ ਹੋਏ ਦੁਇ ਬਿਧਿ ਭੇਦੁ । 
ਸਤਜੁਗ ਹੋਆ ਜਗਮੋਧ ਹਾਥੀ ਜਗ ਪਾਵਾਇ । 
ਹੋਮ ਕੀਆ ਸਭ ਦੇਵਤਿਆ ਫਿਰਿ ਹਾਥੀ ਲੀਆ ਜੀਵਾਇ । 
ਤ੍ਰੰਤੇ ਰੋਆ ਅਸਮੇਧ ਸਭ ਰਾਜੇ ਹੋਮ ਕਰਾਹਿ । 
ਮੁਇਆ ਫੇਰ ਜੀਵਾਈਐ ਕਰ ਹਲਾਲ ਸਭ ਖਾਹਿ । 
ਦੁਆਪਰ ਹੋਆ ਗਊ ਮੇਧ ਲਈ ਗਊ ਕ੍ਰਿਸ਼ਨ ਜੀਵਾਇ 
ਪਿਛੇ ਕ੍ਰਿਸ਼ਨ ਦੇ ਬਿਨ ਮੰਤੁ ਸਕੇ ਨ ਕੋਇ ਉਠਾਇ ।? 
ਤਿਥੋ” ਹੋਈ ਭ੍ਰਿਸ਼ਟ ਸਭ ਮੁਸਲਮਾਨ ਕਹਾਇ । 
ਤਬ ਹੀ ਹੋਏ ਰਾਹ ਦੁਹਿ ਰਲ ਬੈਠਨ ਖਾਣਾ ਖਾਹਿ । 
ਹਿੰਦੂ ਮੁਸਲਮਾਨ ਦੁਇ ਇਸ ਬਿਧ ਨਿਆਰੇ ਹੋਇ 1 
ਉਨਾ ਖਾਧਾ ਹਡ ਮਾਸ ਉਹੁ ਦੁਧ ਪੀਵਨ ਲੈ ਚੋਇ । 
ਗਉਆ ਮਾਤਾ ਹਿੰਦੂਆ ਪੂਜਨ ਕਰ ਨਮਸਕਾਰ । 
ਗਉਆ ਮਾਰਨ ਦੇਖ ਹੈ ਕੂਕਨ ਬੇਦ ਪੁਕਾਰ । 
ਜਿਦੋ ਜਿਦੀ ਆਪ ਵਿਚ ਹਿੰਦੂ ਤੁਰਕ ਲੜਾਇ । 
ਉਨਾ ਮਾਰਿਆ ਸੂਰ ਨੂੰ ਉਨਾ ਮਾਰੀ ਗਾਇ । 
ਦੂਹਾ ਕੀਤੀ ਹਤਿਆ ਮੂਹੈ ਨ ਜੀਵੇ ਫੇਰ । 
ਦਰਗਹ ਸਚੇ ਰਬ ਦੀ ਲਹਨਿ ਸਜਾਈ ਢੇਰ । 
ਕਲਜੂਗ ਦਾਨੋਂ ਮੇਧੁ ਹੈ ਜਿਨਹਿ ਕੀਤੀਆ ਗਊਆ ਸੋਧ । 
ਸੜੀ ਸਨ ਅਗੀ ਪਾਇਕੇ ਜਿਨਾ ਕੀਤੇ ਧਰਮ ਨਿਖੋਧ ! 
ਧਰਮੋ ਕਰਮੋ ਬਾਹਰੇ ਦਰਗਹਿ ਲਹਨਿ ਨ ਢੋਇ । 
ਹਿੰਦੂ ਮੁਸਲਮਾਨ ਵਿਚ ਭਾਵੇ ਕੋਈ ਹੋਇ । 
ਇਕ ਰਹੇ ਇਕ ਜਾਹਿ ਉਠਿ ਤਬਹੀ ਚਲੇ ਰਾਹਿ ! 
ਦੋਏ ਕਾਇਮ ਹੋਇ ਰਹੇ ਘਰਾ ਘੁੰਮਰਿ ਪਾਇ । 

1. ਗੁ. ਨਾ, ਯੂ. 17 ਤੇ ਲਿਕੇ ਵਿਚ ਪਾਠਾਂਤਰ “ਵਿਗਾੜੇ ਪਾਵੇ ਸੌ ਫ਼” ਹੈ । ਪਤਰਾ (209/6) 
(ਪੰਨਾ 208) 

2, ` ਗੁ. ਨਾ. ਯੂ. 16 ਵਿਚ ਪਾਠਾਂਤਰ 'ਮੰਤ੍ਰ੍‌ ਨ ਸਕੀ ਉਠਾਇ” ਗੁ. ਨਾ, ਯੂ. 17 ਵਿਚ ਪਾਠਾਂਤਰ “ੜ੍ 
ਨ ਕਿਸੇ ਉਠਾਇ” ਹੈ ਪੁੱਤਰਾ (135/6), (209/ਅ) 


0670266 70 %0[36 0975/ 17003 


ਮ੍ਲ-ਪਾਠ 201 


ਦਹਥੀ ਹੋਆ ਨ ਕੌਮ ਕੌ ਫਿਰ ਕੀਤਾ ਹੁਕਮੁ ਖੁਦਾਇ ' 

ਦੂਹ ਕੇ ਉਪਰ ਤੀਸਰਾ ਨਾਨਕ ਤੂੰਹੀ ਜਾਇ । 

ਬਹੁਤੇ ਗਏ ਫੁਰਮਾਨ ਲੈ ਇਕ ਕਰਨ ਦੇ ਕਾਮੁ 1 

ਇਕ ਨ ਹੋਈ ਤਿਨਾ ਤੇ ਘੇਰੇ ਦੁਨੀ ਸੈਤਾਨ । 

ਤੂੰ ਮੇਰਾ ਫਰਜੰਦੁ ਹੈ ਦੁਨੀਆਂ ਅੰਦਰ ਜਾਇ । 

“ਰਈ ਸਭ ਬਦਗਹਿ ਹੈ ਤੂੰ ਸਿਧੀ ਰਾਹੀ ਪਾਇ । 

ਉਮਤ ਸਭ ਬਦਰਾਹੁ ਹੈ ਤੁਮ ਸਿਧੇ ਪਾਵਰੁ ਰਾਹਿ । 

ਧਰਮ ਚਲਾਵਰੁ ਸਚ ਦਾ ਦੇਵਹੁ ਕੂੜ ਉਠਾਇ । 

ਜੋ ਸਰਨਿ ਆਵੈ ਦੁਹੁ ਵਿਚਹੁ ਇਸਨੋ ਲਹੋ ਮਿਲਾਇ । 

ਨਹਕਿ ਜੀਆ ਨ ਮਾਰੀਅਨੁ “ਰਖਹੁ ਗਰੀਬਾ ਜਾਇ । 

ਲਖ ਚਉਰਾਸੀ ਮੇਦਨੀ ਸਭਣਾ ਵਿਚ ਖੁਦਾਇ । 

ਚਿਟਾ ਬਾਣਾ ਸਤ ਜੁਗੀ ਪੀਲਾ ਤ੍ਰੰਤੇ ਮਾਹਿ । 

ਰਤਾ ਬਾਵਾ ਦੁਆਪਰੇ ਕਾਲਾ ਕਲਿਜੁਗ ਮਾਹਿ । 

ਉਮਤ ਮੇਰੀ ਹੋਇ ਕਰ ਪਹਰੇ ਨੀਲ ਨ ਕੌਇ । 

ਨੀਲਾ ਬਾਣਾ ਤੁਰਕ ਦਾ ਪਹਿਰਿਆ ਬਹੁ ਜਿਦ ਹੋਇ । 

ਜਬ ਹੋਸੀ ਇਕੁ ਵਰਨੁ ਸਭ ਤਬ ਹੌਸੀ ਨੀਲਾ ਰੋਗੁ । 

ਬਾਣੀ ਸਚੁ ਖੁਦਾਇਦੀ ਕਹੇ ਨਾਨਕ ਸਾਹ ਮਲੰਗੁ । 

ਜਾਤ ਪਾਤ ਸਭ ਉਡਸੀ ਸਭ ਸੈਕਰੁ ਬਰਨ ਕਹਾਇ । 

ਨਾਨਕ ਕਹੇ ਇਮਾਮ ਜੀ ਇਉ ਲਿਖਿਆ ਬੇਦਾ ਮਾਹਿ । 
ਸੁਆਲ ਜੁਮਲੇ ਮੁਸਲਮਾਨ ਸੂਰਾ ॥ 

ਸੁਣ ਵੇ ਨਾਨਕ ਹਿੰਦੂਆ “ਪੁਛਨ ਮੁਸਲਮਾਨ । 

ਸਾਹਬ ਆਦਮੁ ਸਿਰਜਿਆ ਸਾਹਾ ਸਿਰ ਸੁਲਤਾਨ । 

ਆਦਮ ਦਾ ਕੀ ਮਜਬੁ ਸੀ ਏ ਭੀ ਡੇਇ ਬਿਆਨ । 

ਹਿੰਦੂ ਸੀ ਨੇ ਮੁਸਲਮਾਨ ਸੀ ਦੁਇ ਵਿਚ ਇਕ ਠਹਿਰਾਇ । 

ਜੇ ਕਹਸੀ ਮੁਸਲਮਾਨ ਹੈ ਤੁਰਕ ਡੇਸਨ ਦੀਨ ਗਵਾਇ । 


1, ਇਕ ਲ'ਈਨ ਵਾਧ੍ਰ ਪਾਠ “ਦੁਨੀਆਂ ਅੰਦਰ ਜਾਇ ਕਰ ਇਕੋ ਨਾਮ ਜਪਾਇ” ਗੁ. ਨਾ. ਯੂ. 17 ਤੇ 
ਲਿਥ ਵਿਚ ਹੈ ਮੂਲ ਵਿਚ ਨਹੀ“ । ਇਨ੍ਹਾਂ ਦੌ ਖਰੜਿਆਂ ਵਿਚ ਅਗਲੀਆਂ ਚਾਰ ਲਾਈਨਾਂ ਨਹੀ“ 
ਹਨ । ਗੁ. ਨ'. ਯੂ 16 ਵਿਚ ਉਪਰਲੀ ਲਈਨ ਅਗਲੀਆਂ ਚਾਰ ਲਾਈਨਾਂ ਦੇ ਬਾਅਦ ਆਈ ਹੈ । 
ਕ੍ਰਮਵਾਰ ਪੱਤਹ' (210/6) ਪੰਨਾ 208 

2- ` ਇਨ੍ਹਾਂ ਅਗਲੀਆਂ ਦੋ ਲਾਈਨਾਂ ਦਾ ਅ'ਪਸ ਵਿਚ ਕਾਫੀ ਮੋਨ ਹੈ । ਗੁ. ਨਾ. ਯੂ. ਵਿਚ ਇਨ੍ਹਾਂ ਦੋਹਾਂ 
ਦੇ ਦਰਮਿਆਨ ਉਪਰ ਹਵਾਲੇ ਵਿਚ ਆਈ ਤੁਕ ਘਸੋੜ) ਹੈ । ਇਸ ਤੋਂ ਸਪਸ਼ਟ ਰੁੰਦਾ ਹੈ ਕਿ 
ਪੁਰਾਤਨ ਲਿਖਤ ਦੇ ਪਾਠ ਨੂੰ ਤਰੌੜ ਮਰੜ ਕੇ ਨਵੰ“ ਵਾਧੇ ਘਸੋੜੇ ਗਏ ਹਨ । ਨ 

3. ਗੁ.ਨਾ.ਯੂ. 16 ਤੋਂ 17 ਵਿਚ ਪਾਠਾਂਤਰ “ਰਖਿ ਕਰੋਂ ਤੁਮ ਗਰੀਥਾ ਜਾਇ” ਪੱਤਰਾ (135/ਅ),(210/ਅ) 

4. “ਆਖਿ ਸ਼ਬਦ ਗੁ. ਨਾ. ਯ੍ਰ. 17 ਪੱਤਰ (21116) 


202 ਮੱਕੇ ਮਦੀਨੇਂ ਦੀ ਗੋਸ਼ਟਿ 


ਹਿੰਦੂ ਕਹੇ ਸਜਾਇ ਹੈ ਤਾ ਡੇਸਨ ਬਹੁਤ ਅਜਾਬੁ । 

ਕਰਨ ਮੁਅਤਲ' ਨਾਨਕਾ ਖੋਲਹੁ ਰੂਮ ਸਿਤਾਬੁ । 

ਬਹੁਤੁ ਦਬਿਆ ਹਈ ਹਾਜੀਆ ਪੀਰ ਕੀਤੇ ਨੀ ਸਭੁ ਜੇਰ । 

ਜਾਦੂ ਸਿਹਰ ਜਗਾਇਕੈ ਮਕਾ ਦਿਤਾ ਸੀ ਫੇਰ । 

ਹੁਣ ਆਇਆ ਮਦੀਨੇ ਹਦਿ ਰੂਮ ਦੀ ਇਥੁਹੁ ਫ਼ੁਟਸੀ ਨਾਹਿ । 

ਅਗੇ ਕਰਕੇ ਬਹੁਤ ਤਦਬੀਰੀਆ ਹੁਣ ਹਿਕ ਭੀ ਚਲਸੀ ਨਾਹਿ । 

ਜੋ ਖੋਲੋ ਹੁਣ ਇਸ ਰੂਮ ਨੂੰ ਸੇਈ ਅਵਲ ਫਕੀਰੁ । 

ਪੀਰ ਪੈਕੈਬਰ ਸਭ ਦੇ ਸਿਰ ਸਾਹਾ ਦੋ ਪੈਰ ॥ ੨੮ । 
ਜਵਾਬ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਹਿੰਦਗੀ ਸੁਣਰੋ ਸਭੋ ਮੁਸਲਮਾਨ । 

ਖੋਲ ਦਿਖਾਉ ਰੂਮ ਨੂੰ ਸਭੇ ਸੂਣੋ ਬਿਆਨੁ । 

ਅਰਬਾ ਨਾਸਰ ਮੋਲ ਕਰ ਆਦਮ ਸਿਰਜਿਆ ਖੁਦਾਇ । 

ਆਦਮ ਥੀਆ ਖੁਦਾਇ ਥੀ ਖਾਸਾ ਪੁਤਰ ਕਹਾਇ । 

ਜੈਸਾ ਮਜਹਬੁ ਬਾਪ ਦਾ ਪੁਤਰ ਹੀ ਤੈਸਾ ਹੋਇ । 

ਬੈਟੇ ਥੀ” ਜੋ ਉਪਜੇ ਜੋ ਪੋਤ੍ਰਾਂ ਕਹੀਐ ਸੋਇ । ' 

ਆਦਮੋ ਹੋਏ ਚਾਰੋ ਪੁਤ ਚਾਰੋ ਰੁਕਨ ਪਠਾਨ । 

ਚਾਰੋ ਭੇਜੇ ਚਹੁੰ ਕੰਟੀ ਦੇ ਕੇ ਚਾਰ ਕਲਾਮ । 

9ਹਾਬਲੁ ਭੇਜਿਆ ਹਿੰਦ ਨੂ ਕਬਲੂ ਅਰਬਸਤਾਨ । 

ਈਰ ਜੁਈਰਾ ਭੇਜਿਆ ਤੂਰਜ ਤੁਰਕ ਸਿਤਾਨੁ । 

ਚਾਰ ਕਿਤੇਬਾ ਸਾਥ ਦੇ ਚਾਰੋ ਕਰ ਉਪਦੇਸੁ । 

ਚਾਰੋਂ ਤਰਫਾ ਵੈਡ ਕੇ ਕੀਏ ਹਵਾਲੇ ਦੋਸੁ । 

ਸਿਰ ਤੋ ਭਾਰਾ ਡਾਰ ਕੇ ਰਹਿਆ ਕਿਨਾਰੇ ਹੋਇ । 

ਆਪੋ ਅਪਨੇ ਮਜਬ ਵਿਚਿ ਚਾਰੇ ਪਰਿਚੇ ਸੋਇ । 

ਚਾਰੋ ਰੁਕਨ ਚਾਰ ਹਦਿ ਕਰਨੇ ਲਾਗੇ ਰਾਜੂ । 

ਆਪੋ ਆਪਨੇ ਮਜਬ ਵਿਚਿ ਕੋਇ ਨ ਹੋਇ ਮੁਹਤਾਜ । 

ਹਿੰਦੁ ਹੋਇ ਹਾਬਲੇ ਕਾਬਲੇ ਮੁਸਲਮਾਨ । 

ਭਈ ਜਹੂਦੀ ਈਰਜੋ ਤੂਰਜੋ ਕਾਫ਼ਰ ਜਾਨ । 

ਨਾਉ ਮਹੈਮਦ ਮਹਾਂਦੇਉ ਬਾਬਾ ਆਦਮੁ ਨਾਮੁ । 

ਚਾਰੋ ਬੋਟੇ ਚਾਰ ਮਤ ਚਾਰੋ ਤਰਫ ਪਛਾਨ । 

ਚਾਰ ਮਜਬ ਚਹੁ ਅੰਗ ਤੇ ਤਿਸਦਾ ਸੁਣਹੁ ਬਿਆਨ । 


1. ਮ੍ਰਲ ਵਿਚ ਮਮਤਲ” ਸ਼ਬਦ ਹੈ ਬਾਕੀ ਖਰੜਿਆਂ ਵਿਰ ਅਹਲਤ” ਹੈ ਦੋਹਾਂ ਵਿਚੋਂ ਢੁਕਵਾਂ 
ਪਾਠ ਮਲ ਵਾਲਾ ਹੈ । 

2. ਗੁ. ਨਾ. ਯੂ. 16 ਵਿਚ ਗਠਤ ਪਾਠ 'ਬੋਂਟਾ” ਹੈ । ਪੱਤਰ' (136/%) 

3. ਮਲ ਵਿਚ ਵਾਧ੍ਰ ਪਾਠ “ਚਾਰ ਮਜਬ” ਸੀ ਜੌ ਅਪ੍ਰਸੰਗਕ ਹੋਣ ਕਾਰਨ ਕੱਢ ਦਿੱਤਾ ਹੈ । 


00702੬0 0 'ਿਗੁੰ30 7075/ 117 


ਮ੍ਰਲ-ਪਾਠ 


ਮੁਖ ਤੇ ਹੋਇ ਬ੍ਰਾਹਮਣਾ ਬਾਜੂ ਖੜੀ ਜਾਨ । 

ਵੈਸ ਉਪਾਏ ਸਾਬਲੇ' ਪਾਉ ਸੂਦ ਪਛਾਨ । 

£ਚਾਰੋ ਮਜਬ ਅੰਗ ਤੇ ਆਪੋ ਆਪਨੇ ਨਾਮ । 
ਜਿਸਦਾ ਹੋਵੇ ਰਾਜੁ ਜਗ ਕਰੇ ਧਿਝਾਣਾ ਸੋਇ । 
ਹੋਰੀਦਾ ਕਹੁ ਨ ਚਲੇ ਜੇਕਰ ਦੇਖੋ ਕੋਇ । 
ਬ੍ਰਾਹਮਣ ਹੋਏ ਮਸਰਕੀ ਖਤ੍ਰੀ ਜਨੂਬੀ ਜਾਨ । 

ਭਫੈਸ ਲਗੇ ਸੈਗ ਮਗਰਬੀ ਸੂਦਰ ਸਮਾਲ ਪਛਾਨ । 
ਜਿਸ ਜਮਾਨੇ ਦਾ ਅਮਲ ਹੋਇ ਸੋਇ ਖੁਲੇ ਕਿਤਾਬ । 
ਸੋਈ ਜਗ ਪਾਤਸਾਹ ਹੋਇ ਲਏ ਕਿਤਾਬ ਹਿਸਾਬ । 
ਜਿਸ ਜਮਾਨੇ ਦਾ ਅਮਲ ਤਿਸੁ ਵਲ ਹੋਇ ਖਰੂਚਿ । 
ਚੜ ਚੜ ਧਾਨ ਫਰੇਸਤੇ ਕਰ ਕਰ ਬਹੁਤੇ ਰੂਪ ' 
ਚਾਰ ਮਵਕਿਲ ਚਹੁ ਤਰਫ ਚਾਰੋ ਹੁਕਮੁ ਬਰਦਾਰ । 
ਜੋ ਵਾਰਸ ਜਮਾਨ ਦਾ ਤਿਸੁ ਆਗੇ ਅਮਰ ਅਯਾਰ । 
ਚਾਰੋ ਵਾਰਸ ਤਖਤ ਦੇ ਰਹਿੰਦੇ ਸਦਾ ਹਜੂਰ । 
ਹਾਜਰ ਰਹਦੇ ਰਾਤ ਦਿਨ ਹੋਏ ਕਦੇ ਨਾ ਦੂਰ । 
ਏਸਰਾਈਲ ਤੇ ਜਬਰਾਈਲ ਮੈਕਾਈਲ ਪਛਾਨ । 
ਅਜਰਾਈਲ ਫਰੇਸਤਾ ਚਾਰ ਮੂਵਕਿਲ ਜਾਨ । 

ਚਾਰੇ ਵਾਰਸ ਤਖਤ ਦੇ ਹੁਕਮੀ ਬੈਦੇ ਚਾਰ । 

ਸਦਾ ਹਜੂਰੀ ਤਿਸ ਰਹੇ ਜੋ ਥੀਵੈ ਅਉਤਾਰ । 


ਸੁਆਲ ਇਮਾਮ ਕਮਾਲਦੀਨ ਸੂਰਾ ॥ 


4. 


ਵੀ 


ਕਹੇ ਇਮਾਮ ਕਮਾਲ ਦੀ ਸੁਣੀਐ ਨਾਨਕ ਸਾਹ 1 
ਕਿਤੀ ਕੁ ਮੁਦਤ ਗੁਜਰੀ “ਤਵਲਦਿ ਆਦਿਮੁ ਹਿਵਾ । 
ਕਿਤੀ ਕੁਰਸੀਆਂ ਬੀਤੀਆਂ ਏਹ ਭੀ ਕਰੋ ਸੁਮਾਰੁ । 
ਏਹੁ ਹਕੀਕਤ ਗੈਬ ਦੀ ਖੋਲੇ ਵਡਾ ਸਲਾਰੁ । 

ਵਿਚਿ ਕਿਤੇਬਾ ਆਰਬੀ ਲਿਖਿਆ ਬਹੁ ਬਿਧ ਭਾਇ । 
ਜਦਨਾ ਜਿਮੀ ਅਸਮਾਨ ਹੈ ਆਦਮ ਤਦਕਾ ਥਾਇ ।? 


ਗੁ. ਨਾ. ਯੂ. 16 ਤੇ ।7 ਵਿਚ ਸ਼ਕਦ “ਸਬਲ” ਹੈ ਦਿਥ ਵਿਚ 
ਕਿਹੜਾ ਹੈ ? 


203 


“ਰਾਨ” ਭਾਵ ਪੁੱਟ ਹੈ । ਸ਼੍ਧ ਪਾਠ 


ਗੁ. ਨਾ. ਯੂ. 17 ਤੇ ਇਥੋਂ ਵਿਚ ਇਹ ਤੁਕ ਨਹੀ ਹੈ । ਪੁੱਤਰਾ (212/ਅ), ਪੰਨਾ 209 
ਗੁ.ਨਾ, ਯੂ. 16 ਤੇ 17 ਵਿਚ ਦੇ ਤੁਕਾਂ ਦ' ਇਕ ਪਾਠਾਂਤਰ ਹੈ “ਇਸਰਾਈਲ ਜਿਥਤਾਈਨ 


ਫਰੇਸਤਾ ਚ'ਰਿ ਮਵਕਲਿ ਜਾਇ? (137/ਅ), (21316) 


ਮ੍ਰਲ ਵਿਚ ਸ਼ਬਦ “ਤਬਲਉ” ਸ) ਜੌ ਗਲਤ ਹੌਣ ਕਾਰਨ ਕੱਢ ਦਿੱਤ” ਹੈ ਅਤੇ ਪਾਠ ਗੁ. ਨਾ. ਯੂ. 


16 ਤੇ 17 ਅਨੁਸਾਰ ਕਰ ਦਿੱਤਾ ਹੈ । 


ਗੁ. ਨਾ, ਯੂ. 1? ਤੇ ਲਿਥੋ ਵਿਚ ਪਾਠਾਂਤਰ “ਤਦ ਕਹ!ਇ” ਹੈ ਪੱਤਰ (213/ਅ), ਪੰਨਾ 210 


ਮੱਕੇ ਮਦੀਨੇਂ ਦ1 ਗੋਸਟਿ 


ਮੁਸਲਮਾਨ ਵਖਾਣਦੇ ਬਹੁ ਬਿਧ ਕਰ ਬੀਚਾਰ 1 
ਆਦਮ ਪੈਂਦੇ ਹੋਇਆ ਬਰਸਾ ਪੰਜ ਹਜਾਰ ॥ ੩੦ ॥ 
ਜਵਾਬ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਸਾਹ ਸਚੁ ਸੁਣਹੋ ਇਮਾਮ ਕਮਾਲ । 

ਆਦਮ ਹਾਵਾ ਉਪਜਿਆ ਮੁਦਤ ਅਗਣਤੀ ਭਾਲ । 

ਕਈ ਅਗਣਤੀ ਜੁਗ ਥੀਏ ਗਣਤੀ ਗਣੀ ਨਾ ਜਾਇ 1 

ਏਹੁ ਹਕੀਕਤ ਗੈਬ ਦੀ ਜਾਣੇ ਆਪ ਖੁਦਾਇ । 

'ਉਰੇ ਬਹੁਤ ਤਦਬੀਰ ਕਰ ਲਿਖ ਗਏ ਬਹੁ ਉਲਮਾਇ 1 

ਪੰਡਿਤ ਬਹੁਤੇ ਭਾਇ ਕਰ ਕਹਦੇ ਬਹੁ ਬਿਧ ਭਾਇ । 

ਆਦਮ ਹੋਏ ਚਾਰ ਪੁਤ੍ਰ ਚਾਰੋ ਹੀ ਇਮਾਮ । 

ਕਿਸਮਤ ਚਾਰੋ ਕੌੌਟ ਕਰ ਚਾਰੋ ਮਿਲੇ ਨੀਸਾਨ । ਰ੍ 
ਹਾਬਲੁ ਹੋਆ ਮਸਰਕੀ ਤਿਸ ਥੀ ਕਉਮਾ ਚਾਰ 1 

ਬ੍ਹਮਨ ਖਤ੍ਰੀ ਵੈਸ ਸੂਦ ਚਾਰ ਇਮਾਮ ਵੀਚਾਰ । ਮ 
ਪ੍ਸਤਸ ਆਫਤਾਬ ਕੀ? ਮੁਸਰਕ ਸੀਸ ਨਿਵਾਇ । 

ਜਾਣਨ ਰਬ ਅਫਤਾਬ ਹੈ ਹੋਰੁ ਨ ਕੋਈ ਖੁਦਾਇ । 

ਕਾਬਲ ਹੋਆ ਮਗਰਬੀ ਤਿਸ ਥੀ ਕਉਮਾ ਚਾਰ । 

ਰੂਮੀ ਜੋਗੀ ਇਰਮਨੀ ਹੋਰ ਫਿਰੈਗੀ ਸਲਾਰ । 

ਧ੍ਰਸਤਸ ਕਰਹਿ ਮਹਤਾਬ ਦੀ ਜਾਣਨ ਇਹੋ ਖੁਦਾਇ । 

ਏਹ ਭੀ ਆਪਣੇ ਮਜਬ ਵਿਚ ਹੋਇ ਰਹੇ ਗੁਮਰਾਹਿ । 

ਤੂਰ ਸਮਾਲੀ ਹੋਇਆ ਤਿਸ ਥੀ ਕਉਮਾ ਚਾਰ । 

ਉਜਬਿਕ ਯੁਜਬਿਕ ਕਾਫਰਾ ਅਰ ਕਿਲਮਾਕੁ ਬਿਚਾਰ । 
ਕਾਫ਼ਰ ਹੋਇ ਬੁਤਪ੍ਰਸਦ ਜਾਣਨਿ ਬਹੁਤ ਖੁਦਾਇ । 

ਤਿਸਕਰ ਕਾਫਰ ਆਖਿਅਨਿ ਹੋਏ ਰਹੇ ਗੁਮਰਾਹਿ । 

ਈਰ ਜਿਨ੍ਹਬੀ ਹੋਇਆ ਚਾਰ ਕਉਮਾ ਉਪਜਾਤ 1 

ਭੀਲ ਮਰਹਟੇ ਘੋਤਲੇ ਚਉਥੇ ਕਜਬਿਲਾਸ ।£ 
ਕਰਨ ਪ੍ਰਸਤਸਿ ਆਤਸੇ ਨਾਉ ਜਹੂਦਾ ਸੋਇ । 
ਆਧੋ ਆਪਨੇ ਮਜਬ ਵਿਚ ਚਾਰੋ ਕਾਇਮ ਹੋਇ । 
ਅਪਨਾ ਮਜਹਬੁ ਛਡ ਕਰ ਆਵੋ ਹੋਰਸੁ ਮਾਹਿ 1 


1. ਪਾਠ ਗੁ. ਨਾ. ਯੂ. 16 ਤੇ 17 ਵਿਚ ਲਿਆ ਹੈ। ਮੁਝ ਵਿਚ ਭੁੰਦ ਸੰ ਪੱਤਰ' (137/ਅ), 
(213/ਅ) 

2. ਮੁਲ ਵਿਚ ਪਾਠ 'ਕਰੋਂ ਰਬ ਕੀ” ਸੀ ਪਰੰਤ੍ਰ ਝਾਕ ਲਿਖਤਾਂ ਵਿਚ 'ਆਫਤਾਬ ਕੀ” ਸੰ ਜੌ ਪਾਠ ਉਨ੍ਹਾਂ 

ਅਨੁਸਾਰ ਕੀਤਾ ਹੈ । 

ਪਾਠ ਗੂ. ਨਾ. ਯਰ. 16 ਤੇ 17 ਅਨੁਸਾਤ ਕੀਤਾ ਹੈ । ਪੁੱਤਰਾ (138/6), (214/ਅ) 


ਮ੍ਰਲ=ਪਾਠ 207 


ਸਕਉ ਮੁਲਹਦਿ' ਸਭ ਕਹੇ ਕਾਫਰ ਅਸੀਦ ਕਹਾਇ । 
ਮਸਰਕ ਪਾਣੀ ਦਾਗੂ ਹੈ ਦੇਵੇ ਨਦੀ ਵਹਾਇ । 

ਦਬਹਿ ਗਰੂਬੀ ਗੋਰ ਵਿਚਿ ਖਾਕੀ ਦਾਗ ਕਹਾਇ । 

ਮਰੇ ਸਮਾਲੀ ਕਾਫਰਾ ਸਟਨਿ ਵਿਚ ਉਜਾੜ । 

ਖਾਵਣ ਕਉਏ ਕੂਕਰੇ ਗਿਦੜ ਅਰੁ ਭਿਗਿਆੜ । 

ਮਰੇ ਜਹੂਦ ਜਨੂਬੀਆ ਕੁਟਨ ਅਗਨ ਜਲਾਇ । 

ਦਾਗ ਕਹਾਵੈ ਆਤਸੀ ਮੋਆ ਪ੍ਰੇਤ ਕਹਾਫਿ । 

ਚਾਰ ਕਤੇਬਾ ਚਾਰ ਜੁਗ ਚਾਰੋ ਮਜਬ ਪਛਾਨ । 

ਆਪੋ ਆਪਣੇ ਮਜਬ ਵਿਚ ਚਾਰੇ ਹੈ ਸੁਲਤਾਨ । 

ਜੈਸੀ ਖੇਡ ਚਉਰਾਸ ਦੀ ਬੈਠੇ ਹਦਾ ਮਲਿ । 

ਕਲਿਜੁਗ ਵਿਚ ਮਨਸੂਖ ਕਰ ਜਾਹੋ ਦੀਏ ਉਠਾਇ । 
ਚਾਰੋ ਦਾਗ ੫ਵਿਤ ਹੈ ਅਰਬਾ ਨਾਸਰ ਭਾਇ । 

ਵਿਚਿ ਬੇਦ ਅਥਰਬਣ ਲਿਖਿਆ ਧਰਤ ਪਵਿਤੁਦਾਗੂ । 
ਧਰਤੀ ਵਿਚ ਬਠਾਈਅ ਲੂਣੇ ਸੇਤੀ ਦਾਬ । 

ਧਰਤੀ ਵਿਚ ਬੈਨਾਇਆ ਜੋਗੀ ਤੇ ਸੈਨਿਆਸ । 

ਖਟ ਦਰਸ਼ਨ ਗੁਰ ਹਿੰਦੂਆਂ ਸਭਣਾ ਧਰਤੀ ਆਸ । 
ਜਿਚਰ ਗੈਗਾ ਛਪਨੁ ਨਾਹਿ ਤਿਚੁਰ ਅਗਨੀ ਦਾਗ ! 
ਰੈਗਾ ਹੋਸੀ ਅਲੋਪ! ਜਬ ਤਬ ਹੋਸੀ ਧਰਤੀ ਦਾਗ । 
ਧਰਤੀ ਧੀਰਜ ਧਰਮਸਾਲ ਸਭ ਧਰਤੀ ਉਪਰ ਹੋਇ । 
ਪੰਜੋ ਤਤ ਵਿਰੋਲ ਕਰ ਧਰਤੀ ਕਢੀ ਗੋਇ । 

ਕਲਜੁਗ ਧਰਤਿ ਪਵਿਤ੍ਰ ਹੈ ਰਹੀ ਨਿਮਾਨੀ ਹੋਇ । 
ਚਰਨਾ ਤਲੇ ਲੀਨ ਹੈ ਉਪਰ ਸਗਲੀ ਲੋਇ । 

ਕਲਜੁਗ ਕੀ ਮਿਰਜਾਦ ਹੈ ਚਾਰ ਲਖ ਬਤੀਹ ਹਜਾਰ । 
ਸਾਰਾ ਕਲਜੁਣ ਭੋਗਸੀ ਨਾਨਕ ਧਰ ਅਉਤਾਰ । 
ਧਰਤੀ ਗਊ ਸਰੂਪ ਹੈ ਅਹਿਨਿਸ ਕਰੇ ਪੁਕਾਰ । 

ਹੈ ਕੋਈ ਐਸਾ ਸਾਧਿ ਜਨਿ ਮੈਨੂੰ ਲਏ ਉਬਾਰ । 

ਦੁਖੀ ਪੁਕਾਰੇ ਰੈਨਿ ਦਿਨ” ਪਾਪਾਂ ਭਾਰੀ ਹੋਇ । 

ਵਡਾ ਪਾਪ ਗਊ ਵਧਿ ਹੈ ਜਿਸ ਪਰ ਸਾਚੀ ਲੋਇ । 


ਗੁ. ਨਾਂ, ਯੂ. 17 ਤੋ ਲਿਥ ਵਿਚ ਸ਼ਬਦ %ਹਗਦਿ” ਹੈ ਪਰੰਤੂ ਠੀਕ ਸ਼ਬਦ ਮਲ ਵਾਲਾ ਹੀ ਹੈ । 
ਪੱਤਰਾ (214/ਅ) ਪੈਨਾ 210 

ਗੁ. ਨਾ. ਯੂ. :6 ਵਿਚ ਸਬਦ 'ਛਪਿਨ” ਹੈ ਪੱਤਰ (139/6) 

ਗੁ. ਨਾ. ਯੂ: 16 (ਵਚ ਪਾਠਾਂਤਰ ਦਿਨ ਰੋਨਿ ਹੈ, ਪੱਤਰਾ (139/ਅ)। ਗੁ. ਨਾ. ਯੂ. 17 ਵਿਚ 
ਅਧੂਰਾ ਪਾਠ ਹੈ । ਪੱਤਰਾ (2.6/6) 


206 ਮੱਕੋ ਮਦੀਲੇ ਦੀ ਗੌਸ਼ਟਿ 


ਖਲੋਤੀ ਇਕ ਤੇ ਪੈਰ ਪਰ ਤ੍ਰੰ ਪਾ ਹੋਏ ਨਾਸ । 

ਜਾਇ ਕੰਭੀ ਪੈਰੁ ਢਹਿ ਪਵੈ ਸਭ ਆਲਮੁ ਹੋਵੈ ਨਾਸ । 
ਚਾਰ ਸਵਾਬ ਜਹਾਨ ਵਿਚ ਹਿਕ ਰਹਿਆ ਤ੍ਰੰ ਨਾਹ । 
ਜਾ ਇਕ ਭੀ ਪੈਰੁ ਨ ਰਹੇ ਤਾਂ ਧਰਤੀ ਨਿਘਰ ਜਾਇ । 
ਚਾਰੋ ਮਰਾਤਬ ਜਹਾਨ ਦੇ ਸੁਣਹੋ ਚਾਰ ਇਮਾਮ । 

ਜਿਉ ਜਿਉ ਵਰਤਿਆ ਜੁਗ ਵਿਚਿ ਸਭੋ ਸੁਣਹੁ ਬਿਆਨ । 
ਖਤ੍ਰੀ ਬਾਦੀ ਦਾਗੁ ਹੈ ਮੋਇਆ ਖੜੇ ਉਡਾਇ । 

ਬ੍ਰਾਹਮਣ ਪਾਣੀ ਦਾਗੂ ਹੈ ਵਿਚ ਪਾਣੀ ਦੇਨ ਵਹਾਇ । 
ਵੈਸਾ ਆਤਸ ਦਾਗੁ ਹੈ ਵਿਰ ਅਗਨੀ ਦੇਨ ਜਲਾਇ । 

ਸੂਦ ਧਰਤੀ ਦਾਗੁ ਹੈ ਧਰਤੀ ਵਿਚ ਬੈਠਾਇ । 

ਬਾਦੀ ਦਾਗੁ ਦੇਵਤੇ ਮਾਨਸ ਆਬੀ ਦਾਗ । 

ਅਗਨੀ ਦਾਗੂ ਪ੍ਰੋਤ ਹੋਹਿ ਹੁਣਿ ਧਰਤੀ ਸੁੰਨ ਸਮਾਧ । 
“ਜੁਗ ਜੁਗ ਏਕੋ ਧਰਮ ਹੈ ਧਰਮ ਨ ਦੂਜਾ ਹੋਇ । 
ਲਿਖਿਆ ਧੁਰਿ ਦਰਗਾਹ ਦਾ ਮੇਟ ਨ ਸਕੇ ਕੋਇ । 
ਜਿਚਰੁ ਅਮਲ ਦੈ'ਤ ਦਾ ਵਿਚਹੁ ਅਗਨੀ ਦਾਗੁ । 

ਜਬ ਜਾਸੀ ਅਮਲ ਦੈਤ ਦਾ ਤਬ ਹੋਸੀ ਦੇਵਾ ਰਾਜ । 
“ਤਬ ਆਤਸ ਦਾਗੁ ਮਨਸੂਖ ਕਰ ਫਿਰ ਹੋਸੀ ਧਰਤੀ ਦਾਗ । 
ਬਾਦੀ ਦਾਗੁ ਵਿਸੁਨ ਦਾ ਬ੍ਰਹਮੇ ਆਬੀ ਦਾਗੁ । 

ਦਾਗੁ ਮਹੇਸਵਰੁ ਆਤਸੀ ਸਕਤੀ ਧਰਤੀ ਦਾਗੁ । 

ਇਕ ਰਖੀਸਰ ਮੁਨੀਸਰਾ ਦੁਬਿਧਾ ਹੈ ਸੈਸਾਰੁ । 

ਰਖੀਸੁਰ ਸੋ ਜੇ ਜਟਾਧਰਿ ਮੁਨੀਸਰ ਮੁਨਾਏ ਵਾਰ । 
ਜਟਾਧਾਰੀ ਜੋ ਮਰੇ ਤਿਸੁ ਦੀਜੈ ਧਰਤੀ ਦਾਗੂ । 

“ਜਾ ਮੌਨ ਮੁਨੀਸਰ ਜੋ ਮੇਰੇ ਤਿਸ ਅਗਨੀ ਦਾਗ ਸਮਾਜੁ । 
ਆਤਸ ਦਾਗੀ ਪ੍ਰੋਤ ਹੋਇ ਬਿਨੁ ਕਰਮਾ ਗਤਿ ਨਹੀ ਹੋਇ । 
ਜੁਗੁ ਜੁਗੁ ਏਕੋ ਧਰਮ ਹੈ ਧਰਮ ਨ ਦੂਜਾ ਹੋਏ । 


1. ਗੁ. ਨਾ. ਯੂ. ਵਿਚ ਮੂਲ ਵਾਲਾ ਪਠ ਹੈ 17 ਤੇ ਲਿਥੋਂ ਵਿਚ ਪਾਠਾਂਤਰ “ਜਾ ਟਿ ਕੁੰਭ) ਪੈਰ ਫਹਿ 
ਸਭ ਪੇਰਜ' ਹੋਵੇ ਨਾਸ” । ਪੁੱਤਰਾ (139/ਅ), (216/6) ਪੰਨਾ 211 

2, ਗੁ. ਨਾ. ਯੂ. 16 ਤੇ 17 ਲਿਬੋ ਵਿਚ ਅਗਲੀਆਂ ਦੇ ਤੁਕਾਂ ਨਹੀ` ਹਨ । ਪੁੱਤਰਾ (139/ਅ), 
(216/ਅ), ਪੰਨਾ 211 

3. ਗੁ. ਨ.. ਯੂ. 17 ਤੇ ਲਿਥੇ ਵਿਚ ਪਾਠਾਂਤਰ 6 “ਤਬ ਹੌਸੀ ਧਰਤੀ ਦਾਗ?” ਹੈ 16 ਵਿਚ ਮਰਨ ਵਾਲਾ 
ਪਾਠ ਹੈ ਪਰ “ਦੇਵਾਂ” ਦੀ ਥਾਂ 'ਦੈ'ਤਾ” ਹੈ ਜੌ ਅਸ਼ਧ ਹੈ । ਪੁੱਤਰਾ (216/ਅ) ਪੰਨ! 211, ਪੱਤਹਾ 
(1406) 

4, ਗੁ. ਨਾ. ਯੂ. 17 ਤੇ ਲਿਥ੍ੰ ਵਿਚ ਤੁਕ ਨਹੀ, ਬਾਕੀਆਂ ਵਿਚ ਹੈ । (ਉਹੀ) 

5, ਗੁ. ਨਾ, ਯੂ. 17 ਵਿਚ ਤੁਕ ਨਹੀਂ” ਹੈ । ਪੱਤਰ' (ਉਹ) 


79702€0 00 %7136 06978/ 70 


[ਲ-ਪਾਠ 


ਸਤਜੁਗ ਅੰਦਰਿ ਜੋ ਮਰੇ ਫਿਰ ਤ੍ਰਤੇ ਧਰ ਅਉਤਾਰ । 

ਤ੍ਰੰਤੇ ਅੰਦਰ ਜੋ ਮਰੇ ਫਿਰ ਉਤਰੇ ਦੁਆਪਰ ਵਾਰ । 

ਦੁਆਪਰ ਅੰਦਰ ਜੋ ਮਰੇ ਫਿਰ ਕਲਜੁਗ ਉਤਰੇ ਸੋਇ । 

ਕਲਜੁਗ ਅੰਦਰ ਜੋ ਮਰੇ ਫਿਰ ਜਨਮੁ ਨ ਦੂਜਾ ਹੋਇ । 

ਜੋ ਸਾਬਤੁ ਮਰੇ ਈਮਾਨ ਵਿਚ ਖਾਹਿਸ ਰਹੇ ਨ ਕਾਇ । 

ਤਿਸੁ ਆਵਾਗਉਣ ਨ ਹੋਇ ਫਿਰਿ ਆਖਿਆ ਆਪਿ ਖੁਦਾਇ । 

ਧਰਤੀ ਵਿਚੋ ਉਪਜਿਆ ਫਿਰ ਧਰਤੀ ਮਿਲਿਆ ਜਾਇ । 

ਕਰ ਇਤਬਾਰ ਖੁਦਾਇ ਤੇ ਉਹ ਫੇਰ ਨ ਜਨਮੇ ਆਇ ॥ ੩੧ ॥ 
ਸੁਆਲ ਚਾਰ ਇਮਾਮ ਸੂਰਾ ।। 

ਸੁਣਹੋ ਨਾਨਕ ਹਿੰਦਗੀ ਆਖਨ ਚਾਰ ਇਮਾਮ । 

ਧਰਤੀ ਵਿਚ ਸਮਾਈਅਨ ਖਾਸੇ ਮੁਸਲਮਾਨ । 

ਹਿੰਦੂ ਕੇ ਲਗੇ ਧਰਤ ਨਾਲ ਜੋ ਆਤਸ ਵਿਚ ਜਲਾਇ । 

ਹੋਇ ਜਹੂਦਾ ਕਾਫਰਾ ਦੋਜਕ ਲਹੈ ਸਜਾਇ । 

ਅਵਲ ਦੌਜਕ ਆਤਸੀ ਜੋ ਜੁਸੇ ਘਤੇ ਸਾੜ । 

ਰੂਹ ਵਿਛੁੰਨ ਜੁਸਿਓ “ਮੁਇਆ ਪੁਕਾਰੇ ਧਾੜ । 

ਆਤਸ ਵਿਚ ਪੁਕਾਰਦਾ ਸੁਣੇ ਨ ਕੋਈ ਦਾਦ । 

ਕਉਣ ਛੁਡਾਏ ਤਿਸ ਨੂ ਜੋ ਆਤਸ ਸੜਿਆ ਸਯਾਦ । 

ਇਸ ਆਖਰਿ ਜਮਾਨਿ ਵਿਚਿ ਆਦਮੁ ਸਾੜਿਆ ਅਜਾਬ । 

ਖੁਦਾਇ ਰਸੂਲ ਫੁਰਮਾਇਆ” ਲਿਖਿਆ ਵਿਚਿ ਕਿਤਾਬ । 

ਰੂਹੁ ਨ ਜੁਦਾ ਚੁਸਿਓ ਅਰਬਾ ਨਾਸਰ ਏਕ । 

ਇਕਸੇ ਇਕਸੇ ਅੰਗ ਵਿਚ ਚਾਰ ਅੰਗ ਕਹੇ ਇਮਾਮ ਬਬੇਕ” । 

ਪਿਛਲੋਂ ਜੁਗ ਮਨਸੂਖ ਹੈਨਿ ਅਗਲੁ ਤਿਨਾ ਦਾ ਨਾਹਿ । 

ਕਲਜੁਗ ਅਮਲੁ ਖਾਕ ਦਾ ਖਾਕੇ ਵਿਚ ਸਮਾਹਿ । 

“ਖਾਕ ਬਿਹਸਤ ਮੁਕਾਮ ਹੈ ਦੋਜਕ ਦੀ ਨਹਿ ਜਾਇ । 

ਕਹੇ ਇਮਾਮ ਸੁਣ ਨਾਨਕਾ ਹਿੰਦੂ ਹਨਿ ਗੁਮਰਾਹਿ ॥ ੩੨ । 


1. ਗੁ.ਨਾ.ਯੂ. 17 ਤੇ ਲਿਥ ਵਿਚ ਪਾਠਾਂਤਰ “ਫਿਰ ਦੁਵਾਪਰਿ ਅੰਦਰ ਅਉਤਾਰ? “ਫਿਰ ਦੁਆਪਰ ਧਤੋ 
ਉਤ'ਰ” ਵੱਖ ਵੱਖ ਹੈ । ਪੱਤਰਾ (217/6), ਪੰਨ 211 

2. ਗੁ ਨ.ਯੂ 16ੜ 17 ਵਿਚ ਸੁਬਹੁ 'ਮੂਰ” 'ਮੁਥ” ਹੈ । ਪੱਤਰ (140/), (217/6) 

ਹੈ, ਗੁ: ਨਾ. ਯੂ. 16 ਵਿਚ ਸਬਦ “ਪੁਕਾਰਿਅ!” ਹੈ । ਪੁੱਤਰਾ (140/ਅ) 

4. ਗੁ. ਨਾ, ਯੂ. 16 ਵਿਚ ਸ਼ਤਦ ਪਾਠਾਂਤਰ “ਹਿਕਸ ਹਿਕਸ ਚਾਰ ਅੰਗ ਕਹੋ ਇਮਾਮਿ ਬਿਬੌਕ” ਪਾਠ 
ਅਧੂਰਾਂ ਲਗਦ। ਹੈ । ਪੁੱਤਰਾ (217/ਅ) 

2 . ਗੁ. ਨਾ, ਯੂ. 17 ਵਿਚ ਤੁਕ ਨਹੀਂ ਹੈ । (ਉਹੀ) 


208 


ਮੱਕੋ ਮਦੀਨੇ ੮ ਗੌਸ਼ਟਿ 


ਜਵਾਬੁ ਨਾਨਕ ਸਾਹ ਸੂਰਾ ॥ 


ਆਖੋ ਨਾਨਕ ਹਿੰਦਗੀ ਸੁਣਹੇ ਚਾਰ ਇਮਾਮ । 

ਮੋਇਆ ਦੁਖ ਨ ਰੂਹ ਨੂੰ ਮਿਟੀ ਸੁੰਨ ਸਮਾਨ । 

ਇਕ ਦਬੀਅਨ ਇਕ ਸਾੜੀਅਨ ਇਕ ਦਿਚਨ ਨਦੀਆ ਲੁੜਾਇ' । 
ਇਕ ਪਏ ਰਹੇ ਮੈਦਾਨ ਵਿਚ ਗਏ ਕਉਏ ਕੂਕਰ ਖਾਇ । 

ਰੂਹੇ ਦੁਖਨ ਪਹੁਚਿਆ ਖਾਕ ਮਿਲੀ ਸੈਗ ਖਾਕ । 

ਮੋਆ ਜੁਸਾ ਪਲੀਤ ਹੋਇ ਮਿਲ ਖਾਕੇ ਹੋਵੇ ਪਾਕ । 

“ਦਬਣ ਸਾੜਨ ਲੁੜਾਵਣਾ ਪਇਆ ਰਹੇ ਧਰ ਮਾਹਿ । 

ਜੁਗਾ ਜੁਗਾ ਕੇ ਧਰਮ ਹੈ ਆਪੋ ਆਪਨੇ ਵਾਹੁ । 

ਦਬਿਆ ਨ ਮੁਸਲਮਾਨ ਹੋਇ ਸਾੜਿਆ ਨ ਕਾਫਰ ਹੋਇ । 

ਜੇਹੀ ਜਮਾਨੇ ਚਾਲ ਹੈ ਤੇਹੀ ਵਰਤੇ ਲੋਇ / 

ਜੋਗੀ ਤੇ ਸੈਨਿਆਸੀਆ ਖਟ ਦਰਸਨ ਹਿੰਦਵਾਨ । 

ਧਰਤੀ ਵਿਚਿ ਬੈਠਾਇਆ ਹੋਇ ਨ ਮੁਸਲਮਾਨ । 

ਧਰਤੀ ਵਿਚ ਬੈਠਾਵਣਾ ਕਲਜੁਗ ਦਾਗੁ ਪ੍ਰਵਾਨ । 

ਬੇਦਾ ਅੰਦਰ ਲਿਖਿਆ ਜਨ ਨਾਨਕ ਕਹੇ ਵਖਾਣਿ । 

ਹੋਰੁ ਉਰੇ ਉਰੇ ਦੀਆ ਹੁਜਤਾ ਪੇਸ਼ ਨ ਜਾਵੇ ਕੋਇ । 

ਸੋਈ ਵਰਤੇ ਜਗ ਵਿਚਿ ਜਿਉ ਜਿਉ ਖਸਿਮੁ ਰਜਾਇ” ॥ ੩੩ ॥ 


ਸੁਆਲ ਚਾਰ ਇਮਾਮ ਸੂਰਾ ॥ 


ਸੁਣੀਐ ਨਾਨਕ ਸਾਹ ਜੀ ਪੁਛਨ ਚਾਰ ਇਮਾਮ । 

ਪੰਜ ਖਸੀਅਤ ਨੇਕ ਬਦ ਤਿਸ ਦਾ ਕਰੇ ਬਿਆਨ । 

ਪੰਜ ਖਸ਼ੀਅਤ ਬੁਰੀ ਵਿਚਿ ਸੋਭੀ ਕਉਣ ਮੁਨੀਬ ਕਹਾਇ ।' 
6ਕਿਥਹੁ ਉਪਜੀਆ ਭੈੜੀਆ ਓਹੁ ਭੀ ਡਸੋ ਜਾਇ । 

ਕਿਥਹੁ ਉਪਜੀਆ ਬਦਕਾਰੀਆ ਫਿਰ ਕਿਥੇ ਜਾਇ ਸਮਾਇ । 
ਪੰਜ ਖਸੀਅਤ ਨਪਾਕ ਜੋ ਜਿਤ ਮਿਲਿਆ ਉਠਨ ਬਿਕਾਰ । 

ਇਨਾਹ ਮਾਰਿਆ ਕੀ ਗੁਣ ਏਹ ਭੀ ਕਹੋ ਬੀਚਾਰ । 


3 


4. 


ਗੁ. ਨਾ. ਯੂ. 17 ਤੋ ਇਥੋ ਵਿਚ 'ਗੁੜਾ ਇ” ਸ਼ਬਦ ਹੈ । ਪੱਤਰਾਂ (2186) ੫ ਪੰਨਾ 212 

ਗੁ. ਨਾ. ਯੂ. 12 ਵਿਚ ਦੋ ਤੁਕਾਂ ਦੀ ਸੰਯੁਕਤੀ ਹੋਣ ਕਾਰਨ ਪਾਠ ਅਸ਼੍ਧ ਹੈ । 4ਤਰਾ (ਉਹੀ) 
ਪਾਠ ਗੁ. ਨਾ. ਯੂ. 16 ਤੇ 17 ਵਿਚ ਲਿਆ ਹੈ । ਮ੍ਰਲ ਵਿਚ ਪਠ “ਜਿਉ ਖਸਮ ਰਜਾਈ ਹੋਇ 
ਸ। ਪੱਤਲਾ (141/%), (218/ਅ) 

ਇਸ ਤੱ ਅੱਗੋ ਲਿਥੋ ਵਿਚ ਵਾਧੂ ਤੁਕ 'ਕਿਥੋਂ ਉਪਜੀਆ ਨੇਕ ਖਸੀਅਤਾਂ ਉਹ ਭੀ ਦਸੋ ਜਾਇ” ਹੈ । 
ਪੁੰਨ, 212 ਗੁ. ਨ.. ਯੂ. 17 ਵਿਚ ਇਸੇ ਦ) ਜਗ੍ਹਾ ਵਾਧੂ ਤੁਕ 'ਪੰਜ ਖਸੀਹਤਾਂ ਨੋਕ ਵਿਚ ਸੋਭੀ 
ਮੁਨੀਹਵ ਥਤ'ਇ! ਹੈ । ਪੱਤਰ (219/6) 

ਗੂ. ਨਾ. ਯੂ. 17 ਵਿਚ ਤੁਕ ਨਹੀ" ਹੈ (ਉਹੀ) 


ਦ਼ 


002੬0 0 ਿਗੂੰ30 7075/ 117 


ਮ੍ਲ-ਪਾਠ 209 


ਕਾ ਕ੍ਰੰਧ ਕਰ ਲੋਭ ਮੋਹ ਪੰਜਵਾ ਨਾਲ ਹੈਕਰਿ । 

ਮਾਰੀਅਹਿ ਨੇ ਸਭ ਉਮਤੀ ਹਿੰਦੂ ਤੁਰਕ ਅਪਾਰ । 

ਇਨਾਹ ਛਡਿਆ ਕੀ ਗੁਣ ਰਖਿਆ ਕੀ ਸਵਾਬ । 

ਆਖੋ ਸਭੋ ਸੋਧ ਕੇ ਜੋ ਲਿਖਿਆ ਵਿਚ ਕਿਤਾਬ ॥ ੩੪ । 
ਜਵਾਬ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਸਾਹ ਸਚੁ ਸੁਣਹੋ ਚਾਰ ਇਮਾਮ । 

ਪੰਜਹੁ ਪੰਜ ਖਸੀਅਤਾ ਉਪਜੀਆ ਤਿਸਦਾ ਸੁਣਹੁ ਬਿਆਨੁ । 

ਆਬੀ ਖਾਕੀ ਬਾਦਨਾਰ ਪੰਜਵਾ ਰੂਹ ਹਵਾਇ । 

ਪੰਜੋ ਖਾਲਕ ਖਲਕ ਦੇ ਜਿਨਾ ਦਿਤੀ ਸਭ ਭਰਮਾਇ । 

ਆਬਹੁ ਉਪਜਿਆ ਕਾਮ ਦੇਉ ਸਰਵਤ ਮੰਨੀ ਕਹਾਇ । 

ਜਿਨਾਹ ਭਰਮਾਈਆ ਉਮਤੀ ਸਭ ਦੋਜਕ ਘਤੀ ਚਾਇ । 

ਗ੍ਰਸਾ ਉਪਜਿਆ ਆਤਸੋ ਗੁਰਪੀਰ ਨ ਮਾਨੇ ਕੋਇ । 

ਜਸਾ ਕਰਨ ਹਰਾਮ ਹੈ ਸੈਤਾਨ ਜਲਾਇ ਲੋਇ । 

ਲਾਲਚ ਉਪਜਿਆ ਬਾਦ ਤੇ ਜਿਸ ਲੋਭ ਕਹੋ ਸੈਸਾਰ । 

ਲੋਭੇ ਮਾਰਿਆ ਉਮਤੀ ਪੈਕੋਬਰ ਤੇ ਅਉਤਾਰ । 

ਜੋ ਵਸਨ ਵਿਚ ਪਤਾਲ ਦੇ ਆਵਨ ਕਿਵੇ" ਨ ਹਾਥ । 

ਜਾਲ ਪਸਾਰਿਆ ਲੋਭ ਦਾ ਚਲ ਆਵਨ ਜਾਲੇ ਫਾਸ । 

ਲੋਭ ਜਹਵਾਨਾ ਖਲਕ ਦਾ ਛਡਿਆ ਨ ਬਾਕੀ ਕੌਈ । 

ਨਾਨਕ ਕਹੇ ਇਮਾਮ ਜੀ ਲੋਭ ਮੌਹ ਹੈ ਮਾਰੀ ਸਗਲੀ ਲੋਇ । 

ਖਾਕੋਂ ਉਪਜਿਆ ਮੌਹ ਹੈ ਜਿਨ ਮੋਹਿਆ ਸਭ ਸੈਸਾਰ । 

ਸੁਰਤ ਹੁਸਨ ਜਮਾਲ? ਦੀ ਬਣ ਮੋਹੇ ਅਕਾਸ ਪਤਾਲਿ । 

ਮੋਹੇ ਸਭੇ ਲੋਕ ਜਿਨ ਐਸਾ ਮੋਹ ਪਿਆਰ । 

ਜੂਸਾ ਮੋੜੇ ਮੌਹਤੇ ਜਿਤੁ ਮੋੜਿਆ ਆਇ ਕਰਾਰ 

ਗਰਬੁ ਅਕਾਸੋ ਉਪਜਿਆ ਹੋਆ ਰੁਪ ਹੈਕਾਰੁ । 

ਖਾਤਰੁ ਹੇਠ ਨਾ ਲਿਆਵਈ ਪੈਕੰਬਰ ਪੀਰ ਉਤਾਰ । 

ਨਿਵੈ ਨ ਗਰਦਨ ਗਰਬ ਦੀ ਉਚਾ ਸਿਰ ਦਿਖਲਾਇ । 

ਵਡੇ ਵਡੇ ਹੈਕਾਰੀਆ ਕੋਈ ਰਹਿਆ ਨ ਜਗ ਮੈ ਆਇ । 

ਪੰਜਾਂ ਵਿਚਿ ਮਨੀਬੁ ਹੈ ਲੋਭ ਵਡਾ ਸੁਲੜਾਨੁ । 


1, ਗੁ. ਨਾ, ਯੂ. 16 ਵਿਚ ਸ਼ਬਦ 'ਪੁਰਿਖ” ਹੈ ਜੌ ਗਲਤ ਹੈ । ਪੱਤਰ (141/ਅ) 
ਮੂਲ ਵਿਚ ਪਾਠ “ਬਫਿਆ ਮੌਹ ਪਿਆਰ? ਜੌ ਅਸਪਸ਼ਟ ਹੌਣ ਤੇ ਬਾਕੀ ਖਰੜਿਆਂ ਦੇ ਪਾਠ ਅਨੁਸਾਰ 
ਕਰ ਦਿੱਤ ਹੈ । 

3. ਮੂਲ ਵਿਚ ਇਸ ਤੁਕ ਦਾ ਅਭਾਵ ਸੀ_ਉਪਰਲ) ਤੁਕ ਨਾਲ ਸੰਯ੍ਕਤੀ ਹੌ ਗਈ ਲਗਦੀ ਹੈ । ਇਸ 
ਵਾਸਤੇ ਇਹ ਤੁਕ ਗੂ. ਨਾ. ਯੂ. 16 ਤੋ 1 ਵਿਚੋਂ ਲਈ) ਹੈ ਪੁੱਤਰਾ (142/ਅ), (220/6) 


210 


ਮੱਕੇ ਮਦੀਨੈ ਦੀ ਗੋਸ਼ਫਿ 


ਸਭੇ ਇਸਦੇ ਜੋਰ ਹੈਨ ਬਿਨ ਲੌਭ ਨ ਚਲੋ ਪਾਨਿ ॥ 
ਲੌਭ ਮਰੇ ਮਰ ਜਾਹਿ ਸਭ ਜੀਦਾ ਰਹੇ ਨ ਕੋਇ । 
ਸਭੋ ਬਖੇੜਾ ਲੋਕ ਦਾ ਨਾਨਕ ਸਚੁ ਬੁਗੋਇ । 

ਲੌਭੇ ਹੀ ਤੇ ਕਾਮੁ ਹੋਇ ਰਸ ਕਸ! ਖਾਇ ਲੁਭਾਇ । 
ਰਾਵੈ ਨਾਰ ਪਰਾਈਆ ਭਖੁ ਅਭਖੁ ਸਭ ਖਾਇ । ਰ੍ 
ਲੌਭਹੁ ਹੋਨ ਬੁਰਿਆਈਆ ਖੇਸ ਬਿਗਾਨੇ ਨਾਲ ? 
ਜੋਸ਼ੀ ਗੁਰਬਾਂ" ਮੁਸਕਰ ਸਕੇ ਨ ਆਪ ਸੈਭਾਲ । ਰ੍ 
ਲੌਭੇ ਹੀ ਤੇ ਉਪਜਹਿ ਫਿਰਿ ਲੋਭੇ ਮਾਹਿ ਸਮਾਇ 1 

ਇਕ ਅਲੋਭੀ ਰਬੁ ਹੈ ਸੂਰਤਿ ਸੀਰਤਿ ਨਾਹਿ । ਰ੍ 
ਪੰਜ ਨੇਕ ਖਸੀਅਤਾ ਸੁਣਹੋ ਚਾਰ ਇਮਾਮ । ਰ੍ 
ਪੰਜਿ ਹੋਇ ਪੰਜ ਤਤ ਤੇ ਤਿਸਦਾ ਮੁਣਹੁ ਬਿਆਨ । 
ਜਤ! ਸੋ ਮਾਰੇ ਨਾਮ ਨੂ ਜੋ ਆਬ ਤਤ ਨ ਪੂਤ । 
ਵਡਾ ਸਿਧ ਜੋ ਜਤ ਕਰੇ ਜਿਨ ਥਾਪ ਰਖਿਆ ਸੂਤ । | 
ਜਤ ਕਰ ਹੋਇ ਸਾਧਕਾ ਹੋਰੁ ਚਉਰਾਸੀ ਸਿਧਿ । 

ਚਿਰੈਜੀਵੀ ਹੋਇ ਜਾਤਿ? ਕਰਿ ਪਾਈ ਨਉਨਿਧਿ ਰਿਧਿ । 

ਰਾਤ ਦਿਨੇ ਸੁਚੇਤ ਹੋਇ ਸੁਪਨੇ ਬਿੰਦ ਨ ਜਾਇ । 

ਪਰਗਟ ਪੀਰੀ ਤਿਸ ਦੀ ਸਚੁ ਨਾਨਕ ਕਹੇ ਅਲਾਇ ।। ੧ ੧ 

ਸਿਵਾ ਕਰਿ ਮਾਰੇ ਕੰਧ ਨੂ ਜਿਸੁ ਜੀਤੀ ਖਲਕ ਜਲਾਇ । 

ਜਾ ਕੰਧ ਸੋਭਾਲੇ ਆਪ ਨੂ ਤਾਂ ਨੇੜੇ ਕੋਇ ਨ ਆਇ । 

ਖੇਸ ਬਿਗਾਨੇ ਭਜ ਜਾਹ ਕੋਇ ਨ ਆਵੇ ਨੇੜ । 

ਜੈਸਾ ਅੰਦਰ ਮਾਰ ਗੇ ਵਿਹਰ ਖਲੋਵੇ ਸੇਰ । 

ਕੰਧ ਜਲਾਈਆ ਉਮਤੀ ਅਗੇ ਪਿਛੇ ਜੁ ਹੋਇ । 

ਨਾਨਕ ਕਹੈ ਇਮਾਮ ਜੀ ਕ੍ੰਧੇ ਜੇਡ ਨ ਕੋਇ ॥ ੧॥ 

ਮਾਰੇ ਲੌਭ ਮੈਤੋਖੁ ਕਰ ਸਹਿਜੇ ਹੋਇ ਸੁ ਹੋਇ । 


ਲ ਵਿਚ “ਨਿਸ਼ਨ” ਸ਼ਬਦ ਸੀ । 

, ਨ, ਯੂ. 16 ਵਿਚ ਵਾਧੂ ਸ਼ਬਦ 'ਬਹੁਤੁ” ਹੈ, ਪੱਤਰਾ (142/%) 

:, ਯੂ, 17 ਤੇ ਲਿਥੇ ਵਿਚ ਪਾਠਾਂਤਰ ਅਪਨੇ ਪਰਾਏ ਨਾਲ” ਪੱਤਰਾ (220/ਅ), ਪੰਨਾ 213 
ਵਿਚ 'ਜੌਰੀ ਗਰੀਬਾ? ਪਾਠਾਂਤਰ ਸੀ ਪਰ ਬਾਕੀ ਸਭਨਾਂ ਲਿਖਤਾਂ ਵਿਚ ਉਪਰਲਾ ਪਾਂਠ ਹੌਣ 
ਵਿਚ ਤਬਦੀਲ) ਕਰ ਦਿੱਤੀ ਹੈ । 

. 16 ਤੇ !7 ਵਿਚ ਪਾਠਾਂਤਰ 'ਸਿਧ ਜੌ ਜਤ ਸੌ ਮਰਿ” ਹੈ । ਪੱਤਰਾਂ (143/6),(220/%) 
ਤੌ ਗੁ.ਨਾ.ਯੂ. 17 ਵਿਚ ਸ਼ਬਦ “ਜਤਨ” ਸੀ ਪਰ ਢੁਕਵਾਂ ਸ਼ਬਦ ਉਪਰਲਾ ਹੰਣ ਤੈ ਗੁ. ਨਾਂ. 
. 16 ਵਿਚੋ' ਲਿਆ ਹੈ । ਪੱਤਰਾ (ਉਹੀ) 

ਨਾ. ਯੂ. 17 ਵਿਚ ਦੋ ਤੁਕਾਂ ਦ ਸੰਯੂਕਤੀ ਕਾਰਨ ਅਸ਼ੁਧ ਪਾਠ ਹੈ । ਪੱਤਰਾ (221/6) 


੧੩ ॥% 


...00 
ਲੋ 


0੭੨ ।(੩ 


51 


ਲੇ 
ਮਰ 

.ਨ 

ਲ 


੨੨ ,%੩ 


੧ ,੧% 


002੬0 5) ਿਹੂੰ3 7075/ 11078 


<< 


ਮ੍ਰਲ-ਪਾਠ 211 


ਹੋਣੀ ਆਈ ਸੋ ਹੋਇ ਰਹੀ ਮੇਟ ਨ ਸਕੇ ਕੋਇ । 
ਸੈਤੋਖਹੁ ਸਾਂਤ ਉਪਜੇ ਦਇਆ ਧਰਮੁ ਤੇ ਦਾਨ । 
ਨਾਨਕ ਕਹੈ ਇਮਾਮ ਜੀ ਸੈਤੌਖ ਵਡਾ ਪਰਧਾਨ ॥ ੩ ॥ 
ਮਾਰੇ ਮੋਹ ਬਬੇਕ ਕਰ ਅੰਤ ਕਾਲ ਨ ਕੋਇ । 

ਨਦੀ ਨਾਉ ਸੈਜੋਗ ਜਿਉ ਜਿਚਰੁ ਨਦੀ ਵਿਚ ਹੋਇ । 
ਕੋਧੀ ਲਗੇ ਜਬ ਨਾਉ ਜਾਇ ਖਿੰਡ ਜਾਇ ਸਭ ਲੋਇ । 
ਮੇਰੀ ਤੇਰੀ ਵਿਚਹੁ ਨੂ ਜਿਚਰ ਇਕਠਾ ਹੋਇ । 

ਨਾ ਮਾਈ ਨ ਬਾਪੜੋ ਨਾ ਭਾਈ ਨ ਬੀਰ । 

ਕਚੀ ਸਾਬ ਗ੍ਰੰਸਗੜੀ ਹਉ ਕਿਸ ਪਰ ਬਧੋ ਧੀਰ । 
ਵਹਣੇ ਅੰਦਰ ਵਹਦਿਆ ਕੈਧੀ ਆਈ ਨ ਹਥ । 
ਜੀਦਿਆ ਬੇਲੀ? ਸਭ ਕੌ ਮੁਇਆ ਰਖੇ ਨ ਝਟ ।? 

“ਨਾ ਕਰ ਮੌਹੁ ਨ ਕਪੜਾ ਕੇ ਅੰਤੁ ਨ ਸਾਥੀ ਨਾਲ । 
ਨਾਨਕ ਕਹੇ ਇਮਾਂਮ ਜੀ ਅਗੋ ਰਹੋ ਸੈਭਾਲ । 

ਸੇਵਾ ਮਾਰੇ ਹੈਕਾਰ ਨੂ ਹੋਰ ਨ ਕੋਈ ਬੀਚਾਰੁ । 
ਹੈਕਾਰੀ ਹੈ ਨਿਰਦਇਆ ਸਕੇ ਨ ਆਪ ਸੈਭਾਲ । 
ਹਉਮੈ ਵਿਚ ਮਗਰੂਰ ਹੈ ਮਹਾ ਹੈਕਾਰੀ ਚੈਡਾਲ । 
ਕਾਮੀ ਕ੍ਰੰਧੀ ਕਛੁ ਨਹੀ ਅਗੇ ਬਲੀ ਹੈਕਾਰ । 

ਸਭਣਾ ਅੰਦਰ ਅਤ ਬਲੀ ਲੋਭ ਵਡਾ ਸਿਰਦਾਰੁ । 
ਚਾਰੋ ਇਸਦੇ ਆਸਰੇ ਸਭ ਚੁਣ ਮਾਰਿਆ ਸੋਸਾਰੁ । 
ਕੋਇ ਨ ਛਡਿਆ ਜੀਵਦਾ ਅੰਦਰ ਸਭ ਜਹਾਨ । 
ਨਾਨਕ ਕਹੈ ਇਮਾਮ ਜੀ ਲੋਭ ਚਾਰੋ ਵਿਚਿ ਸੁਲਤਾਨ! । 
ਪੰਜੋ ਨੇਕ ਖੁਸੀਅਤਾ ਸੁਣਹੋ ਚਾਰ ਇਮਾਮ । 

ਨੇਕ ਖਸੀਅਤ ਜੋ ਕਰੇ ਤਿਸੁ ਜਿਤੇ ਸਗਵ ਜਹਾਨ । 
ਥੁਰੀ ਖਸੀਅਤ ਦੋਜਕੀ ਬੁਰਾ ਕਹੇ ਸੋਸਾਰੂ 1 


ਮੁਲ ਵਿਚ ਪਠ ਸਬਰ” ਸੀ ਝਾਕ) ਸਭਨਾਂ ਵਿਚ 'ਸੰਤੱਖ” ਸ਼ਬਦ ਹੋਣ ਤੇ ਝਦਲ ਦਿੱਤਾ ਹੈ । 


ਗੁ. ਨਾ, ਯੂ. 17 ਤੇ ਲਿਥੋਂ ਵਿਚ ਇਹ ਤਰਕ ਨਹੀਂ” ਹੈ । ਪੱਤਰਾ (221/ਅ), ਪੰਨਾ 213 

ਮ੍ਰਲ ਵਿਚ 'ਮੋਲੇ” ਸ਼ਬਦ ਸੀ ਪਰ ਗੁ. ਨਾ. ਯੂ. 17 ਵਿਚ 'ਖੇਲੀ” ਸ਼ਬਦ ਜੌ ਢੁਕਵਾਂ ਹੋਣ ਤੇ ਉਥੇ” 
ਲਿਆ ਹੈ । ਪੱਤਰਾ (221/ਅ) 
ਵੱਖ ਵੱਖ ਪਾਠਾਂਤਰੇ “ਮੁਇਿਆ ਰਖੀ ਵਟਿ” ਗੁ. ਨ'. ਯੂ. 16 ਪੱਤਰ' (143/ਅ) ਮਫਿਆ ਰੁਖ ਨ 
ਸਕੇ ਕੋ ਇ” ਗੂ. ਨਾ, ਯ੍ਰ. 17 ਪੁੱਤਰਾ (221/ਅ) 

ਇਸ ਤੇ ਪਹਿਲਾਂ ਇਕ ਤੁਕ ਦਾ ਵਾਧੂ ਪਾਠ ਲਿਥੋ ਵਿਚ ਇਸ ਪ੍ਰਕਾਰ ਹੈ । 'ਸਭ ਕੌਈ ਏਹੋ ਆਖਦਾ 
ਬਾਹਰ ਆਈਐ ਸਹੁ” ਪੰਨਾ 213, ਗੁ. ਨਾ. ਯ੍ਰ. 17 ਵਿਚ ਵਾਧ੍ਰ ਤੁਕ 'ਸੁਖ ਆਪਣੇ ਦੇ 
ਕਾਰਨੇ ਸਭਿ ਬੰ ਦੀ ਲੰਇ” ਪੁੱਤਰ” (ਉਹ) 


212 ਮੱਕੇ ਮਦੀਨੇ ਦੀ ਗੋਸਫਿ 


ਦੇਵੇ ਹਾਕਮ ਡੱਡ ਤਿਸੁ ਲੁਟ ਲਏ ਘਰ ਬਾਰ । 

ਬੁਰੀਆ ਛਡ ਖਸੀਅਤਾ ਪਕੜ ਖਸੀਅਤ ਨੇਕ । 

ਨੇਕੋ ਬਡਾ ਮਰਾਤਬਾ ਨਾਨਕ ਕਹੇ ਬਬੇਕ ॥ ੩੪ ॥ 
ਸੁਆਲੁ ਕਾਜੀ ਪੀਰ ਬਹਾਵਦੀ ਸੂਰਾ ॥ 

ਆਖੇ ਪੀਰ ਬਹਾਵਦੀ ਸੁਣਹੋ ਨਾਨਕ ਪੀਰ । 

ਖਬਰ ਸੁਣਾਵਹੁ ਦੀਨ ਦੀ ਕਰਕੇ ਸਚੁ ਤਦਬੀਰ । 

ਇਕੋ ਇਕ ਖੁਦਾਇ ਹੈ ਰਰ ਜਮਾਨੇ ਸਾਹ । 

ਕਲਜੁਗ ਅੰਦਰ ਬਹੁਤ ਹੈ ਮਨ ਸਮਝੇ ਕਿਉ ਨਾਹਿ । 

ਅਵਲ ਜੁਗ ਮਨਸੂਖ ਕਰ ਹੁਣ ਕਾ ਕਰਹੁ ਬਿਆਨ । 

ਇਸ ਜਮਾਨੇ ਜੋ ਥੀਏ ਹਿੰਦੂਆ ਦੇ ਇਮਾਮ । 

ਜਿਤੀ ਅਜਾਡੇ ਇਮਾਮ ਹੈਨਿ ਸਭੇ ਹਾਜਰੁ ਡੇਖ । 

ਉਹੀ ਇਮਾਤ ਸਹਾਬ ਹੈਨਿ ਉਹੀ ਕਾਜੀ ਸੇਖ । 

ਅਗੇ ਥੀਏ ਫਉਤ ਜੋ ਤਿਹਿ ਪਰ ਬੈਠੇ ਅਉਰ । 

ਓਹੋ ਕੁਤਬਾ ਹੁਕਮੁ ਓਹੁ ਓਹੇ ਕਾਇਮ ਦਉਰ । 

ਵਡਿਆ ਬਾਹਰ ਜੋ ਕਰੇ ਤਿਨਾ ਮਾਰੀਐ ਕਖੀ ਸਾੜ । 

ਇਕੋ ਹੁਕਮੁ ਪੈਕੋਬਰੀ ਦੂਜਾ ਨਾਹੀ ਬੀਚਾਰੁ । 

ਤੁਸੀ ਭੀ ਆਪਣੇ ਮਜਬ ਦੇ ਜਾਹਰ ਕਰਹੁ ਇਮਾਮੁ । 

ਸਭਣਾ ਨਾਇਬ ਤੁਹੀ ਹੈ ਓਨਾ ਜਾਹਰ ਕਰਹੁ ਕਲਾਮੁ ॥ ੩੬ ॥ 
ਜਵਾਬੁ ਨਾਨਕ ਸਾਹ ਸੂਰਾ ।। 

ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਸਾਹ । 

ਅਸਾ ਵਲਿ ਜੋ ਭਗਤ ਹੈਨਿ ਤਿਨਾਹ ਦੇ ਸੁਣਹੁ ਸਨਾਹਿ । 

ਤੁਰਕਾ ਵਿਚ ਇਮਾਮ ਹੈਨਿ ਹਿੰਦੂ ਭਗਤ ਕਹਾਨ । 

ਆਖਣ ਅੰਦਰ ਦੋਇ ਹੈ ਇਕੋ ਭੇਦ ਡਸਾਨ । 

ਆਪੋ ਆਪਣੇ ਮਜਬ ਦੇ ਸਭੇ ਹਨਿ ਸਿਰਦਾਰ । 

ਜਿਤੀ ਭਗਤ ਅਸਾ ਵਲਿ ਕਰਹੋ ਨਾਮ ਉਂਚਾਰ ! 

ਅਵਲ ਭਗਤ ਕਬੀਰ ਹੈ ਪਿਛੇ ਰਾਮਾ ਨੰਦ । 

ਪਾਇਆ ਕਬੀਰ ਮਰਾਤਬਾ ਗੁਰ ਮਿਲਿਆ ਰਾਮਾ ਨੰਦ 1 

ਕਾਇਮ ਜੁਸਾ ਕਬੀਰ ਦਾ ਰਹਿਆ ਵਿਚ ਜਹਾਨ । 

ਨ ਦਬਿਆ ਨਾ ਸਾੜਿਆ ਨਾ ਹਿੰਦੂ ਮੁਸਲਮਾਨ । 

ਗੁਰਕੌਲੋ ਉਕੜਾ ਥੀਆ ਸਿਖੁ ਪਰਵਾਨੁ । 

ਸਾਰੇ ਬਰਹ ਭਗਤ ਹਨਿ ਮੀਰਾ ਬਾਈ ਅਧ ਪਛਾਨ । 

ਤੀਜਾ ਭਗਤੁ ਰਵਿਦਾਸ ਹੈ ਚਉਥਾ ਹੈ ਨਾਮ ਦੇਉ । 


1. ਗੁ. ਨਾ. ਯੂ. 16 ਤੇ 17 ਵਿਚ 'ਜੈਤਾਨਿ' ਸਬਦ ਹੈ । ਪੱਤਰਾਂ (144/6), (2276) 


00702੬0 7) ਤਿਹੂੰ3 7075/ 117 


ਮ਼ੁਲ-ਪਾਠ 213 


ਪੀਪਾ ਨਾਮਾ 'ਪੰਜਵਾਂ ਛੇਵਾਂ ਬੇਣੀ ਸਤਵਾਂ ਹੈ ਜੋ ਦੇਉ । 

ਅਨਠਵਾਂ “ਬਾਲਮੀਕ ਭਗਤ ਹੈ ਨਾਵਾ ਸਧਨਾ ਜਾਨ । 

ਦਸਵਾ ਧੈਨਾ ਜਟੁ ਹੈ ਜਿਸ ਠਾਕੂਹ ਮਿਲਿਆ ਅਜਾਨ । 

ਭਗਤ ਤ੍ਰਿਲੋਚਨ ਯਾਰਵਾ ਸੈਣਿ ਬਾਰਵਾ ਜਾਨ । 

ਸਭ ਭਗਤਾ ਸਿਰ ਗੁਰੂ ਹੈ ਰਾਮਾਨੰਦ ਪਛਾਨ । 

ਮੀਰਾਂ ਬਾਈ ਭਗਤ ਹੈ ਅਪਾ ਕਰਕੇ ਨਾਰਿ । 

ਨਾਨਕ ਆਖੇ ਪੀਰ ਜੀ ਸਭ ਮਜਬ ਦੇ ਸਿਰਦਾਰ । 

ਗੋਰਖੁ ਈਸਰ ਮਛੇਦ ਨਾਥ ਚਰਪਟ ਗੋਪੀ ਚੰਦੁ । 

ਰਾਜਾ ਭਰਥਰ ਅਮਰ ਸਿਧ ਜਿਸ ਕੀਤਾ ਇਸਥਿਰ ਪਿੰਡ । 

ਸਿਹ ਚਉਰਸੀ ਅਮਰ ਹੈਨਿ ਭਗਤਾ ਵਿਚ ਨਰਿੰਦ । 

ਇਹ ਰਹਸਨ ਜਗ ਅਗਰ ਸਿਧ ਜਬ ਲਗ ਸੂਰਜ ਚੰਦ । 

ਵਡਾ ਭਗਤ ਫਰੀਦ ਹੈ ਸੇਖਾ ਅੰਦਰ ਸੇਖ । 

ਜੁਹਦੀ ਕਰਿ ਤਨਿ ਸਾਧਿਆ ਵਸ ਕੀਤਸੁ ਨਫਸ ਵਿਸੇਪ । 

ਸਭ ਪਹੁਤੇ ਖੁਦਾਇ ਨਾਲ ਸਭ ਮਹਿ ਇਕੁ ਪਛਾਨ । 

ਜੁਗਹ ਜੁਗੈਤਰ ਅਮਰੁ ਹੈਨ ਗਾਵਨਿ ਬੇਦ ਪੁਰਾਨ । 

ਸਾਥ ਉਨਾਹ ਦੀ ਪੀਰ ਜੀ ਲਿਖੀਐ ਵਿਚਿ ਕਿਤਾਬ । 

ਇਮਾਮ ਸਿਰਿ ਇਮਾਮ ਹੈਨ ਇਸ ਹਾਬਾ ਸਿਰਿ ਸਹਾਬ ॥ ੩੭ ॥ 
ਸੁਆਲ ਨਾਨਕ ਸਾਹ ਸੂਰਾ ॥ 

ਸੁਣਹੋ ਪੀਰ ਬਹਾਵਦੀ ਆਖੇ ਨਾਨਕ ਪੀਰ । 

ਬੇ ਗੁਨਾਹ ਜੋ ਜਾਨਵਰ ਕਰਦੇ ਕਿਉ ਤਕਬੀਰ । 

ਜੋਰਾ ਜੁਲਮੁ ਹਰਾਮ ਹੈ ਸੋ ਸਿਰ ਗਰੀਬੀ ਹੋਇ । 

ਬੇਜਬਾਨ “ਫਾਹਾਇ ਅਰਿ ਖਾਵੇ ਮਾਸ ਜੁ ਕੋਇ । 

ਜਿਤਿ ਪੈਦਾਇਸ ਰਬ ਦੀ ਕਾਨ ਹੈਵਾਨ ਨਬਾਤ । 

ਸਭਨਾ ਅੰਦਰ ਇਕ ਰਬੁ ਕੀਚਨ ਨਾਹੀ ਘਾਤ । 

ਕਿਤੀ ਸਈ ਪਾਕ ਹੈ ਕਿਤੀ ਸਈ ਪਲੀਤ । 

ਨਫਸੇ ਕਾਰਨ ਮਾਰੀਅਨਿ ਕਹੀ ਖੁਦਾਇ ਹਦੀਸ । 

ਕਾਰਨ ਸਵਾਦ ਨਫਸ ਦੇ “ਜਾਨਵਰ ਜਿਬੇ ਕਰਾਇ । 

ਜਿਸਨੋ ਕੋਈ ਮਾਰਸੀ ਫਿਰਿ ਉਹ ਭੀ ਕੁਹਸੀ ਆਇ । 


1. ਮੁਲ ਵਿਚ ਅਸਪਸ਼ਟ ਪਾਠ ਹੌਣ ਤੋ 

2: ਮੂਲ ਵਿਚ 'ਬੋਣੀ” ਸੀ ਪਰ ਢੁਕਵ 
(ਉਹੀ) 

3. ਗੁ. ਨਾਂ, ਯੂ. 16 ਤੇ 17 ਵਿਰ ਵੱਖ ਵੱਖ ਸ਼ਦ ਹਨ “ਬਹਾਇਮਾਂ', “ਜਾਨਵਰਾਂ । ਧੁੱਤਰ (145/%), 
(224/ਅ) 

&. ਗੁ. ਨਾ. ਯੂ. 16 ਵਿਚ ਸਬਦ “ਜਾਨਾ? ਹੈ । ਪੁੱਤਰਾ (145/ਅ) 


ਗੁ: ਨਾ. ਯੂ. 17 ਵਿਚ ਲਿਆ ਹੈ । ਪੱਤਰਾ (223/ਅ) 
1 “ਬ੍ 


ਲਮੀਕ” ਹੀ ਹੈ ਜੌ ਗੁ. ਨਾ. ਯੂ. 17 ਵਿਚ ਲਿਆ ਹੈ । 


ਮੱਕੋ ਮਦੀਨੇ ਦੀ ਗੌਸ਼ਟਿ 


ਪੱਕੀ ਨਬਾਤ ਹਲਾਲ ਹੈ ਜੇਤੇ ਮੇਵੇ ਨਾਮ । 

ਅਪਣੀ ਖਾਸ ਜੋ ਗਿੜੋ ਸੋ ਕੀਤੇ ਪਾਕ ਕਲਾਮ । 
ਅੰਦਰ ਕਉਮ ਹੈਵਾਨ ਦੇ ਜੋ ਰੋਵੈ ਵਸਤੁ ਹਲਾਲ । 
ਰਬ ਰਜਾਈ ਜੋ ਮਰੇ ਤਿਸ ਪੁਰ ਛੁਰੀ ਕਲਾਮ । 

ਜੋ ਕੀਤੀ ਰਬ ਹਲਾਲੁ ਹੈ ਸੇਲਗੀ ਹੋਣ ਹਰਾਮ । 
ਤਿਸ ਪਰ ਕਾਤੀ ਰਵਾ ਹੈ ਆਖੀ ਰਬ ਕਲਾਮੁ । 

ਤਨਿ ਦਰੁਸਤਿ ਨ ਮਾਰੀਐ ਜੋ ਫਿਰਦਾ ਗਲੀਆਂ ਮਾਹਿ । 
ਆਈ ਅਜਲ ਜੋ ਗਿੜੇ ਤਿਸੁ ਕਰ ਹਲਾਲੀ ਖਾਹਿ । 
ਬਾਝੋਂ ਪਾਣੀ ਤਾਮਦੇ ਹੋਰ “ਖਾਣਾ ਸਭ ਹਰਾਮੁ । 

ਨਫਸ਼ ਰਜਾਈ ਬਾਤਲੀ ਕਹਿਆ ਮੂਲ ਨ ਮਾਨ । 

ਜੋ ਕਰੇ ਰਿਆਜਤ ਬੈਦਗੀ ਤਿਸਨੋ ਮਾਸੁ ਨਪਾਕ । 
ਸਭਨਾ ਅੰਦਰ ਰਮਿ ਰਹਿਆ ਹਰਦਮ ਸਾਹਿਬ ਆਪ । 


ਜਵਾਬ ਇਮਾਮ ਕਮਾਲਦੀਨ ਸੂਰਾ ॥ 


ਕਹੇ ਇਮਾਮ ਕਮਾਲਦੀ ਸੁਣ ਨਾਨਕ ਸਾਹ ਫਕੀਰ । 
ਥੀਆ ਸਹੀ ਹਲਾਲ ਜਿਉ ਤਿਸਦੀ ਸੁਣ ਤਦਬੀਰ । 
ਭਸਾਜਿਆ ਰਬ ਦਊਦਿ ਨੂੰ ਦੇਇ ਲੁਹਾਰੀ ਸਾਜੁ । 
ਆਇਆ ਘਿਨ ਪੈਕੈਬਰੀ ਜੋ ਰਬ ਫੁਰਮਾਇਆ ਕਾਜੁ । 
ਅਵਲੁ ਆਦਮੁ ਸਾਜਿਆ ਕਾਨ ਹੈਵਾਨ ਨਬਾਤ । 

ਖਾਲੀ ਡਿਸੇ ਨ ਜਾਇਕਾ ਖਾਲੀ ਘਟਿ ਨ ਬਾਟ । 

ਦਊਦ ਕੁਹਾੜਾ ਸਾਜਿਆ ਦੂਜੀ ਕਾਤੀ ਨਾਲ । 

ਕੁਹਾੜਾ ਵਡੇ ਨਬਾਤ ਕੂ ਕਾਤੀ ਕਰੇ ਹਲਾਲੁ । 

ਖਾਲੀ ਥੀਈ ਜਿਮੀਨ ਤਬ ਜਾ ਕਟੀ ਹੈਵਾਨ ਨਬਾਤ । 
ਲਿਖਿਆ ਵਿਚਿ ਕਿਤਾਬ ਦੇ ਸਭ ਥੀਈ ਨਿਆਮਤ ਪਾਕ । 
ਜੋ ਇਤੀ ਸਈ ਨਾ ਮਾਰੀਅਨ ਵਧ ਬਹਨ ਜਿਮੀਨੇ ਮਲ । 
ਇਨਾ ਮਾਰਨ ਰਵਾ ਹੈ ਜੋ ਥੀਈ ਹਲਾਲੀ ਗਲ ॥ ੩੯ 11 


ਜਵਾਬੁ ਨਾਨਕ ਸਾਹ ਸੂਰਾ ॥ 


ਆਖੇ ਨਾਨਕ ਸਾਹ ਸਚੁ ਸੁਣਰੋ ਚਾਰਿ ਇਮਾਮ ਕਮਾਲ । 
“ਜੋ ਗਾਲਬ ਹੋਏ ਇਨਸਾਨ ਪਰ ਮਾਰਨ ਤਿਸੇ ਹਲਾਲ । 


ਅਗਲੀਆਂ ਦੌ ਤੁਕਾਂ ਲਿਥੋ ਵਿਚ ਨਹੀ ਹਨ, ਪੰਨਾ 215 

ਪਾਠਾਂਤਰ 'ਖਾਣਾ ਰੌਰ ਹਰ/ਮ ਗੁ. ਨਾ: ਯੂ. 16 ਪੁੱਤਰਾ (146/6) “ਰੌਰ ਖਾਧਾ ਹੌਰ ਹਰਾਮ” 
. ਨਾਂ. ਯੂ. 17 ਪੱਤਰਾ (225/6) 

. ਨਾ, ਯੂ. 17 ਵਿਚ ਸਾੜਿਆ? ਜੋ ਅਸ਼ੁਧ ਹੈ । ਪੱਤਰਾ (225/ਅ) 

. ਨਾਂ ਯੂ. 17 ਵਿਚ ਤੁਕ ਨਹੀਂ ਹੈ (ਉਹੀ) 


੧੩ ।੩ ,੩ 


215 


'ਗਾਉ ਮੋਸ ਬੁਜੇ ਮੁਰਗੀਆ ਜੋ ਹੋਇ ਹੈਵਾਨ ਗ੍ਰੀਬ । 

ਤਿਹ ਪਰ ਛੁਰੀ ਹਰਾਮੁ ਹੈ ਖਾਵਨ ਤਿਨਾਹ ਪਲੀਤ । 

ਦੁਸਮਨ ਜੋ ਇਨਸਾਨ ਦੇ ਤਿਨਾਹ ਦਾ ਮਾਸੁ ਹਲਾਲ । 

ਮਾਰਨ ਤਿਨਾਹ ਦਾ ਰਵਾ ਹੈ ਸੁਣਹੁ ਇਮਾਮ ਕਮਾਲ । 

“ਜਬਰਾ ਮਾਰਨ ਹੈਘੀਐ ਜੋ ਕਰਨ ਅਗੇ ਤੇ ਜੌਰੁ । 

ਤਿਸ ਪਰ ਜੋਰ ਨ ਲਗੇ ਦੇਣ ਹਰਾਮੁ ਕਰ ਛੌੜ । 

ਜਾਲਮੁ ਮਾਰਨ ਹੈਘੀਅਨ ਚੀਤੇ ਸੇਰ ਪਿਲੰਗ । 

ਤਿਨਾਹਾ ਛਡਹਿ ਹਰਾਮ ਕਰ ਜੋ ਮਾਰਨ ਅਗੋ ਚੈਗਿ । 

ਬਿਨਾ ਰਜਾਇ ਖੁਦਾਇ ਦੀ ਤਿਹ ਪਰ ਛੁਰੀ ਜਵਾਲ । 

ਮੁਈ ਸੈ (ਅ) ਮੁਰਦਾਰ ਹੁਇ ਸਹਕੇ ਜਾਨ ਕੁਹਾਇ । 

ਖਾਣੀ ਏਹੁ ਹਲਾਲ ਹੈ ਤਿਸ ਪਰ ਛੁਰੀ ਰਵਾਇ । 

ਖਾਧਿਆ ਮਾਸ ਗੁਨਾਹ ਹੈ ਜੋ ਜੋਰੀ ਕੀਆ ਹਲਾਲੂ । 

ਜੋਰੀ ਕੁਠਾ ਹਰਾਮੁ ਹੈ ਤਿਸਤੇ ਹੋਇ ਜਵਾਲੂ । 

“ਨਾ ਪਾਕਾ ਸਿਰਿ ਨਪਾਕ ਹੈ ਜੋ ਖਾਵੈ ਮਾਸੁ ਹਰਾਮੁ । 

ਮਨੀ ਖੁਨ ਤੇ ਉਪਜੇ ਏਹੁ ਖਾਣਾ ਕਿਸੇ ਨਾ ਕਾਮ । 

ਮਨੀ ਖੂਨ ਦੀ ਬੂੰਦ ਟੁਕਿ ਲਾਗੇ ਕਪੜੇ ਨਾਲ । 

ਕਪੜਾ ਹੋਇ ਨਾਪਾਕ ਤਬ ਸੁਣਹੁ ਇਮਾਮ ਕਮਾਲ ॥ ੪੦ ॥ 
ਹਦੀਸ । ਰਾਗ ਤਿਲੰਗ ਮਹਲਾ ॥ ੧ ॥ 

ਹਮ ਬੋਦੇ ਯਕ ਰੋਗੀ ਸਾਹ । 

ਦਗਾ ਹਿੰਦੂ ਨਾ ਜੋਗ ਤੁਰਕ ਕਾ ਇਨਾਹ ਦੋਨੋ ਤੇ ਰਾਖ ਇਲਾਹ । ੧ । ਰਹਾਉ । 

ਜਬ ਹਿੰਦੂ ਕੀ ਹੋਤ ਸਕਾਈ ਬਾਂਦੀ ਆਣੀ ਮੇਲ ਕਰਾਇ ।? 

ਚਉਕਾ ਦੇਵੈ ਭਾਂਡੇ ਧੋਵੈ ਕਰਮ ਅਕਰਮੀ ਕਾਰ ਕਮਾਇ । 

ਦਾਮ ਲੈ ਕੇ ਬੇਟੀ ਬੇਚੀ ਤਿਸ “ਬਿਪਰਿ ਕਉ ਮਿਲੈ ਸਜਾਇ । 

ਐਸੋ ਅਮਲ ਹਿੰਦੂ ਕੋ ਦੇਖੋ ਮਤ ਕੌ ਹਿੰਦੂ ਨਾਮ ਕਹਾਇ । 

ਚਾਰ ਕਿਤੇਥੀ ਜੋਰ ਹਰਾਮ ਗਲ ਕਾਟੇ ਨਹੀ" ਮੁਸਲਮਾਨ । 


1, ਗੁ. ਨਾ. ਯੂ. 17 ਵਿਚ ਪਾਠਾਂਤਰ “ਗਉ ਮਾਰ ਬੂਜ” ਹੈ । ਪੁੱਤਰਾ (226/6) ਲਿਥੋ ਵਿਚ ਭੰਸ ਤੇ! 


ਪੰਨਾ 215 

2: ਗੁ. ਨਾ. ਯੂ. 16 ਵਿਚ ਸ਼ਬਦ 'ਗਥਿਹਾ? ਹੈ ਪੁੱਤਰਾ (147/6) 

ਹੈ. ਮੂਲ ਵਿਚ ਪਾਠ “ਤਿਨਾ ਹਲਾਲ” ਸੀ ਅਸਪਸ਼ਟ ਹੌਣ ਤੇ ਗੁ. ਨਾ. ਯੂ. 16 ਡੇ 17 ਵਿਚੋਂ ਉਪਰੋਕਤ 
ਪਾਠ ਲਿਆ ਹੈ । ਪੱਤਰਾ (14//6), (266/ਅ) ਲੋ ੫ 

4. `ਲਿਥੇ ਵਿਚ ਅਗਲੀਆਂ ਚਾਰ ਲਾਈਨਾਂ ਨਹੀ ਹਨ, ਪੰਨਾ 215 

ਹੋ ਗੁ. ਨਾਂ, ਯ. 17 ਵਿਚ ਸ਼ਬਦ “ਬਿਆਹੀ ਹੈ ਲਿਥ ਵਿਚ 'ਬਹਾ ਇ! ਪੁੱਤਰ: (227/6), ਪੰਨ 216 

6. ਉਪਰੋਕਤ ਸ਼ਬਦ ਗੁ, ਨਾ. ਯੂ. 16 ਤੋਂ 17 ਵਿਚੋ ਲਿਆ ਹੈ। ਮਲ ਵਿਚ ਸ਼ਬਦ “ਪੀਰ” ਸੀ। ਜੋ 
ਅਦੁਕਵਾਂ ਹੈ । ਪੱਤਰ (147/ਅ), (227/ਉ 3 


੩੬ 


ਮੌਕੇ ਮਦੀਨੇ ਦੀ ਗੋਸ਼ਟਿ 
ਕਲਮਾ ਜਾਕਾ ਪੜਾ ਜੁ ਰੌਤਾ । 

ਸੂਰਤ ਭੈਨਿਤਾ ਨਬੀ ਨ ਹੋਤਾ । ੨ । 
ਪੈਕਬਰ ਕਲਮਾ ਕੂਕ ਸੁਣਾਇਆ । 
ਸਭਨਾ ਅੰਦਰਿ ਇਕ ਜਵਾਇਆ । 
ਇਕ ਜਾਣਿ ਕਹੀਐ ਤਕਿਬੀਰ । 

ਸਾਚੀ ਦਰਗਹਿ ਮਿਲੈ ਤਜੀਰ ॥ ੩ ॥ 
ਏਕ ਅਲਾਹੀ ਰਾਹ ਬਤਾਇਆ । 
ਇਕ ਜਾਨ ਕਰੀਐ ਤਕਬੀਰ । 

ਸਾਂਚੀ ਦਰਗਹ ਮਿਲੈ ਤਸੀਰ ॥ ੩ ੧ 
ਭਈ ਮਰਜ ਨਬੀ ਬਹੁ ਦੁਖ ਪਾਇਆ । 
ਪਥਰ ਸਾੜ ਉਪਰ ਲਗਵਾਇਆ । 
ਦੇਦ ਭੈਨੇ ਪਥਰ ਫਿਰਿਆਦਾ । 
ਨਾਨਕ ਅਲਹੁ ਨ ਕੀਤਸੁ ਯਾਦ ॥ ੪ ॥ 
ਤਉਰੇਤ ਅੰਜੀਲ ਜੇਬੂਰੁ ਫੁਰਕਾਨਾ । 
ਚਾਰੋਂ ਕੂਕਹ ਜੋਰ ਹਰਾਮ । 

ਅਲਹੁ ਫੁਰਮਾਇਆ ਮਨੇ ਨ ਕੋਇ । 
ਖੁਦੀ ਬਖੀਲੀ ਕਰੇ ਸਭ ਲੋਇ ।। ੫ ॥ 
ਬੇਜਬਾਨ ਪਰ ਛੁਰੀ ਹਰਾਮ । 
ਕਿਆਮਤਿ ਲੇਖਾ ਰਹਿਆ ਅਮਾਨ । 
ਜੈਸਾ ਕਰੇ ਤੈਸਾ ਹੀ ਪਾਵੈ । 

ਹਾਬੋ ਹਾਥੀ ਝਗੜ ਚੁਕਾਵੈ । 

ਜਾਬਰ ਦਰਦ ਵੇਦ ਦਰਵੇਸ਼ । 

ਬੇ ਦਰਦਾ ਕਉ ਕਿਆਮਤ ਪੇਸ । 
ਲੈਣਾ ਦੇਣਾ ਛਡੇ ਨ ਕੋਇ । 

ਆਖਰ ਵਖਤ ਨਿਬੇੜਾ ਹੋਇ ॥ ੪ । 
ਮਨ ਪਥਰ ਜਿਸ ਕਫਾਰ ਸੋਇ । 
ਆਤਸ ਬਿਨਾ ਨਾ ਚੂਨਾ ਹੋਇ। 

ਚੂਨਾ ਹੋਇ ਤਾ ਮੌਮੁ ਕਹਾਵੈ । 

ਤਬ ਨੇ ਮੌਮਨ ਨਾਮੁ ਸਦਾਵੈ ॥ ੫ ॥ 


ਮਲ ਵਿਚ ਤਿੰਨ ਤੁਕਾਂ ਨਹੀਂ ਸਨ ਪਰ ਬਾਕੀ ਸਾਰੀਆਂ ਲਿਖਤਾਂ ਵਿਚ ਹੌਣ ਤੇ ਰਖ ਲਈਆਂ 
ਗਈਆਂ ਹਨ । 

ਮ੍ਰਲ ਵਿਚ ਇਹ ਤੁਕ ਬਾਕੀਆਂ ਨਾਲੋ” ਵਾਧੁ ਹੈ । 

ਗੁ. ਨਾ. ਯੂ. 17 ਵਿਚ ਅਗਲੀਆਂ ਦੋ ਤੁਕਾਂ ਨਹੀ” ਹਨ । ਪੱਤਰਾਂ (227/0) 


ਮ੍ਰਲ=ਪਾਠ 217 


ਹਕ ਰਾਹਿ ਵਿਚਿ ਰਹੇ ਹੈਰਾਨਾ । 

ਹਕ ਹਲਾਲ ਬਖੋਰੋ ਖਾਨਾ । 

ਰੋਇ ਹਲਾਲ ਲਗੇ ਸਚੁ ਜਾਇ । 

ਤਉ ਨਾਨਕ ਦਰ ਦੀਦਾਰ ਸਮਾਇ । 

ਸਰਾ ਸਰੀਅਤ ਸਚੁ ਪਛਾਣੈ । 

ਸਭ ਤੇ ਮੰਦਾ ਆਪ ਕਉ ਜਾਣੇ । 

ਤਰਾ ਤਰੀਕਤ ਬਦ ਅਮਲ ਤਜਾਵੈ । 

ਤਬ ਹੀ ਹਕਿ ਰਾਸਤੀ ਪਾਵੈ ॥ ੭ ॥ 

ਮਾਫਰਤ ਨਫਸ ਕਉ ਮਾਰੇ.। 

ਆਪ ਤਰੇ ਸਭ ਉਮਤ ਤਾਰੇ । 

2ਐਸਾ ਦਾਨਸਵੈਦ ਉਲਮਾਇ । 

ਮਰੇ ਨ ਜੀਵੈ ਆਇ ਨ ਜਾਇ॥੮॥ 

ਤਬ ਲਗੁ ਦੁਨੀਆ ਆਤਸਮਾਹੀ । 

ਜਬ ਲਗ ਹਕਿ ਪਛਾਨਾ ਨਾਂਹੀ । 

ਹਕ ਮੁਕਾਮ ਜਿਨੀ ਪਛਾਨਾ । 

ਸਰਪਰ ਤਿਸਤੇ ਤਿਸਹੀ ਜਾਣਾ ॥ ੯ ॥ 

ਸਚ ਕੀ ਕਾਤੀ ਸਚੁ ਸਭ ਸਾਰੁ । 

ਘਾੜਤ ਘੜੀ ਦਊਦ ਲੁਹਾਰੁ । 

ਅਚੁ ਕੀ ਸਾਣਿ ਲਈ ਕਿਲਕਾਇ । 

ਗੁਣ ਕੀ ਥੇਕਾ ਮਾਹਿ ਸਮਾਇ ॥ ੧੦। 

ਤਿਸਦਾ ਕੁਠਾ ਹੋਵੈ ਸੇਖੁ । 

ਲੋਹੂ ਲਬੁ ਨਿਕਥਾ ਵੇਖੁ । 

ਹੋਇ ਹਲਾਲ ਹਰਾਮੁ ਤਜਾਵੈ । 

ਤਉ ਨਾਨਕ ਸੁੰਨ ਮਸੀਤ ਸਮਾਵੈ ॥ ਮ. ੧ ॥ 
ਤਿਲੈਗ ਮਹਲਾ ੧ 

ਅਵਲਾ ਅਵਲ ਏਕ ਖੁਦਾਈ । 

ਦੂਸਰੀ ਕੁਦਰਤ “ਸਾਜ ਦਿਖਾਈ । 

ਕੁਦਰਤ ਕਲਮਾ ਕੂਕ ਸੁਣਾਇਆ । 


1. ਦੇ ਤੁਕਾਂ ਗੁ. ਨਾ. ਯੂ. 17 ਵਿਚ ਨਹੀ ਹਨ । ਪੱਤਰਾ (22816) ੍ 
ਮ੍ਰਲ ਤੇ ਗੁ. ਨਾ, ਯੂ 16 ਵਿਚ ਅਯੂਰ! ੫!ਠ ਹੌਣ ਤੇ ਗੁ. ਨਾ. ਯੂ. 17 ਅਨੁਸਾਰ ਪੂਰਾ ਕੀਤ' ਹੈ । 

ਪੱਤਰਾ (148/ਅ), (228) 

3. ਅਗਲੀਆਂ ਤੁਕਾਂ ਦਾ ਪਾਠ ਆਦਿ ਗ੍ਰੰਥ ਆਧਾਰਿਤ ਹੈ, ਆਦਿ ਗ੍ਰੰਥ ਪੰਨਾ 956 

4, ਪਾਠਾਂਤਰ ਕਰਿ ਦਿਖਲਾਈ) ਗੁ. ਨਾ, ਯੂ. 16 ਪੱਤਰਾ (148/ਅ) 


1679260 70 78737 079751/ /7037) | ॥01781157016100.0 


ਮੱਕੋਂ ਮਦਨੇ ਦੀ ਗੋਸ਼ਟਿ 
ਏਕੁ ਅਲਾਹੀ ਰਾਹਿ ਬਤਲਾਇਆ । 

ਵਾਹੁ ਵਾਹੁ ਕਾਦਰ ਤੇਰੀ ਕੁਦਰਤਿ ਜਾਨਿ । 
:ਸਿਰ ਪਰਿ ਮਉਤ ਸਾਹ ਸੁਲਤਾਨੀ ॥ ੧ ।। ਰਹਾਉ ॥ 
ਕੁਦਰਤਿ ਸਿਰਜੇ ਆਦਮ ਹਾਵਾ । 

ਤਿਨਾਹ ਭੀ ਕੀਤਾ ਬਹੁਤਾ ਦਾਵਾ 1 

ਸਤ ਚੀਜ ਜਿਨ ਮਿਲੇ ਬਕਾਈ । 

ਸੋ ਭੀ ਮਉਤੇ ਕੀਏ ਫਨਾਈ । 

ਆਦਮ ਕਈ ਪੈਕੋਬ੍ ਹੂਏ । 

ਖੁਦੀ ਤਕਬਰੀ ਕਰ ਕਰ ਮੂਏ ॥ 

ਆਪਣੀ ਕੁਠੀ ਰਵਾ ਕਰਮਾਨੀ । 

ਸੇਭੀ ਮਉਤੇ ਕੀਏ ਫਾਨੀ ॥ ੩ ॥ 

ਯਾਰ ਮਸਾਇਕ ਬਜਰਕ ਲਾਇਕ । 

ਮਿਹਤਰ£ ਸਲੇਮਾ ਕੋ ਹੋਈ ਇਨਾਇਤ 1 
ਪਰੀਆਂ ਦੇਵ ਜਿਨ ਬੇਦੀ ਦੀਨੇ । 

ਸੇ ਭੀ ਮਉਤਹਿ ਲਾਇਕ ਕੀਨੇ ॥ ੪ 
ਤਾਜਕੁਲਾਹ ਸਿਰਦਾਨੇ ਬੀਨੇ । 

ਖ਼ਾਲਿਕ ਸੋ ਪਾਸਿ ਪੜਿਦੇ ਕੀਨੇ । 

ਯਾਰ ਮਹੌਮਦ ਨਿਕਟਿ ਖੁਦਾਇ । 

ਸੇਭੀ ਮਉਂਤੇ ਕੀਏੇ ਫਨਾਈ ॥ ੪ ॥ 

ਮੂਰਤ ਜਾਲ ਅਲੀ ਸੇਰ ਖੁਦਾਈ । 

ਖਾਲਕ ਜਾ ਕੌ ਦੀਈ ਅਤਾਈ 1 

ਯਾਰ ਮਹੈਮਦੀ ਬੈਧਪਾ ਭਾਈ । 

ਸੇਭੀ ਮਉਤੇ ਕੀਏ ਫਨਾਈ । 

“ਲੋਹ ਕਲਮ ਜਿਮੀ ਅਸਮਾਨ । 

ਖਾਲਕ ਰੂਹ ਰਖੇ ਅਮਾਨ । 
ਮਰਨ ਜੀਵਨ ਦੀ ਗਮੀ ਨ ਕਾਈ 1 

ਸੇ ਭੀ ਮਉੜੇ ਕੀਏ ਫਨਾਈ । 
ਖਾਨ ਮਲੂਕ ਉਮਰੇ ਸਿਕਦਾਰਾ 1 
ਸੇ ਭੀ ਮੁਸਾਫਰ ਚਲਣੇਹਾਰਾ । 


ਪਾਠਾਂਤਰ “ਸਿਰਿ ਮਉਤਿ ਸਾਹਿਬੁ ਸੁਲਤਾਨ, ਪੱਤਰਾ (145/6), (228/ਅ) 
ਪਾਠਾਂਤਰ “ਸਿਲੇਮਾਨਿ ਕੌਈ ਵਿਨਾਇਤ? ਗੁ. ਨਾ. ਯ. 17 ਪੁੱਤਰਾ (229/6) 
ਗੁ. ਨਾ. ਯੂ. 16 ਵਿਚ ਇਹ ਤੁਕ ਨਹੀ” । 17 ਵਿਚ _ਇਸ ਤੋ” ਲੈ ਕੇ ਚਾਰ ਤ੍ਕਾਂ ਨਹੀ ਹਨ 1 


ਪੱਤਰਾ (149/6), (229/ਅ) 


ਸ੍ਰਲ=ਪਾਠ 219 


ਸਦੋਲ ਦਮਾਮੇ ਗਏ ਬਜਾਈ । 

ਜੇ ਭੀ ਮਉਤੇ ਕੀਏ ਫਨਾਹੀ । 

ਕਹਤ ਕਬੀਰ ਖੁੰਦੀ ਜਣਾਵਹਿ । 

ਆਦ ਜੁਗਾਦ ਅਨੀਅਤ ਪਾਵਹਿ 1 

ਨਾਨਕ ਜੇ ਕੌ ਏਕ ਪਛਾਨੇ । 

ਤਾ ਕੁਝ ਪੰਦ ਨਸੀਹਤ ਜਾਣੇ ॥।੪॥੨॥ 
“ਤਿਲੈਗੁ ਮਹਲਾ ॥ ੧1 ਰਿਸਾਲਾ ॥ 

ਆਵੈ ਕਾਲ ਕਹਾ ਕੌ ਜਾਇ । 

ਜਲਬਲ ਮਹੀਅਲ ਕਾਲ ਸਮਾਇ । 

ਪਾਣੀ ਪਉਣ ਅਗਨੀ ਫੁਨਕਾਲ । 

ਧੁਰਤੀ ਕਾਲ ਪਸਾਰਿਆ ਜਾਲ ॥ ੧ ॥ 

ਰਵਿਸਸ ਤਾਰਾ ਮੰਡਲ ਰੂਏ । 

ਹਰੂਹ ਪ੍ਰਹਲਾਦ ਅਟਲ ਹੋਇ ਮੂਏ ( 

ਜਤੀ ਸਤੀ ਨਉ ਨਾਥ ਕਹਾਏ । 

ਸਿਧ ਚਉਰਾਸੀ ਕਾਲ ਪਚਾਏ ॥ ੨ ॥ 

ਨਿਸਿ ਬਾਸੁਰ ਤਟ ਦੇਵ ਦਿਵਾਲਾ । 

ਕਾਲ ਨ ਛੇਡੇ ਕਾਨ ਗੁਆਲਾ । 

ਮੋਨੀ ਜੋਨੀ ਫਿਰ ਫਿਰ ਥਾਕੇ । 

ਸੁਰਨਰ ਮੂਏ ਕਾਲ ਕੇ ਚਾਪੇ ॥ ੩ ॥ 

ਰਾਣਾ ਰੈਕ ਨ ਕੋਈ ਰਰੇ । 

ਪਕੜ ਚੋਟ ਕਾਲ ਸਭ ਗਹੇਂ । ੩ 

ਖਾਣੀ ਚਾਰ ਨ ਰਹਸੀ ਜਗਮੈ । 

ਕਾਲ ਪਸਾਰਿਓ ਬੋਧਨ ਪਗਮੈ ॥ ੪ ॥ 

ਪੀਰ ਮੋਰ ਸਾਦਕ ਅਰ ਸਾਲਕ । 

ਖਲਕਤ ਮਰੇ ਸਦਾ ਥਿਰੁ ਖਾਲਕ ।” 

ਜੋ ਦੀਸੈ ਸੋ ਸਗਲ ਸਿਧਾਵੈ । 

ਕਾਲ ਸਬਲੁ ਨਹੀ ਛੂਟਨ ਪਾਵੈ ॥ ੫ ॥ 

ਕਾਲ ਜਲਾਦ ਸਭਾ ਚੁਣ ਮਾਰੀ । 

ਰਿਖ ਮੁਨੀਸਰ ਅਰ ਸੈਸਾਰੀ । 

ਜੋ ਦੀਸੈ ਸੋ ਸਗਲ ਖਪਾਵੈ । 

ਤੰ ਲੋਕ ਮਹਿ ਬਚਨੁ ਨ ਪਾਵੈ ॥ ੫ ॥ 
(. ਅਸ਼੍ਧ ਤੇ ਅਧੁਰਾ ਪਾਠ ਹੈ । ਉਹੀ 

੧ 


ਪੰਨਾ 377 ਉਪਰ ਵੀ ਆਇਆ ਹੈ । 
ਨ 16 ਵਿਚ ਪਾਠ “ਫਿਰ ਖਲਕਿਤਿ? ਹੈ । ਪੱਤਰ! (150/6) 


ਰ੨1 ੧ (੨ 2੧੬ 


ਮੱਕੋਂ ਮਦੀਲੇ ਦੀ ਗੋਸ਼ ਫਿ 


7ਚਉਥਾ ਤਬਕ ਕਾਲ ਕੈ ਵਸਿ । 

ਕਾਲ ਛਾਡਿ ਵਿਤ ਜਾਟੀਐ ਨਸਿ । 

ਕਾਲ ਜਲਾਇ ਸਭੇ ਜਗ ਖਾਇਆ । 

ਤ੍ਰਾਈ ਲੋਕ ਮੈ ਰਹਿਣ ਨ ਪਾਇਆ । 

ਕਾਲ ਕੇ ਵਸਿ ਭਏ ਰਾਮ ਰਸੂਲ । 

ਬਰਸਿਰ ਨਾਨਕ ਕਾਲ ਕਬੂਲ ॥ ੪ ॥ ੩ ॥ 


ਸੂਰਾ? ॥ 


ਕਾਲ ਭਇਆ ਬਹੁਰੂਪੀਆ ਘਟਿ ਘਟਿ ਰਹਿਆ ਸਮਾਇ । 

ਜਹਾਂ ਜਹਾਂ ਦੇਖੋ ਧਿਆਨੁ ਧਰ ਸਭ ਮਹਿ ਰਹਿਆ ਸਮਾਇ ॥ ੪। ੪ ॥ 
“ਜਾਹਦੀ ਕਬੀਰ ਭਗਤ ਰਾਗੁ ਤਿਲੰਗ । 

ਬੈਦੇ ਤੈ ਹਰਦਮ ਸਾਹਿਬ ਨ ਜਾਨਾ । 

ਹਿੰਦੂ ਪੂਜਹ ਦੇਵ ਦੇਹੁਰੇ ਮੁਰਦੇ ਗੋਰੀ ਤੁਰਕਾਨਾ ॥ ੧ । ਰਹਾਉ ॥ 
“ਆਨਿਆ ਜੀਉ ਪਸਾਰਿਆ ਕਰ ਬਸਿ ਗਲਾ ਕਾਟ ਕੇ ਮਾਸੁ ਲੀਅ । 
ਮਾਰਿਆ ਜੀਉ ਹਰਾਮ ਰੋਤ ਹੈ ਮੁਲਾਂ ਕਹੁ ਹਲਾਲ ਥੀਆ । 

ਮੱਲਾਂ ਕਹਤ ਮਾਸੁ ਪਾਕ ਹੈ ਪਾਕ ਪਵਿਤ ਸਭੇ ਕਰ ਖਾਈ । 

ਮਨੀ ਖੂੰਨ ਤੇ ਮਾਸੁ ਉਪੰਨਾ ਮਾਸੁ ਪਲੀਤ ਹੋਇਆ ਇਉ ਭਾਈ । 

ਮਾਸੁ ਨ ਪਾਕ ਨਹੀ ਹੋਵੈ ਜੀਆ ਮਾਰ ਦੁਖ ਦੇਵੈ । 

ਜਿਸ ਕਾ ਮਾਸ ?ਚਚੋਰਹ ਮੂਲਾ ਫੇਰ ਮਾਸ ਓਹੁ ਲਵੈ ॥ ੩ ॥ 

ਮੁਲਾਂ ਮੁਰਗ ਮੁਰਗਿਣ ਹੋਇ ਮੁਲਾਂ ਏਹੁ ਪਰਤਖ ਦਿਸੀਵੈ । 

ਬਕਰੀਆ ਕਸਾਈ ਕੁਠੇ ਦਿਤਾ ਫੇਰ ਮੰਗੀਵੈ ॥ ੪ ।। 

'ਬਾਤਲ ਬਾਤ ਨ ਮੁਖ ਤੋ ਸਾਚੀ ਪੜਦੇ ਵਿਚ ਜੁ ਹੋਈ । 

ਸਾਈ ਗਲ ਸਚਾਵੀ ਮੁਲਾਂ ਪ੍ਰਗਟ ਦਸੀਵੈ ਜੋਈ । 

ਪੁਸਤਕ ਪੜ ਪੜ ਹਿੰਦੂ ਭੁਲੇ ਮੁਸਲਮਾਨ ਕੁਰਾਨ । 

ਕਹਤ ਕਬੀਰ ਓਇ ਨਰਕ ਪੜੈਗੇ ਜਿਨ ਹਰਿਦਮੁ ਸਾਹਿਬ ਨ ਜਾਨ ॥ ੩ ॥ 
'ਗਉ_ ਸੂਰ ਕੀ ਏਕਾ ਕਾਇਆ ਏਕੋਂ ਲੋਹੁ ਚਾਮਾਰੇ । 

ਕਹਤ ਕਬੀਰ ਦੋ ਕਹੁ ਨ ਦੇਖੋ ਘਟਿ ਘਟਿ ਏਕੋਂ ਰਾਮਾਰੇ ।8॥8੪॥ 


1. 
ਪੀ 


ਲਿਥੋ ਵਿਚ ਅਗਲੀਆਂ ਪੰਜ ਲਾਈਨਾਂ ਨਹੀ ਹਨ, ਪੰਨਾ 217 
ਗੁ. ਨਾ. ਯੂ. 17 ਤੇ ਲਿਥੋ ਵਿਚ ਦੌ ਤੁਕਾਂ ਦਾ ਪਾਠ ਨਹੀਂ” ਹੈ। ਪੁੱਤਰਾ (230/ਅ) ਪੰਨਾ 217, 
ਪੰਨਾ 376 ਤੇ ਦੁਬਾਰ' ਆਈਆਂ ਹਨ । 

ਇਥੋਂ ਵਿਚ ਅਗਲੇ ਪੰਜ ਸ਼ਬਦਾਂ ਦਾ ਪਾਠ ਨਹੀਂ ਹੈ । (ਉਹ)) 

ਮਲ ਨਾਲੋ' ਥਹੜ' ਅੰਤਰ ਹੌਣ ਤੇ ਬਹੁ ਸੰਮਤ) ਵਾਲਾ ਪਾਠ ਰੁਖ ਲਿਆ ਹੈ। 

- ਨਾਂ, ਯੂ. 17 ਵਿਚ ਸ਼ਬਦ “ਚੜੇ” ਹੈ । ਪੁੱਤਰਾ (230/ਅ) 

ਨਾ. ਯੂ. 17 ਵਿਚ ਅਗਲੀਆਂ ਦੇ ਤੁਕਾਂ ਨਹੀ ਹਨ । ਪੱਤਰ! (ਉਹ) 

- ਨਾਂ, ਯੂ 16 ਤੇ 17 ਵਿਚ ਦੋ ਸਬਦਾਂ ਦਾ ਕ੍ਰਮ ਅੱਗੇ ਪਿਛੋ ਹੈ । ਪੱਤਰਾ (150/ਅ), (23116) 


੬੩ ੬ ੬੩ 


ਮ੍ਰਲ=ਪਾਠ 221 


“ਗਉੜੀ ॥ ੫ ॥ ਐਸੇ ਲੋਗਨ ਸਿਉ ਕਿਆ ਕਹੀਐ । 
ਗਉੜੀ ॥ ਬੇਦ ਕਤੇਬ ਕਰਹੁ ਮੌਤ ਝੂਠੇ ..... 
“ਤਿਲੌਗ ॥ ੧ ॥ 


ਦਰਦਵੈਦ ਦਰਵੇਸ ਹੈ । ਬੇਦਰਦ ਕਸਾਈ ਹੈ । 

ਕਉ ਗਲ ਛੁਰੀ ਚਲਾਈਐ ਹੋਇ ਨਹੀ ਪੀੜ ਪਰਾਈ ਹੈ ॥ ੧ ॥ ਰਹਾਊ । 
ਕਿਆ ਬਕਰੀ ਗਾਇ ਹੈ ਕਿਆ ਆਪਣਾ ਜਾਇਆ । 

ਸਭ ਕਾ ਲੋਹੂ ਏਕੁ ਹੈ ਸਾਹਿਬ ਫੁਰਮਾਇਆ । 

ਜਵਾ 'ਐੇਰ ਜੋ ਪੈਕੈਬਰ ਤਮਾਮ ਉਮਰਿ ਮਹਿ ਖਾਇਆ । 

“ਡੁਰਤੇ ਰਹੇ ਖੁਦਾਇ ਤੇ ਨਹੀ ਗਲ ਕਟਾਇਆ ।। ੨॥। 

ਭੂਖੇ ਕਉ ਭੋਜਨੁ ਦੀਜੀਐ ਪਿਆਸੇ ਕਉ ਪਾਣੀ । 

ਦਰਗਹ ਏਹੁ ਮਨਜੂਰ ਹੈ ਸਾਚੀ ਕਰ ਜਾਨੀ ॥ ੩ ॥ 

ਕਿਆ ਧਰਤੀ? ਅਸਮਾਨ ਮਹਿ ਕਿਹਾ ਦੋਜਕਿ ਮਾਹੀ । 

ਕਹੁ ਕਬੀਰ ਬੇਦ ਰਦਿ ਕਉ ਕਹੂੰ ਠਉਰ ਜੁ ਨਾਹੀ ॥ ੪ ॥ 8੭ ॥ 


ਰਾਗ ਗਉੜੀ ।। 


ਸਾਧੋ ਏਕ ਪੰਥ ਦੋ ਬਾਟਾ ਰੇ । 

ਆਦਿ ਏਕੁ ਅੰਤ ਹੈ ਏਕੋ ਜਹਾਂ ਮਾਰਗੁ ਯਹ ਫਾਟਾ ਰੇ ॥ ੧ ਰਹਾਉ ॥ 
ਹਿੰਦੂ ਕੀ ਹਦਿ ਗਉ ਦੇਹੁਰਾ ਤੀਰਥ ਬਰਤ ਇਸਨਾਨਾ ਰੇ । 

ਬਕਰੀ ਮਾਰਿ ਮਾਸੁ ਮੁਖ ਮੇਲਹਿ ਤਿਨ ਕੌਸੇ ਰਾਮਹਿ ਜਾਨਾਂ ਰੇ । 

ਰੋਜਾ ਰਖਹਿ ਨਿਮਾਜ ਗੁਜਾਰਹਿ ਮਕੇ ਮਸੀਤ ਲਪਟਾਨਾ ਰੇ । 


ਡੇ 


4 


ਅਗਲੇ ਦੇ ਆਦਿ ਗ੍ਰੰਥ ਵਿਚ ਲਏ ਗਏ ਸ਼ਬਦ ਹਨ । ਪਾਠਾਂਤਰ ਵੀ ਕੌਈ ਨਹੀ', ਇਸ ਲਈ 
ਕੇਵਲ ਆਰੰਭ ਦਾ ਪਾਠ ਰਖ ਕੌ ਬਾਕੀ) ਛਡ ਦਿੱਤਾ ਹੈ । 

ਆਦਿ ਗ੍ਰੰਥ ਤੋਂ ਬਾਹਿਰਾ ਸ਼ਬੁਦ । 

ਗੁ. ਨ।. ਯ੍ਰ. 16 ਤੋ 17 ਵਿਚ ਸ਼ਬਦ “ਮਣ” ਹੈ । ਪੱਤਰਾਂ (155/ਅ), (231/6) 

ਮੂਲ ਵਿਚ ਪਾਠ “ਸਾਹਬ ਸੰ ਡਰਤੇ ਰਹੇ ਨਹ) ਗਲ ਕਟਾਇਅ! ਸੀ ਪਰ ਬਾਕੀ ਸਭ ਵਿਚ ਉਪਰ 
ਦੀ ਤਰ੍ਹਾਂ ਹੋਣ ਤੇ ਬਹੁ ਸੰਮਤੀ ਪਾਠ ਰ[ਖਆ ਹੈ । 

ਗੁ. ਨਾ. ਯੂ. 1? ਵਿਚ ਪਾਠਾਂਤਰ “ਦੀਨ ਮਹਿ ਕਿਆ ਦੂਨ) ਮਹਿ” ਹੈ। ਪੱਤਰਾ (231/6) 

ਇਸ ਸ਼ਬਦ ਦ) ਬਾਂ ਵੱਖਰਾ ਸ਼ਬਦ ਹੈ । ਰਾਗ ਗਉੜੀ । ਸਾਧੇ ਦੌਉ ਮਹਿ ਮੈ ਡੀਠਾ । ਹਿੰਦੂ ਤਰਕ 
ਦੋਊ ਕਉ ਲਾਗਾ ਸੁਟ/ਇ ਲੌਭ ਕਾ ਮੀਠਾ । ਰਹਾਉ । ਹਿੰਦ ਕੀ ਦੇਆ ਮਿਹਰ ਤੁਰਕਿਨ ਕੀ ਦੋਨੋ 
ਘਟਿ ਛੇ ਭਾਗੀ । ਉਹ ਛੁਰੀ ਧਰ ਉਹ ਝਟਕਾ ਮਾਰੈ । ਅਗਿ ਦੁਹ੍ਰ੍‌ ਘਰਿ ਲਾਗੀ । ਹਿੰਦੂ ਇਕਾਂਦਸੀ 
ਬਰਤਿ ਕੰਉ ਸਾਧੈ ਦੂਧ ਸਿੰਗਾੜੇ ਸੌਤੀ । ਮੰਨ ਕੇ ਹਠਿ ਅੰਨ ਕੌ ਤਿਆਗੇ ਖਾਵਹਿ ਸਾਗਰ 
ਗੌਤੀ । 2। ਫੌਜਾ ਰਖਹਿ ਨਿਵਾਜ ਗੁਜਾਰਹਿ ਕਿਬਲੌ ਸੀਸ ਨਿਵ'ਵੇ । ਉਠ ਕੇ ਜਿਸੰਤ ਕਹਾ ਕੇ 
ਸਾਧੋਂ ਸਾਂਝਿ ਕੌ ਮੁਰਗੀ ਮਾਰਹਿ । 3 । ਗਉ ਭੀ ਏਕੋ ਸਰ ਭੀ ਏਕ ਛਕ ਲੇਹੁ ਇਕ ਚਾਮਾਂ । ਕਹਿਤ 
ਕਬੀਰ ਸੁਣਹੁ ਰੌ ਸਾਧ ਘਟਿ ਘਟਿ ਰਾਮ ਸਮਾਨਾਂ । 4 । ਪੱਤਰਾ (531/ਅ) ਅੱਗੋਂ ਸ਼ਬਦ ਐਸੇ 
ਲੋਗਨ ਸਿਓ ਕਿਆ ਕਹੀਐ----ਅਤੇ ਗਉੜੀ 'ਥੌਦ ਕਤੇਬ ਕਹ ਮਹਿ ਝ੍ਰਠੇ----ਚਲਦਾ ਹੈ । 
ਦਿਸ ਤੱ“ ਅੱਗੇ ਚਾਰ ਸ਼ਬਦ ਇਸ ਵਿਚ ਨਹੀ” ਹਨ । ਉ 


ਮੱਕੇ ਮਦੀਨੇ ਦੀ ਗੋਸ਼ਟਿ 


ਤਸਬੀ ਫੇਰਹਿ ਤਕਬੀਰ ਨ ਛ'ਡਹਿ ਤਿਨ ਕੈਸੇ ਅਲਹ ਪਛਾਨਾ ਰੇ ॥ ੧ ॥) 
ਮਾਕੇ ਗਲੇ ਜਨੇਊ ਨਾਹੀ ਪੂਤ ਕਹਾਵੇ ਪਾਡੇ ਰੇ । 

ਬੀਬੀ ਕਉ ਤਾ ਸੁੰਨਤ ਨਾਹੀ ਬ੍ਰਾਹਮਣ ਕਾਜੀ 'ਭਾਂਡੇ ਰੇ । 

ਆਪਣੇ ਮਤ ਕਉ ਕਾਨ ਛਿਦਾਏ ਸੁਨਤ ਉਰੇ ਕਰਾਈ ਰੇ । 

ਜੋ ਕਰ ਹੁਕਮ ਖੁਦਾਈ ਰੋਤਾ ਧੁਰ ਹੀ ਕਾਟੀ ਆਈ ਰੇ ॥ ੨ ॥ 

ਗਊ ਸੁਰ ਕੀ ਏਕਾ ਕਾਇਆ ਏਕੋਂ ਲੌਹੂ ਰਾਮਾ ਰੇ । 

“ਕਹਿਤ ਕਬੀਰ ਦੇ ਕਹੂੰ ਨ ਦੇਖੇ ਘਟਿ ਘਟਿ ਏਕੋਂ ਰਾਮਾ ਰੇ ॥ ੪/੪੮ ॥ 


ਪ੍ਰਭਾਤੀ ॥ 


$ਅਲਹੁ ਏਕ ਮਸੀਤ ਬਸਤੁ ਹੈ ਅਵਰ ਮੁਲਖ ਕਿਸ ਕੇਰਾ 1...... 


“ਰਾਗ ਮਾਰੂ ॥ 


ਮਤ ਵੇ ਲੋਕ ਬਹੁਸੋ ਕੋਈ । 

ਜਬ ਲਗ ਖੁਹਰਮ ਮਹਲ ਨ ਹੋਈ ॥ ੧ ਰਹਾਉ ॥ 
ਏਕ ਹੀ ਈਖ ਏਕ ਹੋ ਰਾਸ । 

ਕੋਉ_ ਭਇਆ ਮਾਨਸ ਕੋਰੂ ਭਇਆ ਪਸਾ ॥ ੧ ॥ 
ਏਕਾ ਬ੍ਰੰਦ ਕੇ ਸਕਲ ਸਰੀਰੁ । 

ਕੋਊ ਭਇਆ ਗੁਰਵਾ ਕੋਊ ਭਇਆ ਪੀਰੂ 1 
ਹਿੰਦੂ ਤੁਰਕ ਝਗੜ ਮਤੁ ਮਰਹਿ । 

ਆਪੋਂ ਆਪਣੀ ਕਰਨੀ ਕਰਹਿ ॥ ੩ ॥ 

ਰਾਮ ਰਹੀਮਾਂ ਹੈ ਦੋ ਕਸਬੀ । 

ਉਨ ਲਈ ਮਾਲਾ ਉਨ ਲਈ ਤਸਬੀ ॥ ੪ ॥ 
ਓਇ ਪੂਰਬ ਓਇ ਪਛਹੁ ਹੇਰਾਂ । 

ਦੋਊ ਕੀਮਤ ਹਿਰ ਲਈ ਚੌਰਾ । 

ਓਇ ਜਾ ਰਹਿ ਓਇ ਗਾਡਰ ਗੋਰਾ । 

ਉਨ ਮਸੀਤ ਉਨ ਠਾਕੁਰ ਦੁਆਰਾ । 

ਦੋਨੋ ਤੇ ਹਰਿ ਰਹਿਓ ਨਿਆਰਾ ॥ ੬ ॥ 

ਕਹਤ ਕਬੀਰ ਸਗਲ ਰੇ ਭੈਦੂ । 

ਬੋਲਣ ਹਾਰੁ ਤੁਰਕ ਨਹੀ” ਹਿੰਦੂ । 


ਇਸ ਤੱ ਪਹਿਲੇ ਮੁਲ ਵਿਚ “ਦੋਨੋ ਕਾਚੇ" ਸਬਦ ਸਨ । 

ਗੁ.ਨਾ.ਯੂ. 16 ਤੇ ਲਿਥੋਂ ਵਿਚੋਂ“ 'ਤੁਕ ਲੈ ਕੇ ਪਾਈ ਹੈ, ਮੂਲ ਵਿਚ ਨਹ!” ਸੀ । ਪੱਤਰਾ (151/%), 
ਪੰਨਾ 217 

ਲਿਥੋ ਵਿਚ ਅਗਲੇ ਤਿੰਨ ਸ਼ਬਦ ਨਹ” ਹਨ । ਗੁ. ਨਾ. ਯ੍ਰ. 19 ਵਿਚ ਇਸੌ ਸ਼ਬਦ ਦਾ ਸਿਰਲੇਖ 
“ਗਉੜੀ? ਹੈ । ਪੁੱਤਰਾ (151/ਅ) 

ਇਹ ਸ਼ਬਦ ਆਦਿ ਗ੍ਰੰਥ ਅਨੁਸਾਰ ਰੋਣ ਕਾਰਨ ਪਾਠਾਂਤਰ ਨਾ ਰੋਣ ਕਾਰਣ ਕਢ ਦਿੱਤਾ ਹੈ । ਕੋਵਲ 
ਆਰੰਭ ਰਖ ਲਿਆਂ ਹੈ । 


ਮਲ=ਪਾਠ 223 


“ਗਉੜੀ ॥ 
ਮੈੜੋ ਸਹਸੇ ਸਭ ਜਗੁ ਖਾਇਆ ਰੇ । 


ਏਕ ਰਾਮ ਦੂਜਾ ਨਹੀ” ਕੌਈ । 

ਕਿਨ ਇਹੁ ਜਗੁ ਭਰਮਾਇਆ ਰੇ ।। ੧ ਰਹਾਉ । 

ਏਕਾਦਸੀ ਰਖ ਰਖ ਹਿੰਦੂ ਮੂਏ ਤੁਰਕ ਰਖੇ ਰਖ ਰੋਜਾਰੇ । 

ਖਟ ਦਰਸਨ ਤੀਰਬ ਭ੍ਰਮ ਮੂਏ ਤਨ ਮਨ ਕਿਸੇ ਨ ਖੋਜਾਰੇ ॥ ੧॥ 

ਤਨ ਮਨ ਖੋਜ ਜਾਹਿ ਸਭ ਸੈਸੇ ਭੂਲ ਰਹੇਂ ਅਚਾਰਾ ਰੇ। 

ਏਕ ਨ ਝੂਲਾ ਦੋਇ ਨ ਭੂਲੇ ਭੂਲਾ ਸਭ ਸੈਸਾਰਾ ਰੈ ॥੨॥ 

ਇਕ ਚੋਇ ਸਿਰੀਆ ਹਮ ਭੀ ਭੂਲੇ ਇਸ ਮਾਇਆ ਕੇ ਸਾਬਾਰੇ । 

ਕਹਤ ਕਬੀਰ ਅਬ ਨਹੀਂ' ਭੂਲੇ ਕਿ੍‌ਪਾ ਕਰੇ ਰਘੁਨਾਬਾਰੇ ॥ ੩ ॥ 

ਹਿੰਦੂ ਤੁਰਕ ਨ ਮਾਰਗੁ ਫਡਿਆ ਮਾਚ ਗਹਿ ਸੇ ਆਈ ਰੇ । 

ਕਹ ਕਬੀਰ ਸਭ ਦੁਨੀਆਂ ਡ੍ਰਬੀ ਪ੍ਰਭ ਮੋਹ ਲੀਆ ਬਚਾਈ ਰੇ।।੧੧॥ 

“ਜੋਰਠਾ ॥ 

ਸਾਧੋ ਆਵੋ ਜਾਇ ਸੋ ਮਾਇਆ । 

ਹਰਿ ਪ੍ਰਤਿਪਾਲਕ ਕਾਲ ਨਹੀਂ ਵਾਂਕੇ ਨਾਂ ਕੁਛ ਗਾਇਆ ਨਾ ਆਇਆ ॥੧॥ਰਹਾਉ ॥ 

ਕਛੁ ਰੂਪ ਕਾਂ ਹੋ ਹਰਿ ਧਰਿਆ ਮੇਰ ਪੀਠ ਪਰ ਧਾਰਾ । 

ਯਹ ਤੋਂ ਖੋਲੁ ਪਵਨ ਕਾ ਕਹੀਐ ਕਲਾਧਾਰ ਬਿਰ ਥਾਰਾ ॥ ੧ ॥ 

ਕਈ ਮੇਰ ਪਰਬਤ ਪ੍ਰਭ ਧਾਰੇ ਕਈ ਧਰਵ ਅਕਾਸਾ । 

ਏਕੁ ਮੇਰੁ ਪਰ੍ਭ ਪਿਠ ਪਰ ਬਾਭਿਆ ਇਹੁ ਬਿਧਿ ਆਵਤ ਹਾਸਾ । 

ਮਛ ਰੂਪ ਕਾਹੇ ਹਰਿ ਕੀਨਾ ਬੇਦ ਕਉਨ ਤੇ ਲਿਆਏ । 

ਲਿਖੇ ਅਲੋਖ ਦਹ ਤੇ ਨਿਆਰਾ ਪ੍ਰਭ ਗਰਭ ਜੋਨਿ ਕਿਉ ਆਏ । 

ਹਰਿ ਬੈਰਾਹਿ ਭਏ ਕਾਹੇ ਕਉ ਧਰਨ ਦਸਨ ਪਰ ਧਾਰਾ । 

ਏਤੇ ਕਾਮ ਰਾਮ ਕੇ ਨਾਹੀ ਝੂਠੁ ਕਹਤ ਸੈਸਾਰਾ ॥ ੪ ॥ 

9ਨਾ ਤਦ ਅਕਾਸ$ ਪਤਾਲ ਪ੍ਰਭ ਕੀਨੇ ਅੰਤੁ ਨ ਪਾਇਆ ਜਾਈ । 

ਏਕ ਧਰਨਿ ਬੈਰਾਹਿ ਉਬਾਰੀ ਅਵਰੋ ਕਉਨ ਲਿਆਈ ॥ ੫ ॥ 

ਨਰ ਸਿੰਘ ਹਰਿ ਕਿਉ ਕਰ ਕਹੀਐ ਕਉਣ ਕਾਜੁ ਤਿਹ ਬਿਗਰਿਆ । 

ਅਜੇ ਬਿਜੈ ਸ੍ਰਾਪ ਕੇ ਮਾਰੇ ਹਿਰਦ ਕਸਪ ਹੋਇ ਨਿਬਰਿਆਂ । 

ਅਜੈ ਬਿਜੈ ਬੈਕਰੰਠ ਬਸਤਹ ਅਗਵਾਨੀ£ ਕਹਲਾਵਹ । 

ਸਨਕਾਦਕ ਕੇ ਸਰਾਪ ਪਾਇਕੈ ਦੈਤ ਜਨਮ ਧਰ ਆਵਹ ।। ੭ ॥ 

ਦੇਵ ਦੈਤ ਮਹਿ ਆਪ ਬਿਰਾਜੇ ਆਪ ਚਰਿਤ ਪ੍ਰਭ ਕੀਨਾ । 


ਆਦਿ ਗ੍ਰਥ ਤੱ ਬਾਹਰਲ' ਸ਼ਬਦ । 

ਇਹ ਸ਼ਬਦ ਆਵ ਗ੍ਰੰਥ ਤੋ ਬਾਹਰਲੀ ਬਾਣੀ ਹੈ । ਸਭ ਖ3ੜਿਆਂ ਵਿਚ ਸ਼'ਮਲ ਰੈ 1 

ਗੁ. ਨ. ਯੂ. 16, 17 ਤੇ ਲਿਬੋ ਵਿਚ ਸ਼ਬਦ “ਆਨਤਿ”, “ਆਨਤ', “ਅਨੰਤ” ਵੱਖ ਵੱਖ ਹਨ । 
ਪੱਤਰਾ (15319), ਪੱਤਰਾ (23318), ਪੰਨ' 218 

ਲਰਮ ਚਿਵ ਅਵਗਾਨੀ” ਸ਼ਬਦ ਸੀ । 


ਮਤ ਰ 


ਮੱਕੇ ਮਦੀਨੇ ਦੀ ਗੋਸਟਿ 


ਆਪੇ ਮਾਰੇ ਆਪੇ ਰਾਖਾ ਆਪੇ ਦਾਨਾ ਬੀਨਾ । 

ਆਪੇ ਨਰਸਿੰਘ ਆਮ ਹਿਰਨ ਕਸ ਆਪ ਪ੍ਰਹਲਾਦ ਹੋਇ ਆਇਆ । 
ਵੈਰੁ ਭਾਵ ਮਹਿ ਹਰ ਜੀ ਨਾਹੀ ਮਾਇਆ ਖੇਲੁ ਬਣਾਇਆ ॥ ੯ ॥ 
ਬਾਵਨ ਹੋਇ ਕੇ ਬਲ ਨਹੀ" ਜਾਚੈ ਸੋ ਜਾਚੇ ਸੋ ਮਾਇਆ । 

ਬਿਨ ਬਬੇਕ ਸਕਲ ਜਗ ਤੂਬਾ ਮਾਇਆ ਜਗ ਭਰਮਾਇਆ' । 
ਪਰਸਰਾਮ ਹਨਿ ਕਿਨ ਬਿਧਿ ਕਹੀਐ ਮਹਾਂ ਅਹੰਕਾਰੀ ਹੂਵਾ । 

ਛਤ੍ਰੀ ਮਾਰ ਸੇਖਾਰਾ ਕੀਨੇ ਯਹਿ ਬਿਨ ਵਡਾ ਨ ਹੂਵਾ ॥ ੧੧ ॥ 

ਵਰ ਸ੍ਰਪ ਤੇ ਭਿੰਨ ਸੁਆਮੀ ਵੈਰ ਵਿਰੋਧੁ ਨਹੀ ਭਾਵੈ ॥ ੧੨ ॥ 
“ਆਪਨ ਖੋਲ ਆਪੁ ਕਰਿ ਦੇਖੇ ਆਪੇ ਮਾਰਿ ਜੀਵਾਵੈ । 

ਰਾਮ ਕਾ ਬਾਪੁ ਦਸਰਥੁ ਕਹੀਐ ਦਸਰਥੁ ਕਾ ਕਾ ਜਾਇਆ । 

ਦਸਰਥ ਕਾ ਬਾਪੁ ਰਾਮ ਦਾ ਦਾਦਾ ਕਹੋ ਕਹਾ ਤੇ ਆਇਆ ॥ ੧੩ ॥ 
ਯਹ ਭੀ ਚਰਿਤ ਮਾਇਆ ਨੇ ਕੀਨਾ ਰਾਵਨ ਦੈਤ ਉਪਾਇਆ । 
ਮਾਇਆ ਰੂਪ ਰਾਮੁ ਹੋਇ ਉਤਰਿਆ ਰਾਵਣ ਨਾਸੁ ਕਰਾਇਆ ॥ ੧੪ 1 
ਸਭ ਪ੍ਰਪੰੱਚ ਪੇਟ ਕੇ ਕਾਰਨ ਬੇਦ ਕਿਤੇਬ ਬਿਚਾਰਾ ! 

ਵਹ ਠਾਕੂਰ “ਆਸੈਭੂ ਕਹੀਐ ਗਰਭ ਜੌਨ ਤੇ ਨਿਆਰਾ ॥ ੧ ॥ 

ਗੋਪੀ ਗੁਆਲੁ ਨਹੀ ਵਹੁ ਗੋਕਿਲੁ ਕਰਤਾ ਕੋਸ ਨ ਮਾਰੇ । 

ਵਹੁ ਦਿਆਲੁ ਸਭਨਾ ਜੀਐ ਪਰਿ ਕੋ ਜੀਤੇ ਕੋ ਹਾਰੇ । ੧੬ ॥ 

ਰਾਧਾ ਰੁਕਮਨ ਕ੍ਰਿਸਨ ਕੀ ਬਾਈ ਕ੍ਰਿਸਨ ਦੂਹਾ ਦਾ ਧੀਰਾ । 

ਸੋਲਹਿ ਸੈ ਗੋਪੀ ਜਿਨਿ “ਭੋਗੀ ਸੋ ਕਿਸ਼ਨ ਬਿਖਿਆ ਨਾ ਕੀਰਾ ॥ ੧੭ ॥ 
ਮਾਉ ਦੇਵ ਕੀ ਪਿਤਾ ਬਾਸੁ ਦੇਵ ਨੰਦ ਮਹਿਰ ਘਰ ਆਇਆ । 

ਸੁਣਹੁ ਸਾਧੋ ਵਹੁ ਕਰਤਾ ਨਾਹੀ ਜੋ ਕਰਮਾ ਹਾਥ ਬਿਕਾਇਆ ॥ ੧੮ ॥ 
ਬੋਧ ਅਉਤਾਰੁ ਕਉਣੁ ਬਿਧਿ ਕਹੀਐ ਸਿਲਾ ਰੂਪ ਸਾ ਸੂਝੇ । 

ਅਨਿਕ ਭੇਖ ਮਾਇਆ ਹੋਇ ਖੇਲੀ ਕੋ ਵਿਰਲਾ ਗਿਆਨੀ ਬੂਝੇ ॥ ੧੯ ॥ 
ਮਹੈਮਦ ਦੀਨ ਕਹੇ ਹਰਿ ਕਰਿਆ ਕਉਨ ਧਰਮੁ ਤਿਨ ਚੀਨਾ । 

ਿੰਦੂ ਧਰਮ ਭ੍ਰਿਸਟ ਕਰ ਡਾਰੇ ਅਪਨਾ ਕੀਆ ਕੀਨਾ ॥ ੨੦ ॥ 

ਨਿਹ ਕਲੰਕ ਕਾਹੇ ਹਰਿ ਹੂਵਾ “ਕਵਨ ਬਾਟ ਤਿਹ ਪਰਈ । 

ਦੇਵ ਦੈਤ ਢੋਉ ਸਮ ਪ੍ਰਭ ਕੇ ਮਾਇਆ ਲੜਿ ਲੜ ਮਰਈ ॥ ੨੧ ॥ 
ਹਰਿ ਜੀ ਪਾਪ ਪੁੰਨ ਤੇ ਨਿਆਰਾ ਕਰਮ ਭਰਮ ਮੋਨਾਹੀ 1 


ਪਾਠਾਂਤਰ ਖੋਲ ਰਚਾਇਆ' ਗੁ. ਨਾ. ਯੂ. 17 ਤੁ ਲਿਥ ਪੱਤਰ (223/ਅ) ਪੰਨ 218 


ਮੂਲ ਵਿਚ ਇਹ ਤੁਕ ਨਹ” ਸੀ ਜੋ ਝਾਕ) ਖਰੜਿਆਂ ਵਿਚ ਹੌਣ ਤੇ ਰਖ ਲਈ) ਗਈ) ਹੈ । 
ਗੁ, ਨਾ. ਯੂ. 17 ਵਿਚ ਸ਼ਬਦ “ਅਸਭਵ” ਹੈ । ਪੁੱਤਰਾ (234/6) 

ਗੁ. ਨਾਂ. ਯੂ. 17 ਵਿਚ ਪਾ ਠਾਂਤਰ “ਕੀਨੀ ਸੌ ਕਰਮਾ ਕਾ ਕੀਰਾ” ਪੁੱਤਰਾ (ਉਹ?) 
ਪਾਠਾਂਤਰ “ਕਉਨ ਬਿਪਤਿ ਤਿਹ ਪਰਈ” ਗੁ. ਨਾ. ਯੂ. 17 ਪੱਤਰਾ (235/9) 


ਮੁਲ=ਪਾਠ 225 
ਵੈਰੁ ਭਾਵ ਤਾਹਿ ਨਹੀ ਭਾਵੈ ਸਦਾ ਬਿਗਾਸੁ ਮਨਮਾਹੀ ॥ ੨੨ ॥ 
ਸਭ ਪ੍ਰਪੰਚ ਮਾਇਆ ਕੇ ਕੀਨੇ ਇਹੁ ਬਿਧਿ ਜਗ ਬਉਰਾਨਾ । 
ਜਿਹ ਨਰ ਅਕਾਲਿ ਨਿਰੇਜਨੁ ਜਾਨਾ ਤਾਹੀ ਤਤੁ ਪਛਾਨਾ । 
ਦਸ ਅਵਤਾਰ ਈਸਰੀ ਮਾਇਆ ਕਰਤਾ ਕਜ਼ ਮਤੁ ਪੂਜੋ । 
ਕਹਤ ਕਬੀਰ ਰਾਮੁ ਅਬਿਨਾਸੀ ਉਪਜੇ ਥਾਪੇ ਦੂਜੋ ॥ ੨੪ ॥ 
ਸਾਧੋ ਕਰਤਾ ਕਰਮਾ ਤੇ ਨਿਆਰਾ । 
ਕਹਤ ਕਬੀਰ ਵਹੁ ਕਰਤਾ ਨਾਹੀ ਮਾਇਆ ਕੀਆ ਪਸਾਰਾ ॥ ੨੫ ।। 
ਰਹਉ ॥ ਦੂਜਾਂ । ੨੨ ॥ ੫੨ ॥ ਗਉੜੀ ॥ 

'ਜਾਧੋ ਦੋ ਜਗਦੀਸ ਕਹਾਂ ਤੇ ਆਏ । 

ਆਦਿ ਏਕ ਅੰਤ ਹੈ ਏਕੋ ਅਬ ਕਿਉ ਦੁਇ ਕਹਾਏ ॥ ੧ ॥ ਰਹਾਉ ॥ 
ਸੋਨਾ ਏਕ ਕਹਣ ਕਉ ਗਹਣਾ ਇਕ ਮੋ ਵੇਦ ਨ ਦੂਜਾ । 

ਕਹਨ ਸੁਣਨ ਕਉ ਦੋ ਕਰਿ ਥਾਪੇ ਉਸ ਨਿਮਾਜ ਉਸ ਪੂਜਾ ।। ੧॥ 
ਓਹੀ ਮਰੰਮਦ ਓਹੀ ਮਹਾਦੇਵ ਆਦਮ ਓਹੀ ਕਹੀਐ । 

ਕੋ ਹਿੰਦੂ ਕੌ ਤੁਰਕ ਕਹਾਵੈ ਘਰਿ ਏਕੇ ਮੈ ਰਹੀਐ ॥ ੨ ॥ 

ਵਹੁ ਮਸੀਤ ਵਹੁ ਠਾਕੁਰ ਦੁਆਰਾ ਵਹੀ ਕਲਮਾ ਵਹੀ ਕਰਮਾ । 
ਮਾਨ ਲੀਏ ਕੀ ਜਿਦਿ ਪੜੀ ਹੈ ਕਾਜੀ ਪੰਡਿਤ ਭਰਮਾ । 

ਓਇ ਲੇ ਜਾਰਹਿ ਓਇ ਲੈ ਗਾਡਹਿ ਇਨਮੋ ਭੇਦਨ ਅੰਤਰੁ । 

ਚਾਰ ਦਾਸ ਦੋਨੋ ਕਉ ਹੋਤੇ ਧਰਤੀ ਪੌਣ ਪਾਣੀ ਬੈਸੈਤਰੁ । ੪ ॥ 
ਬੈਸੈਤਰ ਕਉ ਦੌਜਕੁ ਕਹੀਐ ਕਿਸਤ ਸੁ ਕਬਰ ਅਸਤਾਨਾ । 

ਮੂਏ ਕਉ ਸਮ ਦੋਨੋ ਕਹੀਅਹਿ ਇਸ ਬਿਧਿ ਜਗ ਭੁਲਾਨਾ । 
“ਜਾਕਉ ਰਾਮ ਰਹੀਮ ਕਹਿਤ ਹੈ ਕਿ੍‌ਸਨ ਕਰੀਮਾ ਸੋਈ । 

ਹਰਿ ਹਜਰਤ ਦੁਇ ਨਾਮ ਧ੍ਰਤ ਹੈ ਭਰਮ ਨ ਭੂਲੋ ਕੋਈ । 

ਵਹੀ ਕੁਰਾਨਾ ਵਹੀ ਪੁਰਾਨਾ ਵਹੁ ਮੁਲਾਂ ਵਹੁ ਪਾਂਡੇ । 

ਘੜ ਕ੍ਰੰਭਿਆਰ ਕੀਏ ਬਹੁ ਤੇਰੇ ਇਕ ਮਾਈ ਕੇ ਭਾਂਡੇ ॥ ੭ ॥ 

ਵਹੁ ਸੁਨਤ ਵਹੁ ਕਾਨਾ ਛਿਦਾਵੈ ਵਹੀ ਗੁਸਲੁ ਇਸਨਾਨਾ । 

ਵਹੁ ਮਾਲਾ ਵਹੁ ਤਸਬੀ ਕਹੀਐਂ ਵਹੀ ਮੇਰੁ ਇਮਾਮਾ ॥ ੮ ॥ 

ਵਹੀ ਜਿਕਰ ਵਹੁ ਭਜਨ ਕਹਾਵੈ ਇਨ ਮੇ ਭੇਦੁ ਨ ਕੋਈ । 

ਵਹੁ ਗੈਗਾ ਵਹੁ ਕਾਬੇ ਜਾਵਹਿ ਇਸ ਬਿਧ ਭੂਲੇ ਕੋਈ ॥ ੯ ॥ 


1. ਗੁ. ਨਾ. ਯੂ. 17 ਵਿਚ ਲਿਖਰੀ ਨੌ ਗਲਤ। ਨਾਲ ਪਾਠ ਛਡ ਦਿੱਤਾ ਹੈ । ਅਗਲੋਂ ਦੋ ਸ਼ਬਦਾਂ ਤੋ 
ਇਲਾਵਾ “ਸੁਆਲ ਪੀਰ ਝਹਾਵਦੀ” ਛਡ ਦਿੱਤਾ ਹੈ “ਜਵਾਬ ਨਾਨਕ ਸ਼ਾਹ ਸ੍ਰ” ਤੋਂ“ ਪਾਠ ਸ਼ੁਰੂ 
ਹੁੱਦਾ ਹੈ । ਰਲ 

2. `ਮ੍ਰਲ ਵਿਚ ਦੌ ਪੰਕਤੀਆਂ ਦ) ਸੰਯੂਕਤੀ ਸੀ ਸੌ ਪਾਠ ਲਿਥੋ ਤੇ ਗੁ. ਨਾ. ਯੂ. 16 ਅਨੁਸਾਰ ਕਰ 
ਦਿੱਤ' ਹੈ । ਪੰਨਾ 219, ਪੱਤਰਾ (155/ਅ) 


।7/6702€0 5 81185 019715/ 1293) । #%%871576161/10.0/ 


ਮੱਕੇ ਮਦੀਨੇ ਦੀ ਗੋਸ਼ਟਿ 


ਅੰਧਾ ਕਹਾ ਬਿਚਾਰੇ ਮਨਿ ਮੈ ਅੰਤਰ ਹੈ ਸਚੁ ਸੋਈ । 

ਕਹਤ ਕਬੀਰ ਪੂਰਨ ਕੀ ਗਤ ਵਿਰਲਾ ਚੀਨੈ ਕੋਈ ॥ ੧੦ ॥ 

ਸਾਧੋ ਹਿੰਦੂ ਤੁਰਕੁ ਨ ਕੋਈ । ਰ 

ਕਹਤ ਕਬੀਰ ਸੋਈ ਜਨਮੁਕਤਾ ਜੋ ਦਹ ਤੇ ਨਿਆਰਾ ਹੋਈ ।। ੧ ॥ ਰਹਾਉ ॥੫੩। 

ਦੂਜਾ ॥ ੧੩ ॥ ੫੩ ॥ "ਰਾਗ ਭੈਰਉ । 

ਸਤਰਿ ਸੈਇ ਸਲਾਰ ਹੈ ਜਾਕੇ । 

ਸਵਾ ਲਾਖ ਪੈਕੈਬਰ ਤਾਕੇ ।...... 
ਸੁਆਲੁ ਪੀਰ ਬਹਾਵਦੀ ਸੂਰਾ ॥ 

ਆਖੇ ਪੀਰ ਬਹਾਵਦੀ ਸੁਣਹੋ ਨਾਨਕ ਸਾਹ । 

ਸਭੇ ਗਲਾ ਛਡ ਕਰ ਚਲੀਐ ਸਿਧੇ ਰਾਹ । 

ਰਾਹ ਰਿਆਜਤ ਚਲੀਐ ਛਡੀਅਹਿ ਰਾਹਿ ਸੈਤਾਨ । 

ਛਡੀਅਹਿ ਝਗੜੇ ਦਨੀ ਦੇ ਛਡ ਹਿੰਦੂ ਮੁਸਲਮਾਨ । 

ਰਾਹੁ ਨ ਡੂਹਾਂ ਪਾਇਆ ਕੂੜੇ ਝਗੜੇ ਲਗ । 

ਜਿਉ ਚੋਰ ਮਿਲਨ ਜਾਇ ਚੋਰ ਕੂ ਠਗਾ ਮਿਲਦੇ ਠਗ । 

ਸਾਧੂ ਮਿਲਦੇ ਸਾਧ ਕੂ ਸਚਾ ਰਾਹ ਪਫ਼ਾਨ । 

ਚਲੀਐ ਰਾਹ ਖੁਦਾਇਦੇ ਜੋ ਆਖਰ ਆਵੈ ਕਾਮ । 

ਹੁਣ ਕੀਚੇ ਗਲ ਖੁਦਾਇਦੀ ਮਿਲਣ ਦਾ ਡਸੁ ਰਾਹੁ । 

ਡਸੁ ਰਿਆਜਤ ਬੈਦਗੀ ਡਸੋ ਸਭ ਸਨਾਹੁ । 

ਕਿਉ ਕਰ ਮਿਲੀਐ ਸੁ ਰਬਕੂ ਕੇ ਲੈਕਰ ਕੇ ਭੇਟ । 

ਜਿਤ ਪਾਈਐ ਦੀਦਾਰ ਖੁਦਾਇਦਾ ਫਿਰ ਲਗੇ ਨ ਜਮਕੀ ਫੇਟ । 

ਸਾਹਬੁ ਮਿਲੈ ਤ ਕਰਮੁ ਹੋਇ ਜਨਮ ਮਰਨ ਭਉ ਜਾਇ । 

ਆਖੇ ਪੀਰ ਬਹਾਵਦੀ ਸਚੁ ਡਸੋ ਬਰਾ ਖੁਦਾਇ । ੫੫ ॥ 
“ਜਵਾਬ ਨਾਨਕ ਸਾਹ ਸੂਰਾ ॥ 

ਆਖੋ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਪੀਰ । 

ਰਾਹੁ ਖੁਦਾਈ ਸਖਤੁ ਹੈ ਕਰਦਾ ਬਹੁਤ ਜਹੀਰ । 

ਵਾਲਹੁ ਨਕੀ ਆਖੀਐ ਖੰਨਿਅਹੁ ਤ੍ਰਿਖੀ ਧਾਰ । 

ਇਨਾ ਕੈਨੋ ਬਰੀਕ ਹੈ ਕਿਉ ਕਰਿ ਜਾਈਐ ਪਾਰ । 

ਏਹੁ ਮਨੁ ਹਾਥੀ ਹੋਇ ਰਹਿਆ ਖੁਦੀ ਤਿਕਬਰ ਨਾਲ । 

ਕਿਉ ਕਰ ਲੰਘੀਐ ਪੀਰ ਜੀ ਉਠ ਭਰੇ ਸੈਗਿ ਮਾਲ । 


1. `ਲਿਥੋ ਵਿਚ ਇਸ ਸ਼ਬਦ ਦਾ ਅਭਵ ਹੈ ਪਰ ਗੁ. ਨਾ. ਯ੍ਰ. 16 ਵਿਚ ਹੈ । ਇਹ ਸ਼ਬਦ ਆਦਿ ਗ੍ਰਥ 
ਵਿਚ“ ਹੈ । ਆਦਿ ਗ੍ਰੰਥ ਪੰਨਾ 116 

2 ਗੁ.ਨਾ. ਯੂ. 17 ਵਿਚ ਪਾਠ ਏਥੋਂ" ਸ਼ੁਰ੍ ਹੁੰਦਾ ਹੈ । 

3. ਪਾਠਾਂਤਰ 'ਕੌਲੋ ਭੀ” ਹੈ । ਪੁੱਤਰਾ (255/ਅ) 


ਮ਼੍ਰਲ=-ਪਾਠ 227 


ਤੇਬੂ ਤੇ ਸਰਾਇਚੇ' ਲਸਕਰ ਲੋਹੁ ਹਜਾਰ । 

ਜੇਤ ਕੀਆ ਕੀਤਾ ਹਈ ਰਬ ਦਾ ਤਾ ਸਾਥੀ ਸਭ ਵਿਸਾਰ । 
ਕਰ ਅਲਹ ਦੀ ਬੈਦਗੀ ਏਕਾ ਏਕੀ ਹੋਇ । 

ਪਾਸ ਨ ਰਖੀਐ ਦੂਸਰਾ ਬਿਨ ਮੁਰਸ਼ਦ ਹੋਰੁ ਨ ਕੋਇ । 
ਸਿਲ ਅਲੂਣੀ ਚਟੀਐ ਸਚੇ ਮਾਰਗ ਲਗ । 

ਜਿਤੀ ਡਿਸਨ ਉਮਤੀ ਏ ਸਭ ਦੁਨੀਆ ਦੇ ਠਗ । 

ਆਖਰ ਬੇਲੀ ਕੋ ਨਹੀਂ ਬਾਝੂ ਪਾਕ ਖੁਦਾਇ । 

ਨਾਨਕ ਆਖੇ ਪੀਰ ਜੀ ਆਵਹੁ ਸਚੇ ਰਾਹ ।। ੫੬ ॥ 


“ਤਿਲੰਗ ਮ: ੧॥ 


ਬਿੰਦੇ ਜਾਨ ਸਾਹਬੁ£ ਸੁਰਤ ਕਾ ਤੁ ਰਾਖੁ ਰੋਜਾ ਨਿਰਤੁ ਤਜਉ ਕਵਾਉ” । 
ਆਂਤਮੈ ਕਉ ਨਿਗਾਹ ਰਾਖਹੁ ਸਹੀ ਤੂੰ ਉਲਮਾਉ ॥ ੧ ॥ 
ਰੋਜਾ ਬੈਦਗੀ ਅੰਦਰ ਕਬੂਲ ਚੁਨਤ ਦਸ ਦੁਆਰ ਮੰਦਰ ਹੋਇ ਰਹੁ ਰੈਜੂਲ 
॥ ੧॥ ਰਹਾਉ ॥ 
ਮਾਰ ਮਨੂਆ ਦਿਸਟ ਬਾਂਧੋ ਤਜਹੁ ਦਉੜ ਦਲੀਲ । 
ਤੀਸ ਦਿਨ ਸੁਗੰਧ ਰਾਖਹੁ ਤਉ ਪਾਕ ਮੇਰਦੁ ਅਸੀਲ ॥ ੨॥ 
ਤਜ ਸਹਜ ਸਵਾਦ ਬਿਕਾਰ ਰਸਨਾ ਹੋਇ ਰਹੁ ਦਿਲਗੀਰ । 
ਆਤਸੇ ਮਹਿ ਸਾਚ ਆਨਹੁ ਕੁਫਰ ਕਰਤ ਕਬੀਰ ॥ ੩ ॥ 
ਕਾਮਲਿ ਹਰਨਿ ਵਾਰ ਜਲਤੀ ਹੋਇ ਰਹੁ ਠਰੂਰ । 
ਕਹੇ ਨਾਨਕ ਰਾਖੁ ਰੋਜਾ ਤੇਰਾ ਸਿਦਕ ਰਹੇ ਮਾਮੂਰ ॥ ੪ ॥ ੪੭ ॥ 


ਤਿਲੋਗ ਮ: ੧॥ 


ਬੈਦੇ ਜਾਨ ਸਾਹਿਬੁ ਗਨੀ । 

"ਸਮਝ ਬੇਦ ਕਤੇਬ ਬੋਲੇ ਬਾਬ ਮਹਿ ਕਿਆਮਨੀ ॥ ੧ ॥ ਰਹਾਉ ॥ 
ਜਾਨ ਦੁਨੀਆ ਜਮਾਲ ਸੂਰਤ ਦੇਖਤੇ ਥਿਰੁ ਨਾਹਿ । 

ਦਮ ਚਉਬੀਸ ਹਜਾਰ ਹਰਿਦਮੁ ਨਿਤ ਖਜਾਨੇ ਜਾਇ ॥ ੧॥ 

ਮਨੀ ਮਹਿ ਤੂ ਗਰਕ ਗਾਫਲ ਬੇ ਮਿਹਰ ਪੀਰੁ । 

ਦਰੀ ਖਾਨੇ (ਮਹਿ) ਪਵਹਿ ਚੌਬਾਂ ਹੋਤ ਨਹਿ ਤਕਸੀਰ । 

ਸ਼ਿਦਕੁ ਰੀਠਰੀ ਮਿਹਰ ਤੌਸਾ ਖੈਰ ਖੂਬੀ ਹਾਥਿ । 


ਮ੍ਰਲ ਵਿਚ ਸ਼ਬਦ 'ਸਲਾਇਚੇ” ਸੀ । ਬਾਕੀਆਂ ਵਿਚ ਉਪਰ ਵ!ਲਾ ਪਾਠ ਹੈ। 

ਗੁ. ਨਾ. ਯੂ. 17 ਤੇ ਲਿਥੋ ਵਿਚ ਅਗਲੇ ਤਕਰੀਬਨ ਸਾਰੇ _(14) ਸ਼ਬਦ ਨਹੀ” ਹਨ । ਸੁਆਲ 
ਕਾਜੀ ਰੁਕਨਦੀਨ ਤੌ ਪਾਠ ਅੱਗੋਂ ਚਲਦਾ ਹੈ । ਇਵੇਂ” ਲਗਦਾ ਹੈ ਕਿ ਸਬਦਾਂ ਦਾ ਇਹ ਵਿਵਰਣ 
ਪਿਛੋਂ ਕੀਤਾ ਗਿਆ ਵਿਸਥਾਰ ਹੈ । ਗੁ. ਨਾ. ਯੂ. 16 ਵਿਚ ਮਲ ਵਾਂਗ ਇਹ ਸ਼ਬਦ ਹਨ । 

ਗੁ. ਨਾ. ਯੂ. 16 ਵਿਚ ਇਹ ਸ਼ਬਦ ਨਹੀ" ਹਨ । 

ਮਲ ਵਿਚ ਅਸ਼ਧ ਪਾਠ ਹੌਣ ਤੇ ਗੁ. ਨਾ. ਯੂ. 16 ਵਿਚ“ ਲਿਆ ਹੈ । ਪੁੱਤਰਾ (157/%) 

ਮੂਲ ਵਿਚ ਅਸ਼ੁਧ ਪਾਠ ਹੋਣ ਤੇ 16 ਵਿਚੋਂ ਲਿਆ ਹੈ । ਉਹੀ 


ਮੱਕੇ ਮਦੀਨੇ ਦੀ ਗੌਸ਼ਟਿ 


ਧਨੀ ਦਾ ਫੁਰਮਾਨ ਆਇਆ ਤੇਰਾ ਕੀਆ ਚਲਿਆ ਸਾਥਿ ॥ ੩ ॥ 
ਪੀਰ ਪੈਕੈਬਰ ਅਉਲੀਐ ਸਭ ਹੋਤ ਹੈ ਦਰਪੇਸ । 

ਓਹੁ ਦਰ ਕੀ ਖਬਰ ਨ ਜਾਨਤੇ ਅਕਲ ਕੇ ਫਰਮੌਸ । ੪ ॥ 

ਤਜ ਕੁਨਜਰ ਜਬਾ ਕਰ ਕਰ ਖਸਮ ਕੀ ਕਰ ਕਾਣ । 

ਨਾਨਕ ਬੱਗੋਇਦ ਬੇਨਤੀ ਕਛੁ ਹਕ ਹਲਾਲ ਪਛਾਨੁ ॥ ੫ । ੫੮ ॥ 


ਤਿਲੰਗ ਮ: ੧ ॥ 


ਯਕ ਅਰਜ ਗੁਫਤਮ ਪੇਸ ਤੋ ਦਰਗੋਸ ਕੁਨਿ ਕਰਤਾਰ । 
ਹਕਾ ਕਬੀਰ ਕਰੀਮ ਤੂੰ ਬੇ ਐਬ ਪ੍ਰਵ੍ਦਿਗਾਰ ॥ ੯ । .....- 


$ਤਿਲੌਗੁ ਮ: ੧ ॥ 


ਸਾਹਿਬ ਜਹਾਂ ਕਹਾਂ ਮਾਮੂਰ । 

ਦਿਲੋਂ ਖੇਨ ਕੁਲਫ$ ਕਲੀਦ ਸੋ ਮਕਾਮ ਅਰਸਿ ਹਜ਼ੂਰ ॥ ੧ ॥ ਰਹਾਉ ।! 
ਹਰਿ ਵਜੂਦੇ ਏਕ ਸਾਹਿਬੁ ਬੇ ਵਜੂਦ ਮਾਹਿ । 

ਥੇ ਨਮੂੰਨ ਬੇ ਚਗੂੰਨੇ ਭਿਸਤ ਦੋਜਕੁ ਨਾਹਿ ॥ ੧ ।। 

ਨਾਮੁਰਾਦੇ ਸਦਾ ਸਾਹਬ ਬੇ ਵਜੀਰੇ ਰਾਜੁ । 

ਨਾਹ ਬੇਦ ਕਤੇਬ ਕਾਜੀ ਦੇਹਿ ਨ ਮੁਲਾਂ ਬਾਂਗ । ੨ ॥ 

ਨੂਰ ਰੋਸਨ ਹਰਿ ਦੁਆਲਮੁ ਨਾਹਿ ਤੁਲਸੀ ਭਾਂਗ ।" 

ਬਿਲਕੁਲ ਤਮਾਮ ਦੀਦਿਮ । 

ਲਾਹੁਤਿ ਲਾਮਕਾਮ । 

ਕੁਫਰ ਦੀਨ ਹਰਿ ਦੋ ਨਾਹੀ ਏਕੋਂ ਏਕ ਕਰਿ ਮਾਨ । 

ਨਾਨਕ ਦਿਵਾਨਾ ਮਨੇ ਮਾਨਾ ਰੋਜੁ ਸਬ ਹੈਰਾਨ ॥ ੪ ॥ ੧੬੦ ॥ 


ਸਾਹਦੀ ਕਬੀਰ ਤਿਲੰਗ । 


1 - 


ਬੇਦ ਕਤੇਬ ਇਫਤ੍ਰਾ ਭਾਈ ਦਿਲ ਕਾ ਫਿਕਰੁ ਨ ਜਾਇ ।...... 

ਓਭੈਰਉ । ਮਨੁ ਕਰਿ ਮਨਾ ਹਜਿ ਕਰਿ ਦੇਹੀ । 

ਬੋਲਣਹਾਰੁ ਜਗਤ ਗੁਰ ਏਹੀ । 

ਪੜ ਰੇ ਮੁਲਾਂ ਬਾਂਗ ਨਿਮਾਜਾ ਏਕ ਮਸੀਤ ਦਸੋਂ ਦਰਵਾਜਾ ॥ ੧ । ਰਹਾਉ ॥ 
ਮਿਸ ਮਿਲ ਤਾਮਸ ਭਰਮ ਕਦੂਰੀ । 

ਭਖਲੇ ਪੰਚਾ ਹੋਓ ਸਬੂਰੀ ॥ ੨ ॥ 


ਇਹ ਆਦਿ ਗ੍ਰੰਥ ਵਿਚੋ ਪਾਠ ਹੈ । ਆਦਿ ਗ੍ਰੰਥ ਪੰਨਾ 721 


ਆਦਿ ਗ੍ਰੰਥ ਤੋਂ ਬਾਹਰਲੀ ਬਾਣੀ । 
ਭਾਵ ਕੁਫਲ “ਤਾਲ” ਲਿਥੋ ਵਿਚ ਸ਼ਬਦ ਕੁਫਲ ਹੈ ਪਰ ਮ੍ਰਲ ਤੋ ਗੁ. ਨਾਂ. ਯੂ. 16 ਵਿਚ ਸ਼ਝਦ 
ਕੁਲਫ ਹੀ ਹੈ 

ਸਰਲ ਵਿਚ ਪਾਠ ਅਸਪਸ਼ਟ ਹੁਣ ਤੋਂ ਗੁ ਨਾ. ਯੂ. 16 ਤੋ ਲਿਥੋਂ ਅਨੁਸਾਰ ਕਰ ਦਿੱਤਾ ਹੈ । 

ਆਦਿ ਗ੍ਰੰਥ ਵਿਚ, ਪੰਨਾ 727 ਤੇ 

ਆਦਿ ਗ੍ਰੰਥ ਤੱ ਬ!ਹਰਲੀ ਬਾਣੀ । ਪਰੰਤ੍ ਆਦਿ ਗ੍ਰੰਥ ਵਿਚਲੇ ਕਬੀਰ ਦੇ ਸ਼ਬਦ ਮਨਿ ਕਰ 
ਮਕਾ----ਉਪਰ ਅਧਾਰਿਤ । ਆ. ਗ੍ਰੰ: ਪੰਨਾ 1158 


ਮ੍ਰਲ-ਪਾਠ 229 


ਨਹੀ ਦੌਜਕੁ ਨਹੀ" ਭਿਸਤ ਮੁਕਾਮਾ ਏਕੋ ਰਾਮ ਏਕੋ ਰਹਮਾਨ ॥ ੩ ॥ 

ਹਕ ਹਲਾਲ ਬਸੇਰਹੁ ਖਾਣਾ, ਕਹਤ ਕਬੀਰ ਮੈ ਨਾਮ ਪਛਾਣਾ ॥ ੪ ॥ ੨ ॥ 
'ਬਾਹਦੀ ਬੈਣੀ ਭਗਤ ਕੀ ॥ ਰਾਮਕਲੀ ॥ 

ਮੂਲ ਬਾਂਧੇ ਗਗਨੁ ਗਾਜੇ । 

ਮੁਕਟ ਭੀਤਰ ਨਾਦੁ ਬਾਜੇ । 

ਕਾਲੁ ਕਰਵੌ ਜਨਮੁ ਮਰਣੈ ਭਏ ਨਿਰਭਉ ਕਾਟ ਕਰਮੰ । 

ਜੋ ਤੁਮ ਖੋਜਤੇ ਨਾਮੰ । 

ਸੋ ਤਤੁ ਆਤਮ ਰਾਮੰ ॥ ੧ ਰਹਾਉ ॥ 

ਪੰਖੜੀ ਕਲਾ ਛੂਟੀ 1 

ਮੇਹੀ ਭੀਤਰ ਰੀਠ ਫੂਟੀ । 

ਬ੍ਰਹਮੁ ਬ੍ਰਹਮੀ ਪਛਾਨਾਂ । 

ਚੀਨ ਤੇ ਚੀਨ ਤੇ ਜਾਨਾ ॥੨॥ 

ਤੂੰ ਤੋ ਆਤਮ ਨਿਰਧਾਰੀ । 

ਨਿਰਾਲੰਭੀ ਨਿਰੈਕਾਰੀ । 

ਤ੍ਰੰ ਹੀ ਮਨਸੂਖਮ ਅਸਥੂਲ । 

ਆਤਮ ਅਨੰਦ ਮੂਲੈ ॥ ੩ ॥ 

ਤੂਹੀ ਸਰਬ ਭੀਤਰ ਸਰਬ ਬਿਆਪੰ'। 

ਜਹਾਂ ਦੇਖਾਂ ਤਹਾਂ ਆਪੰ । 

ਜਹਾ ਨਾਹੀ ਤਹਾਂ ਬਾਪੰ । 

ਗੁਣਤ ਬੇਣੀ ਤਤਜਾਪੰ। 
“ਜਾਹਦੀ ਭਗਤ ਪੀਪਾ ॥ ਰਾਗੁ ਰਾਮ ਕਲੀ ॥ 

ਭੇਦ ਨਾਹੀ ਕਹੁੰ ਭੇਦ ਨਹੀ" । 

ਭੇਦ ਚੁਕੇ ਤੇ ਭਰਮੁ ਜਾਹੀ ॥ ੧ ਰਹਾਉ ॥ 

ਮਿਲਣ ਕੇ ਭੇਦ ਮੈ ਭਰਮੁ ਭੀਤ ਸਾਹਥ ਰਚੀ ਭਰਮ ਕੇ ਬੀਚ ਟਕਰ ਚੀਥਾ ਰੀ । 

ਕਲਾ ਕੇ ਕੁਲਫ ਕਾ ਹੋਇ ਜੋ ਮਹਰਮੀ ਸੋਈ ਸੂਰਾ ਖਿੜਕੀ ਉਡਾਰੀ ॥ ੧ ॥ 

ਭਰੁਮੁ ਕੀ ਭੀਤ ਕਉਢਾਹਿ ਮੈਦਾਨ ਕਰਿ ਖੇਲ ਚਉਗਾਨ ਮੈਦਾਨ ਮਾਹੀ । 

ਮਾਰ ਮਨੁ ਗੋਇਲੇ ਮਰਹਮੀ ਹੋਇਲੋ ਮਿਲੋ ਗੋਵਿੰਦ ਪ੍ਰਤੀਤ ਤਾਹੀ ॥ ੨ ॥ 

ਅਗਮ ਗੜ ਭੀਤਰੇ ਲਾਲ ਕਾ ਚਾਂਦਨਾ ਜੁਗ ਜੁਗ ਜਉਹਰੀ ਮਹਰੁ ਜਾਨੇ । 

ਭੇਦ ਤੇ ਪਰੇ ਹੈ ਭੇਦ ਪਾਈਐ ਨਾਹੀ ਮਹਲ ਕਾ ਮਰਹਮੀ ਇਉ ਬਖਾਨੇ ॥ ੩ ॥ 

ਤੀਨ ਕਉ ਦਲ ਮਲੋਂ ਵਸੇ ਜਾਇ ਚਉਘਰੇ ਭਾਨ ਕਾ ਚਾਂਦਨਾ ਦਿਸਟ ਆਵੈ । 

ਦਾਸ ਪੀਪਾ ਕਹੈ ਕਾਲ ਕਾ ਕਉ ਸਹੇ “ਭੇਦ ਖੋਜੀ ਲਏ ਕਾਲ ਕਉ ਕਾਲੁ ਕਹੁ ਕਹਾ 

ਖਾਵੈ ॥ ੪ ॥ ੬੪ ॥ 


1. ਆਦਿ ਗ੍ਰੰਥ ਤੇ ਬਾਹਰਲ) ਬਾਣ । 
2. ਆਦਿ ਗ੍ਰੰਥ ਤੱ ਬਾਹਰਲੀ ਬਾਣ) । 
3. ਗੁ. ਨਾ. ਯੂ. 16 ਵਿਚ“ ਪਾਠ, ਪੱਤਰਾ (16016) 


ਮੱਕੇ ਮਦੀਨੇ ਦੀ ਗੋਸ਼ਟਿ 


'ਬਾਹਦੀ ਭਗਤ ਨਾਮ ਦੇਵ ਕੀ ॥ ਰਾਮਕਲੀ ।। 

ਬੇਦ ਪੁਰਾਨ ਸਾਸਤ ਆਨੰਤਾ ਗੀਤ ਕਬਿਤ ਨ ਗਾਵਉ ਗੋ...... 

“ਸਾਹਦੀ ਗੋਰਖ ਨਾਥ ਜੀ ਕੀ ॥ ਰਾਗੁ ਆਸਾਵਰੀ ॥ 

ਪੰਡਤਾ ਜਨ ਜਨ ਡਨ ਜੋ ਬਾਦੁ ਨ ਹਈ । 

ਜਿਨਿ ਜਾਨਿਆ ਅਵਧੂ ਸੋਈ ॥ ੧ ॥ ਰਹਾਉ ॥ 

ਪੜੇ ਬ੍ਰਹਮਾ ਡਾਲੀ ਬਿਸਨੰ ਫੂਲ ਮਧੇ ਰੁਦ ਦੈਵੈ । 

ਪ੍ਰਥਮੈ ਤੀਨ ਦੈਵ ਕਾ ਛੇਦਨ ..... 

ਕੀਆ ਤੁਮ ਕਰਹੁ ਕਵਨ ਠੀ ਸੇਵੈ ॥ ੧ ॥ 

ਏਕਾ' ਡਾਂਡੀ ਦੋਇ ਡਾਂਡੀ ਤੀਜੀ ਡਾਂਡੀ ਭਗਵਾਨ ਹੂਵਾ । 

ਬਿਸਨ ਕੋ ਜਿਨ ਪਾਰੁ ਨ ਪਾਇਆ ਤੀਰਬ ਕ੍ਰਮ (ਕ੍ਰਮ) ਮੂਆ ॥ ੨॥ 
ਕਾਲਾ ਮੂਹੁ ਜਟਾ ਧਾਰੀ ਲਿੰਗ ਉਪਾਸ ਕਰੂਆ 1 

ਮਹਾਂ ਦੇਵ ਕੋ ਪਾਰੁ ਨ ਪਾਇਆ ਰਾਖੋ ਰੋਲ ਰੋਲ ਮੂਵਾ ॥ ੩ ।1 

ਪ੍ਰਚਾਰ ਮਹਾਂ ਧਰ ਬਾਹਰ ਚੇਲੇ ਏਕੇਕਾਰੀ ਹੂਵਾ ॥ 

ਕਾਇਆ ਕਾ ਜਿਨ ਪਾਰੁ ਨ ਪਾਇਆ ਜੋਤ ਬਾਲ ਬਾਲ ਮੂਆ । 

ਏਕ ਮਉਲਾਨਾ ਦੋਇ ਕੁਰਾਨਾ ਗਿਆਰਹ ਖੁਰਸਾਨੀ ਹੂਵਾ । 

ਅਲਹ ਦਾ ਜਿਨ ਪਾਰੁ ਨ ਪਾਇਆ ਬਾਂਗਾ ਦੇ ਕੇ ਮੂਵਾ । ੫ ॥ 

ਚਉਦਸ ਜਾਨੋ ਪੂਰਮ ਜਾਨੇ ਜੈਨ ਬ੍ਰਤਿ ਧਾਰੀ ਹੂਵਾ । 

ਅਰਹੈਤ ਕਾ ਜਿਨ ਪਾਰੁ ਨ ਪਾਏਆ ਲੋਚਨ ਹੋਇ ਹੋਇ ਮੂਵਾ ॥ ੬ ॥ 
ਨਉ ਨਾਥ ਸਿਧ ਚਉਰਾਸੀ ਆਸਨ ਧਾਰੀ ਹੂਵਾ । 

ਜੋਗ ਕਾ ਜਿਨ ਪਾਰੁ ਨ ਪਾਇਆ ਪਖੰਡ ਭ੍ਰਮ ਭ੍ਰਮ ਮੂਆ ॥ ੭ ॥ 

ਪਾਂਚ ਤਤ ਕੀ ਕਾਇਆ ਬਿਨਸ) ਰਾਖ ਨ ਸਕਿਆ ਕੋਈ । 

ਕਾਲ ਕਵਨ ਜਬ ਗਿਆਨ ਪ੍ਰਕਾਸਿਆ ਬੰਦਤ ਗੋਰਖ ਸੋਈ । ੮ ।। ੬੬ ॥ 
ਸਤਿ ਸਤਿ ਭਾਖੰਤ ਸਰੀ ਗੁਰਖੁ ਹਮੇ ਤਉਰਹ ਬਾਰੇਗੇ । 

ਅਲੋਖ ਪੁਰਖ ਜਿਨ ਗੁਰਮੁਖ ਚੀਨਾ ਹਰਿ ਹਰਿ ਬਾਤਿ ਸਕੇ ਸੋਗੇ ॥ ੧ । ਰਹਾਉ ॥ 
ਸਤਿਜੁਗ ਏਕ ਰਚੀਅਲੇ ਬਿਸੀਅਰ ਏਕੁ ਪਾਇਆ 1 

ਜਾਨ ਬਿਹੂਣਾ ਗਣ ਗੈਧ੍ਰਬ ਅਵਧੂ ਸਭ ਹੀ ਡਸ ਡੈਸ ਖਾਇਆ ॥੧॥ 
ਤ੍ੰਤਾ ਜੁਗ ਮਧੇ ਜੁਗ ਦੋਇ ਰਚੀਅਲੇ ਰਾਮ ਰਮਾਇਣੁ ਕੀਨਾ । 

$ਨਰਬਦਿ ਰਸਬਲ ਕੀਨਾ ਦੁਆਪਰੁ ਜਿਨਪਿਮੂਵਾ ਤਿਨ ਭੀ ਗਿਆਨੁ ਨ ਚੀਨਾ ॥੨॥ 
` ਦੁਆਪਰ ਮਧੇ ਜੁਗਤੀਨ ਰਚੀਅਲੇ ਬਹ ਤਿੰਭਰੁ ਬਹੁ ਭਾਰੀ । 


ਆਦਿ ਗ੍ਰੰਥ ਵਿਚ ਸ਼ਬਦ ਆਦਿ ਗ੍ਰੰਥ, 962-73 
ਆਦਿ ਗ੍ਰੰਥ ਤੱ ਬਾਹਰਲੀ ਬਾਣ । 
ਗੁ. ਨਾ. ਯੂ. 16 ਵਿਚ ਪਾਠਾਂਤਰ “ਨਰਬਦ ਰਸ਼ੁਝਲ ਰਜਿ ਰਖਿ ਮ੍ਰਵਾ----" ਪੱਤਰਾ (161/%) 


ਮ਼ੁਲ=ਪਾਠ 231 


ਕੈਰੋ ਪਾਂਡੋ ਲੜ ਲੜ ਮੂਏ ਨਾਰਦ ਕੀਆ ਸੈਘਾਰੀ ॥ ੩॥ 

ਕਲਜਗ ਮਧੇ ਜੁਗ ਚਾਰ ਰਚੀਅਲੇ ਚੁਕਾ ਚਾਰ ਬਿਚਾਰੀ । 

ਘਰ ਘਰ ਦਾਦੀ ਘਰ ਘਰ ਬਾਦੀ ਘਰ ਘਰ ਕਥਨੈ ਹਾਰੀ । 

ਚਹੁ ਜੁਗ ਮਧੇ ਜੁਗ ਚਾਰ “ਕਥੀਅਲੇ ਗਿਆਨ ਨਿਰਾਲੰਬੁ ਰਹਿਆ । 

ਮਛਿਦ ਪ੍ਰਸਾਦੇ ਜਤੀ ਗੋਰਖ ਬੋਲੇ ਕੋਈ ਵਿਰਲਾ ਪਾਰ ਉਤਰਿਆ ॥ ੫॥੬॥ 
“ਸਾਹਦੀ ਕਬੀਰ ਜੀ ਕੀ ॥ ਰਾਗੁ ਆਸਾ ॥ 

ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਉ...... 
ਭਰਾਮ ਕਲੀ ਮ: ੧॥ 

ਸੂਰਤ ਅੰਤਰ ਗਹੇ ਛੋਦ ਮੁਕਤਾਲਹੇ ਨਾਦ ਕੇ ਘਟ ਮਹਿ ਸਹਜ ਖੋਲੇ । 
“ਰਾਮ ਕਲੀ ।। 

ਸੂਰ ਸਰੁ ਸੋਸਿ ਲੈ ਸੌਮ ਸਰੁ ਪੌਖਿ ਲੈ ਜੁਗਤਿ ਕਰਿ ਮਾਰਤੁ । 

ਗੁ ਸਨਬੰਧੁ ਕੀਜੈ...... 
“ਜਾਹਦੀ ਭਗਤ ਜੋ ਦੇਵ । 

ਚੋਦ ਸਤ ਭੋਦਿਆ ਨਾਦ ਸਤ ਪੂਰਿਆ ਸੂਰ ਸਤ ਖੇੜ ਸਾਦਤੁ ਕੀਆ...... 
ਸੁਆਲ ਕਾਜੀ ਰੁਕਨਦੀਨ ਸੂਰਾ ॥ 

ਆਖੇ ਕਾਜੀ ਰੁਕਨਦੀ ਸੁਣੀਐ ਨਾਨਕ ਸਾਹ । 

ਤ੍ਰੀਹੇ ਹਰਫ ਕੁਰਾਨ ਦੇ ਸਾਜੇ ਆਪ ਅਲਾਹਿ । 

ਮਾਇਨੇ ਇਕੁ ਇਕੁ ਹਰਫ ਦੇ ਕਹੀਐ ਕਪ ਤਦਬੀਰ । 

ਜਿਸ ਮਰਾਤਬ ਕੋਈ ਪਹੁਚਿਆ ਕੇ ਸਾਧੂ ਪੀਰ । 

ਅਲਫ ਬੇ ਫੁਰਮਾਈਐ ਮਾਇਨੇ ਕਰਕੇ ਬਿਆਨ । 

ਤੁਸੀ ਭੀ ਆਖਹੁ ਸਾਹ ਜੀ ਸਾਚੀ ਰਬਿ ਕਲਾਮ । 

ਸਿਫਤ ਤਮਾਮੀ ਰਬ ਦੀ ਸਭਾ ਖੋਲ ਸੁਣਾਇ । 

ਆਖੇ ਕਾਜੀ ਰੁਕਨਦੀ ਕਹੀਐ ਬਾਰ ਖੁਦਾਇ । 

ਹਿੰਦੂ ਮੁਸਲਮਾਨ 'ਤੰ ਡਿਠੇ ਗੁਮਰਾਹਿ । 

ਬਾਝ ਝਗੜੇ ਹੋਰੁ ਨਹਿ ਦੂਢ ਸਚੁ ਨ ਰਾਹਿ । 

ਜੇਹੜੀ ਗਲ ਖੁਦਾਇ ਦੀ ਕਹੇ ਨ ਕੋਈ ਮੂਲ । 


ਥਪੀਅਲੇ ਪਾਠ ਹੈ ਗੁ. ਨਾ. ਯੂ. 16 ਪੱਤਰਾ (1626) 

ਆਦਿ ਗ੍ਰੰਥ ਵਿਚਲ ਬਾਣ), ਪੰਨਾ 479 

ਆਦਿ ਗ੍ਰੰਥ ਵਿਚੇ“ ਬਾਣੀ । 

ਆਦਿ ਗ੍ਰੰਥ ਵਿਚਲੀ ਬਾਣੀ ਪਰੰਤੂ ਸਿਰਲਂਖ “ਮਾਰ ਮਹਲਾ ੧” ਆਦਿ ਗ੍ਰੰਥ, ਪੰਨਾ 991 
ਆਦਿ ਗ੍ਰੰਥ ਵਿਚਲੀ ਬਾਣੀ ਜਾਗ ਮਾਰੂ, ਪੰਨਾ 1106 

ਗੁ, ਨੀ. ਯੂ. 17 ਵਿਚ ਪਾਠਾਂਤਰ “ਦੇਇ ਦਿਸਦੇ ਨੂੰ ਗੁਮਰਾਹਿ” ਪੁੱਤਰ' (236/ਅ) 


(੧ਉਊ% &>' ੩ 2 5੨ 


ਮੱਕੇ ਮਦੀਨੇਂ ਦੀ ਗੋਸ਼ਟਿ 


ਕਾਰਨ ਲਾਲਚ ਦੁਨੀ ਦੇ ਝਗੜਾ ਰਾਮ ਰਸੂਲ । 
ਰਾਹ ਸਚਾਵਾ ਦਸੀਐ ਜਿਤ “ਵਲ ਆਵੇ ਜੀਉ । 
ਹਜਤ ਹਾਜਤ ਵਰਜ ਕਰਿ ਰਹੇ ਨਿਮਾਨਾ ਥੀਉ ॥ ੭੨ ॥ 


ਜਵਾਬ ਨਾਨਕ ਸਾਹ ਸੂਰਾ ॥ 


“ਸੁਣਹੋ ਕਾਜੀ ਰੁਕਨਦੀ ਆਖੇ ਨਾਨਕ ਪੰਦਿ । 

ਜੈਈ ਸਿਆਣੀ ਇਕੁ ਗਲ ਤਿਸ ਵਿਚ ਬਹੁਤੇ ਬੇਦ । 
ਤ੍ੀਹੇ ਹਰਫ ਕੁਰਾਨ ਦੇ ਤ੍ਰੀਹ ਸੁਪਾਰੇ ਕੀਨ । 

ਤਿਸ ਵਿਚੁ ਬਹੁਤੁ ਨਸੀਹਤਾ ਸੁਣ ਕਰਿ ਕਰਹੁ ਯਕੀਨ । 
ਪੜੇਹ ਪੁਰਾਨ ਕੁਰਾਨ ਬਹੁ ਖਾਤ੍‌ ਜਮਾ ਨ ਹੋਇ । 

ਜੋ ਰਾਹ ਸੈਤਾਨੀ ਗੁਮ ਥੀਏ ਪਹੁਚੇ ਜਾਇ ਨ ਸੋਇ । 
ਅਲਫੁ ਅਲਾਹ ਕੌ ਯਾਦ ਕਰਿ ਗਫਲਤ ਮਨਹੁ ਵਿਸਾਰ । 
ਸਾਸ ਪਲਟਹਿ ਨਾਮ ਬਿਨ ਧ੍ਰਿਗ ਜੀਵਣ ਸੈਸਾਰ । ੧ ॥ 
ਬੇ ਬਿਦਾਇਤ ਦੂਰਿ ਕਰਿ ਕਦਮੁ ਸਰੀਅਤ ਰਾਖੁ । 
ਨਿਵਚਲੁ ਅਗੇ ਸਭਸਿ ਦੇ ਮੰਦਾ ਕਿਸੇ ਨ ਆਖੁ ॥ ੨ । 
ਤੇ ਤੋਬਹਿ ਕਰ “ਬਦੀ ਤੇ ਮਤ ਤੂੰ ਪਛੋਤਾਹਿ । 

ਤਨ ਬਿਨਸੇ ਮੁਖ ਗਡੀਐ ਤਬ ਤੂੰ ਕਹਾਂ ਕਰਾਹਿ ॥ ੩ ॥ 
ਸੇ ਸਨਾਈ ਬਹੁਤੁ ਕਰ ਖਾਲੀ ਸਾਸੁ ਨ ਕਢੁ । 

ਹਟੋ ਹਟ ਵਿਕਾਂਦਿਆਂ ਮੁਲੁ ਨ ਲਹਸੀ ਆਢੁ ॥ ੪ ॥ 
ਜੀਮੁ ਜਮਾਇਤ ਜਮਾ ਕਰ ਚਲਣ ਕਾ ਕਰਿ ਬੈਧੁ । 

ਬਾਝੂ ਸਾਈਂ ਆਪਣੇ ਫਿਰਸੀ ਅੰਧੋ ਅੰਧ ॥ ੫ ॥ 

ਤੇ ਹਲੀਮੀ ਪਕੜ ਤੂੰ ਦਿਲ ਦੀ ਹਿਰਸ ਨਿਵਾਰ । 
ਧਾਵਤ $ਵਰਜਹੁ ਰੁਕਨਦੀ ਹਰਦਮ ਖਾਲਕੁ ਸਾਰ ॥ ੬ । 
ਖੇ ਖਾਮ ਤੇਊ ਭਏ ਜਿਨ ਵਿਸਰਿਆ ਕਰਤਾਰੁ । 
ਦੁਨੀਆ ਲਾਲਚ ਲਗ ਮਰਹਿ ਮੂਢ ਉਠਾਵਹਿ ਭਾਰ ॥ ੭ । 
ਦਾਲ ਦਿਆਤੁ “ਕਰੇ ਮਾਨ ਆਠ ਪਹਰ ਨ ਸੋਈ । 

ਦੇਕ ਪਹਰ ਭਰ ਜਾਗਣਾ ਸਾਈ ਸਚ ਬਗੌਇ ॥। ੮ ॥ 


3. 
4. 
੨੧ 


ਗੁ. ਨਾ. ਯੂ. 17 ਵਿਚ ਸ਼ਬਦ 'ਵਜ਼ਿ” ਹੈ । ਪੱਤਰਾਂ (ਉਹੀ) 
ਇਹ ਦੋ ਪੰਕਤੀਆਂ ਗੁ. ਨਾ, ਯੂ. 16 ਤੇ 17 ਵਿਚੋ` ਲਈਆਂ ਹਨ । ਮੂਲ ਵਿਚ ਅਧੂਰੀ ਪੰਕਤੀ 
ਸੀ । ਪੁੱਤਰਾ (1646), (236-37) 
ਨਾ. ਯੂ. 17 ਵਿਚ ਸ਼ਬਦ “ਬੰਦਗ)” ਹੈ । ਪੱਤਰਾ (2376) 
ਯੂ. 17 ਵਿਚ ਸ਼ਬਦ 'ਰਾਖਹੁ” ਹੈ । ਪੱਤਰਾ (837/ਅ) 
7. ਯੂ. 17 ਵਿਚ ਪਾਠਾਂ “ੰਨ ਤੂਰ ਹੈ । ਪੱਤਰ (ਉਹੀ) 


੬੧ % ੬੫ 


ਮ੍ਰਲ=ਪਾਠ 233 


ਜਾਲ ਜਿਕਰ ਕਰ ਆਜਜੀ ਖਾਤਰ “ਨ ਡੋਲਾਇ । 

“ਤਿਤੁ ਨ ਲਗੇ ਰਵਾਲ ਤਨ ਲੋਭ ਮਨਹੁ ਕਾਇ । 

ਰੇਰਹਤ ਈਮਾਨ ਕੀ ਤੇਊ ਦੇਖਹੁ ਜਾਇ । 

ਪਜ ਵਰਜਹੁ ਰੁਕਨਦੀ ਸਾਈ ਸੋ ਚਿਤ ਲਾਇ ॥ ੧੦ ॥ 

ਜੋ ਜਾਰੀ ਕਰ ਮਨ ਮਾਹਿ ਸਾਈ ਬੈਪ੍ਰਵਾਹੁ । 

ਜੋ ਕਛੁ ਚਾਹੇ ਸੌ ਕਰੇ ਤਿਸਦਾ ਕਿਆ ਵੇਸਾਹਿ ॥ ੧੧ ॥ 
ਸੀਨ ਸੋਧ ਮਨੁ ਆਪਣਾ ਸਭ ਕਿਛੁ ਇਸਹੀ ਮਾਹਿ । 

ਤਨੁ ਵਾਂਡਾ ਮਨੁ ਵਸਤੁ ਕਰ ਹੁਕਮੀ ਬੈਧ ਸਮਾਹਿ । ੧੨ ॥ 
ਭਜੀਨ ਸਹਾਦਤ ਪਾਈਐ “ਮਰੀਐ ਪੀਅ ਲਿਵਲਾਇ । 
ਰੁਕਨਲੁ ਇਤ ਮਨ ਜਾਇਸੀ ਕੀਚੇ ਤਲਬ ਖੁਦਾਇ ॥ ੧੩ ॥ 
ਸੁਆਦ ਸਲਾਵਾਤ ਗੁਜਸਤ ਰਬ ਹੈ ਅਖਹੁ ਮੁਖ ਤੇ ਨਿਤ । 
ਖ਼ਾਸੇ ਬੈਦੇ ਰਬ ਦੇ ਸਿਰ ਮਿਤਾ ਦੋ ਮਿਤੁ । ੧੪ ॥ 

ਜੁਆਦਿ ਜਲਾਲਤਿ ਗੁਮ ਰਹੀ ਆਦਿਤ ਹੀ ਸੋ ਮੇਲੁ । 

ਉਠੀ ਬੈਦੇ ਨਜ਼ਰ ਕਰ ਚੀਨੇ ਨਾਹੀ ਖੇਲੁ ॥ ੧੫ ।! 

ਤੋਇ ਤਲਬ ਹਕਿ ਰਾਸਤੀ ਦੇਇ ਸਜਣਿ ਰੀਸਾਲੁ । 

ਜਿਨਾ ਡਿਠਿਆ ਦੁਖ ਜਾਇ ਤਨ ਤੁਟੇ ਮਾਇਆ ਜਾਲ ॥ ੧੬ ॥ 
ਜੋ ਜਾਲਮ ਸੇਈ ਭਏ ਚੇਤਹਿ ਨਾਹੀ ਨਾਮ । 

ਸਾਂਈ ਤੇਰੇ ਨਾਮ ਬਿਨੁ ਕਿਉ ਆਵੈ ਆਰਾਮ ॥ ੧੭ ॥ 
ਐਨ ਅਮਲ ਕਮਾਈਅਨਿ ਜੇ ਕੌ ਪਾਰਿ ਵਸਾਇ ॥ ੧੮ ॥ 
੧ਬਿਨ ਅਮਲਾ ਨਹੀ ਪਾਈਐ ਮਰੀਐ ਪਛੋਤਾਇ । 

ਗੈਨ ਗਨੀਮਤ ਰੁਕਨਦੀ ਜਿਨੀ ਸਿਵਾਤਾ ਆਪੁ । 

ਇਸ ਪਿੰਜਰੇ ਵਿਚ ਖੇਲੁ ਹੈ ਨ ਤਿਸੁ ਮਾਈ ਨ ਬਾਪੁ ॥ ੧੯॥ 
ਫੇ ਫਾਰਗੁ ਤੇਊ ਭਏ ਜੋ ਚਲਹਿ ਮੂਰਸਦੁ ਭਾਇ । 

ਆਪ ਕੀਆ ਤਹਕੀਕ ਤਨੁ ਰੇਗੌ ਰੋਗ ਮਿਲਾਇ ॥ ੨੦ ॥ 


[ਲੁ ਵਿਚ ਅਸ਼ਧ ਪਾਠ ਸ)ਜੌ ਗੁ. ਨਾ. ਯ. 16 ਵਿਚੋਂ“ ਪਾਠ ਲਿਆ ਹੈ । ਪੱਤਰਾ (164/ਅ) 
ਗੁ. ਨਾ. ਯੂ. ਵਿਚ ਬਹੁਤ ਅਸ਼ਧ ਪਾਠ ਹੈ 1 

ਗੁ. ਨਾ. ਯੂ. 17 ਵਿਚ ਜਬਦ “ਸਦਾਇਤ” ਹੈ ਬਾਂਕੀ ਸਭ ਵਿਚ ਉਪਰ ਵ:ਲਾ ਹੀ ਸ਼ਬਦ ਹੈ । ਇਹ 
ਅਸ਼ੁਧ ਸ਼ਬਦ ਹੈ । 

ਪਾਠਾਂਤਰ ਵੱਖ ਵੱਖ ਹਨ “ਮਰੀਐ ਪ੍ਰੀਤ ਵਲਾਇ” ਗੁ. ਨਾ. ਯੂ. 17 ਪੁੱਤਰਾ (238/ਅ) । ਲਿਥੋਂ ਵਿਚ 
ਪਾਠ ਆ ਸੌ ਲਿਵਲਾਇ” ਹੈ, ਪੰਨਾ 221 

ਮਲ ਵਿਚ ਦੇ ਤੁਕਾਂ ਦੀ ਸੰਯੁਕਤੀ ਹੁਈ ਹੈ ਜਿਸ ਨਾਲ ਇਕ ਅਗਲ) ਤੁਕ ਰਹਿ ਗਈ ਹੈ ਉਸ ਦਾ 
ਅੰਤਲਾ ਸ਼ਬਦ ਇਸ ਤੁਕ ਦੇ ਅੰਤ ਵਿਚ ਆ ਲਗ ਹੈ। ਸੌ ਪਾਠ ਬਾਕੀ ਖਰੜਿਆਂ ਅਨੁਸਾਰ ਕਰ 
ਦਿੱਤਾ ਹੈ । 

ਇਹ ਤੂਕ ਬਾਕੀ ਖਰੜਿਆਂ ਵਿਚੁੰ` ਲੈ ਕੇ ਪਾਈ ਹੈ । 


1076702€6 70 2736 0707531/ 763) / ॥00781376761/70.0) 


ਮੱਕੇ ਮਦੀਨੇ ਦੀ ਗੋਸ਼ਟਿ 
ਕਾਫ ਕਲਮਾ ਇਕ ਯਾਦ ਕਰਿ ਅਵਰ ਨ ਭਾਖਹੁ ਬਾਤ । 
ਨਫਸ ਹਵਾਈ ਰੁਕਨਦੀ ਤਿਨ ਸੋ ਹੋਇ ਨ ਸਾਤ । ੨੩੧।1 
ਕਾਫ ਕਰਾਰ ਨ ਆਵਈ ਜਿਤੁ ਮਨ ਉਪਜੇ ਚਾਉ । 

ਤੇ ਪਾਰਸ ਕੈਚਨ ਮਏ ਜਿਨ ਭੇਟਿਆ ਹਰਿ ਰਾਉ ॥ ੨੨ ॥ 
ਲਾਮ ਲਾਨਤ 'ਬਰਿਸਰ ਤਿਨਾ ਜੋ ਤਰਕ ਨਿਵਾਸ ਕਰੇਨ । 
ਥੋੜਾ ਬਹੁਤਾ ਖਟਿਆ ਹਥ” ਹਬ ਗਵੇਨ ॥ ੨੩ ॥ 

ਮੀਮ ਮੁਰਸੁਦ ਮੰਨ ਤੁੰ ਮੰਨ ਕਤੇਬਾ ਚਾਰ । 

ਮੰਨ “ਖੁਦਾਇ ਰਸੂਲ ਨੂੰ ਖਾਸਾ ਜਿਸੁ ਦਰਬਾਰ ॥ ੨੪ ॥ 
ਨੂੰਨ ਨਹੀ” ਉਹੁ ਗੁਮਰਾਹੀ ਜਿਸ ਕੀਤੇ ਅਮਲ ਕਬੂਲੂ । 
ਮਾਇਆ ਬੰਧਨ ਗਲ ਪੜੇ ਮਤੁ ਖਾਲੀ ਵੈਝਹਿ ਕੂਲ ॥ ੨੫ ॥ 
ਵਾਉ ਜੁਆਵੈ ਰੁਕਨਦੀ ਸਿਰ ਫਾਟੇ ਹਥ ਨਾਲ । 

ਉਮਰ ਵਿਹਾਣੀ ਬਾਵਰੇ ਪੜਿਓ ਕਿਤੁ ਜੈਜਾਲ । ੨੬ ॥ 

ਹੇ ਹੈਬਤ ਤਿਸ ਰਬ ਦੀ ਜਿਸ ਦਿਨੁ ਅਦਲੁ ਕਰੇਇ । 

ਬਾਬ ਹਮਾਰੇ ਰੁਕਨਦੀ ਕੇਹਾ ਹੁਕਮ ਪੜੇਇ । 

ਲਾਮ ਲਾਇਕ ਤੇਊ ਭਏ ਜਿਨਾ ਰਹਮਤ ਨਦਰ ਧਰੇਇ । 

ਜੇ ਸਉ ਲੋਚਨ ਕਿਆ ਥੀਐ ਜੇ ਆਪਨ ਸਮਾਲੋਇ ॥ ੨੮ ॥ 
ਅਲਫ ਅਲਹ ਤੁਹਿ ਨਾਲ ਹੈ ਚੇਤਹਿ ਕਿਉ ਨ ਅਜਾਨ । 
ਗੁਰ ਸੇਵਾ ਤੇ ਛੁਟਸੀ ਅਉਸਰ ਅੰਤ ਨਿਦਾਨ ॥ ੨੯ ॥ 

ਯੇ ਯਾਰੀ ਕਰ ਰਬ ਸੋ ਜਿਸਦਾ ਅਬਚਲ ਰਾਜੂ । 

ਇਕ ਇਕੱਲਾ ਨਾਨਕਾ ਕਿਸਹਿ ਨ ਹੋ ਮੁਹਤਾਜਿ । 


ਭਗਾਕਨਾਮਾ ।। ਰਾਗੁ ਤਿਲੰਗ ਮਹਲਾ ੧ ॥ 


ਨ 


2, 
28 


ਈਮਾਨ ਕੁਰਾਨ ਕਉ ਜਤਨ ਕੀ ਜਿਲਦਿ ਕਰ ਰਹਮ ਕੀ ਰਿਹਲਿ ਪਰ ਧਰ ਪੜੀਜੇ । 
ਸਚ ਗਰਦਾਨ ਲੋ ਦਿਲੋਂ ਜੁਜਾਦਾਨ । 

ਮਹਿ ਤਬਹਿ ਈਮਾਨੁ ਕਬਹੂੰ ਨ ਛੀਜੈ । 

ਬਗੋਰੇ ਕਾਜੀ ਪਾਕਨਾਮਾ । 

ਕੁਫਰ ਕਾ ਕੁੜਤਾ ਦੂਰਿ ਕਰਿ ਦਿਲੇ ਤੇ ਅੰਗ ਮਹਿਸਾਚ ਕਾ 

ਪਹਰੁ ੧ ॥ ਰਹਾਉ ।। 


ਇਹ ਪਾਠ ਗੁ. ਨਾ. ਯੂ. 16 ਵਿਚੋ ਲਿਆ ਹੈ । ਮੂਲ ਵਿਚ ਅਸਪਸ਼ਟ ਪਾਠ ਸੀ 1 ਗੁ.ਨਾ.ਯੂ. 17 
ਵਿਚ ਪਾਠ “ਬਰਸ ਤਿਨਾ ਜੋ ਤੁਰਕਿ----ਹੈ । ਕ੍ਰਮਵਾਰ ਪੱਤਰਾ (165/ਅ), (239/6) 
ਗੁ.ਨਾ.ਯੂ. 17 ਵਿਚ 'ਖੁਦਿ ਖੁਦਾਇ” ਹੈ ਲਿਥੋਂ ਵਿਚ 'ਤੂ ਬਿਕ ਖੁਦਾਇ ਹੈ” ਪੁੱਤਰਾ 239/6, ਪ.222 
(6) ਗੁ. ਨਾ. ਯੂ. 17 ਤੇਂ ਲਿਥ ਵਿਚ ਪਾਂਕਨਾਮ' ਨਹੀਂ“ ਹੈ । ਬਾਕੀਆਂ ਵਿਚ ਹੈ ਇਸ ਤੱ` ਇਲਾਵਾ 
ਇਨ੍ਹਾਂ ਦੋ ਖਰੜਿਆਂ ਵਿਚ ਬਹੁਤ ਸਾਰਾ ਬਾਕੀ ਪਾਠ ਪੰਨਾ 382 ਤਕ ਨਹੀ“ ਹੈ । ਪੰਨਾ 382 
ਤੋਂ ਸੁਆਲ ਕਾਜੀ ਰੁਕਨਦੀਨ ਤੋ“ ਅੱਗੇ ਚਲਦਾ ਹੈ । 

(ਅ) ਇਹ ਪਾਕਨਾਮਾ ਬਿ. 40 ਵਿਚ ਸਾਖੀ ਨੰਬਰ 6 ਵਿਚ ਆਇਆ ਹੈ । 


ਮ੍ਰਲ=ਪਾਨ 235 


ਮੰਨਿ ਮਾਰ ਕਾਗਦੁ ਕਰਹੁ ਕਲਮ ਕਰਣੀ ਸਰਹੁ ਨੈਨ ਦਾਵਾ ਬਮਹਿ ਸਰਮ ਸਾਹੀ । 
ਲੋਭ ਅਹੈਕਾਰ ਬੇਕਾਰ ਕਉ ਦੂਰਿ ਕਰ ਹਕ ਕਾ ਰਾਜੁ ਪਾਵਹੁ ਇਲਾਹੀ ॥ ੨ ॥ 
ਮੀਰ ਸੁਲਤਾਨ ਅਰੁ ਆਨ ਉਮਰੇ ਸਭੇ ਰਬ ਕੇ ਨਾਮ ਬਿਨੁ ਜਾਹਿ ਬਾਂਧੇ । 
ਅਜਰਾਈਲੁ ਫਰੇਸਤਾ ਰਹੇ ਸਿਰ ਉਪਰੇ ਸਦਾ ਪਾਰਧੀ ਜਿਵੇ" ਓਹੁ ਫਾਂਧ ਫਾਂਥੇ ॥ ੩ ॥ 
ਸਹਜਿ ਸੋ ਸੋਇ ਰਹੈ ਸਚਿ ਕਉ ਗਹਿ ਰਹੇ ਸਚ ਕੇ ਗਹੇ ਤੇ ਕੁਫਰ ਤੁਟੇ । 
ਪੰਜ ਨਿਮਾਜਾ ਤੀਸ ਰੋਜੇ ਰਖਹੁ ਕਰਹੁ ਬੈਦਗੀ ਤਬ ਪਿੰਡ ਫ਼ੂਟੇ । ੪ । 
ਨਾਮ ਸਾਚਾ ਗਹੋ ਸਬਦ ਸੋ ਮਿਲ ਰਹੋ ਏਕੋ ਨਾਮੁ ਸਦਾ ਸਦਾ ਘੌਖੇ । 
ਬੇਦ ਕਤੇਬ ਪੜ ਮਿਤ ਨਹੀ ਪਾਈਐ ਤੁਰਕ ਹਿੰਦੂ ਪੜੇ ਵੜੇ ਧੋਖੇ । ੫ ॥ 
ਕਤੇਬ ਮੁਲਾਂ ਕਹੇ ਬੈਦ ਪੰਡਿਤ ਪੜੇ ਬੇਦ ਕਤੇਬ ਪੜਿ ਪੜਿ ਦੋਊ ਭੂਲੇ । 
ਲੋਭ ਕੇ ਕਾਰਨੋ ਗਿਆਨ ਬਹੁਤਾ ਕਰਹਿ ਕਿਉ ਗੁਰੂ ਕੇ ਸਬਦ ਬਿਨ ਭਰਗ ਖੂਲੇ । 
ਬਦ ਅਮਲ ਬਦਗੋਈ ਦਿਲੇ ਤੇ ਦੂਰ ਕਰ ਦਿਲ ਬੈਧਹੁ ਅਪਨਾ ਨਹੀ ਛੋਡ ਖੂਲਾ । 
ਅਲਹ ਦਿਲ ਹੋਇ ਰਹੁ ਬੁਰਾ ਮਤ ਕਿਸੇ ਕਹੁ ਮਿਹਰ ਮਹਿਰ ਹੋ ਪਵਹੁ ਕਬੂਲਾ ॥੭॥ 
ਏਕੁ ਹੈ ਕਲਮਾ ਹਕੁ ਹੈ ਮਉਲਾ ਸਚ ਹੈ ਨਾਮੁ ਜੁਗ ਜੁਗ ਮਕਾਮਾ । 
ਗੁਫਤ ਨਾਨਕ ਸੁਣਹੁ ਰੁਕਨਦੀ ਕਾਜੀ ਤਜਹੁ ਕੁਫਰ ਮਕਰੂਹੁ ਜੋ ਹੈ ਹਰਾਮਾ ॥੮।੭੪॥ 
“ਤਿਲੰਗ ਮਹਲਾ ੧ । 
ਚਿਲ ਮਿਲਾ ਇਿਸੀਅਰ ਦੁਨੀਆ ਫਾਨੀ । 
ਕਾਲੂਬਿ ਅਕਲ ਮਨ ਗੋਰ ਨ ਮਾਨੀ ।...... 
$ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਗਇਆ ।...... 
ਸੁਆਲ ਪੀਰ ਬਹਾਵਦੀ ਸੂਰਾ ।। 
ਆਖੇ ਪੀਰ ਬਹਾਵਦੀ ਸੁਣਹੋ ਨਾਨਕ ਪੀਰ । 
ਕਹੋ ਹਕੀਕਤ ਮਉਤ ਦੀ ਸਚੀ ਕਰ ਤਦਬੀਰ । 
ਕਿਉ ਕਰ ਬਚੀਐ ਅਜਲ ਤੋ' ਕਉਣ ਬਚਾਵਣ ਹਾਰੁ । 
ਬਚੀਐ ਕਉਣ ਪਨਾਹ ਜਾਇ ਆਖਹੁ ਸਚੁ ਬੀਚਾਰ । 
ਜਵਾਬ ਨਾਨਕ ਸਾਹ ਸੂਰਾ ॥ 
ਆਖੇ ਨਾਨਕ ਸਾਹ ਸਚ ਸੁਣਹੁ ਬਹਾਵਦੀ ਪੀਰ । 
ਸੁਣਹੁ ਹਕੀਕਤ ਮਉਤ ਦੀ ਸਚੀ ਕਰ ਤਦਬੀਰ । 
ਜਸੇ ਅੰਦਰ ਜੋ ਥੀਆ ਆਖਰ ਮਰਸੀ ਸੋਇ । 
ਪੀਰ ਪੈਕੇਬਰ ਅਉਤਾਰ ਸਭੁ ਮਉਤ ਨ ਛਡਿਆ ਕੋਇ । 
ਬਾਝੂ ਅਲਹ ਪਾਕ ਦੇ ਰਬੀਂ ਥੀਈ ਫਨਾਹ । 
ਰਹੇ ਨ ਜੋਗੀ ਜੋਗੀਆ ਮੀਰ ਮਲਕ ਪਾਤਸਾਹ । 
ਕੂੜਾ ਤਕੀਆ ਪੀਰ ਜੀ ਕਰੀਐ ਮਨ ਤੇ ਦੂਰ । 


1. ਗੁ. ਨਾ. ਯੂ. 16 ਵਿਚੋਂ ਪਾਠ ਲਿਆ ਹੈ ਮੂਲ ਵਿਚ ਨਹੀਂ” ਸੀ । ਪੱਤਰਾ (166/ਅ) 
2. ` ਆਦਿ ਗ੍ਰੰਥ ਮਲਾਰ ਰਾਗ, ਪੰਨਾ 1291 
3੮ ਵਾਰ ਮਾਝ ਸਲੌਕ ਮ: ੧ ਆਦਿ ਗ੍ਰੰਤ ਪੰਨਾ 143 


76702€6 70 3135 76786 0130 | %0੧731137016177.0)। 


ਮੱਕੇ ਮਦੀਲੇ ਦ। ਗੋਸ਼ਟਿ 


ਮਉਤ ਨ ਵਿਸਰੇ ਮਨੇ ਤੇ ਜੋ ਰਹਦੀ ਸਦਾ ਹਜੂਰ । 

ਜਿਨਾਹ ਨਾਉ ਧਰਾਇਆ ਆਖਰ ਫਾਨੀ ਹੋਇ । 

ਨਾਨਕ ਆਖੇ ਪੀਰ ਜੀ ਇਕ ਰਹਸ ਅਲਹ ਸੋਇ ।” 

ਆਪੇ ਕਾਲ ਖੁਦਾਇ ਹੈ ਮਾਰੇ ਰਾਖੇ ਆਪ । 

ਜੋ ਤਾਕੇ ਮਹਰਮੁ ਭਏ ਤਾਕਉ ਪੁੰਨ ਨ ਪਾਪ । 

ਰਹੇ ਸਭਨ ਕੇ ਅੰਤਰੇ ਬਾਹਰ ਭੀ ਹੈ ਸੋਇ । 

ਅਜਲ ਖੁਦਾਇ ਨਹੀ ਭੇਦ ਕਹੁ ਵਿਰਲਾ ਜਾਨੇ ਸਾਇ । 

ਜੋ ਮੁਆ ਰਬ ਨੂੰ ਮਿਲਿਆ ਜੀਦਾ ਥੀਆ ਗੈਰ ਰਹੇ ਸਭਨ ਕੇ ਅੰਤਰੇ ਬਾਹਰ ਭੀ ਹੈ ਸੋਇ । 
ਭੂਲਾ ਕੂੜਾ ਮਨੀ ਵਿਚ ਰਖੇ ਡਿੰਗੇ ਪੈਰ “ਨਾਨਕ ਆਖੇ ਪੀਰ ਜੀ ਆਪੇ ਆਪ ਖੁਦਾਇ । 
ਆਪੇ ਮਾਰਿ ਪੈਮਾਲਿ ਕਰ ਆਪੇ ਲਏ ਜੀਵਾਇ । 


ਰਾਗੁ ਤਿਲੰਗ ਮਹਲਾ ੧ ॥ 


ਉ: ੯ ੯ 


ਸੁਣਹੁ ਸਚੁ ਕਾਜੀ ਬਾਂਗ ਸਲਵਾਤ ਹਾਜਰੁ ਨਾਜਰੁ ਕਾਇਮ । 

ਕੁਦਰਤੀ ਆਪ ਹੀ ਆਪ ਅਲਹ ਹੈ ਪਾਕ ॥ ੧॥ 

ਸੁੰਨ ਮਸੀਤ ਵਿਚ! ਕਰਹੁ ਨਿਮਾਜ ਨਿਤ ਤਹਾਂ ਬਾਂਗ ਬਲੇ ਲ ਅਜਗੈਬ (ਤੇ) ਹੋਈ । 
ਜੋ ਹਜ ਕਰੇ ਫਿਰਿ 'ਆਵਹੇ ਨਾਹੀ ਸੰਨ ਮਸੀਤ ਵਿਚ ਵੜੇ ਜੋਈ । 

ਤਹਾਂ ਏਕ ਹੀ ਏਕ ਅਲਾਹ ਆਪੇ ਰਹੇ ਦੂਸਰਾ ਹੋਆ ਨਹਿ ਹੋਨਹਾਰਾ । 

ਆਮਦ ਰਫਤ ਵਿਚਿ ਖਲਕ ਸਭ ਸਾਜੀ ਆਪ ਖਾਲਕੁ ਕਾਇਮੁ ਸਦਾ ਨਿਆਰ ॥ ੧ ।। 
5ਤਹਾਂ ਸਚੁ ਨਿਮਾਜ ਹੈ ਸਾਚ ਹੀ ਰੋਜਾ । 

ਬਾਂਗ ਬਲੈਲ ਸਦਾ ਸਦਾ ਹੋਈ । 

ਸਚ ਕਲਮਾ ਪੜੇ ਪਾਕ ਖਿਨ ਮੈ ਕਰੇ ਕੁਫਰ ਤੂਟੇ ਪਾਕ ਹੋਇ ਸੋਈ ॥ ੩ ॥ 

ਨਵੈ ਦਰ ਮੁੰਦਿ ਘਰ ਦਸਮਿ ਚਿਲੇਂ ਬਹੇ ਸਹੀ ਉਲਮਾਉ ਜਗ ਮੈਂ ਕਹੀਜੇ । 

ਮਾਰਫਤ ਮਾਰ ਮਨੁ ਵਸ ਕਰੋ ਆਪਨੇ ਤਉ. ਕਬਹੂੰ ਨਹੀ ਪਿੰਡ ਛੀਜੇ ॥ ੪ ॥ 

ਸ਼ਿਰੁ ਮੁਸਲਾ ਕਰਹੁ ਪਸਮਿ ਕੀ ਕਾਬਲੀ ਕਰਹੁ ਨਿਮਾਜ ਸਭਿ ਤਿਸੈ ਆਗੈ । 

ਹੋਇ ਰਾਜੀ ਤਬੇ ਸਾਫ ਅਰਪਾਕ ਦਿਲ ਸਭੇ ਅਜਾਬ ਤਨੁ ਕੇ ਜੁ ਭਾਗੈ । 

$।ਖ ਕਰ ਮਕਾ ਮਸੀਤ ਮਸਤਕਿ ਕਰਹੁ ਨੈਨ ਵਿਚਿ ਨਬੀ ਕਰ ਕਰਨ ਕਾਬਾਂ । 


ਇਸ ਤੋਂ' ਅੱਗੋ ਸ਼ਬਦ 'ਰਿਸਾਲਾ ਮਹਲਾ ੧? ਸਿਰਲੌਖ ਹੌਠ ਦਿੱਤਾ ਹੈ ਜੌ ਪਹਿਲਾਂ ਪੱਤਰਾ 340 
ਉਪਰ ਆ ਚੁੱਕ! ਹੈ । ਦੁਬਾਰਾ ਦੇਣਾ ਯੋਗ ਨਹੀ“ ਸਮਝਿਆ । ਸ਼ਬਦ ਦੀਆਂ ਪਹਿਲੀਆਂ ਤੁਕਾਂ 
“ਆਵੇ ਨਾਲ ਕਹਾ ਕੌ ਜਾਇ । ਜਲਿ ਥਲਿ...” ਗੁ. ਨਾ. ਯੂ. 16 ਵਿਚ ਵੀ ਮਲ ਲਿਖਤ ਵਾਂਗ 
ਸ਼ਬਦ ਦਾ ਦੁਹਰਾਉ ਹੈ । ਪੱਤਰ (168/ਅ) 

ਇਹ ਦੌ ਤੂਕਾਂ ਪੰਨਾ 341 ਉਪਰ ਆ: ਚੁੱਕੀਆਂ ਟਨ । 

ਮੂਲ ਵਿਚ ਦੋ ਤੁਕਾਂ ਦੀ ਸੰਯੁਕਤੀਹਣ ਕਾਰਨ ਪਾਠ ਅਸਪਸ਼ਟ ਸੀ ਜੋਗੁ. ਨਾ, ਯੂ. 16 ਵਿਚ 
ਦੋ ਤੁਕਾਂ ਲਈਆਂ ਹਨ । ਪੁੱਤਰਾ (169/6) 

ਪਾਠ ਅਸਪਸ਼ਟ ਹੌਣ ਤੋਂ ਗੁ. ਨਾ. ਯੂ. 16 ਵਿਚੋ ਲਿਆ ਹੈ । ਪੱਤਰਾ (169/6) 

ਗੁ: ਨਾ. ਯੂ. 16 ਵਿਚ ਪਾਠ ਅੱਗੋਂ ਪਿਛੋ ਹੈ । (ਉਹੀ) 

ਇਹ ਪਾਠ ਥੋਹੜੇ ਬਹੁਤੇ ਅੰਤਰ ਨਾਲ ਪਹਿਲਾਂ ਮੂਲ ਵਿਚ ਪੱਤਰਾ (2) ਉਪਰ ਆ ਚੁੱਕ। ਹੈ 1 


[ਲੁ=ਪਾਲ 237 


ਕਬਰੁ ਕਰ ਨਾਕੁ ਅਰੁ ਹਥਿ ਹਜਰਤ ਕਰਹੁ ਪਾਇ ਰਸੂਲ ਕਰ ਹੋਇ ਸਹਾਬਾ । 

ਰੂਹ ਅਜਾਦਿ ਅਰੁ ਸਿਕਮ ਬਗਦਾਇ ਹੈਰਾਨ ਬਾਜ ਚਾਰੋ ਇਮਾਮਾ । 

ਮਨੁ ਮਦੀਨਾ ਅਰੁ ਜਬਾਂ ਫੁਰਕਾਨ ਕਰ ਹਰਫਿ ਸੀਕਾਇਦਾ ਸਭ ਅੰਗ ਜਾਨਾ । 

ਵਸ ਜਬ ਰੋਇ ਮਨੁ 'ਪਾਕਿ ਤਬ ਹੋਇ ਤਨੁ ਹੋਇ ਭਿਸਤੀ ਬਹੇ ਸਚ ਮਕਾਮਾ । 

ਮੋਮਦਿਨ ਹੋਇ ਮਨਿ ਰਰੁ ਬੁਰਾ ਨਹ ਕਿਸੇ ਕਹੁ ਕੁਫਰ ਤੂਟੇ ਹੋਵੈ ਇਮਾਮਾ ॥ ੮ ॥ 

ਕੁਲ ਜੂਸੇ ਜਿਤੀ ਨਸਲ ਆਦਮ ਭਏ ਕਰਹੁ ਸਿਜਦਾ ਤ੍ਰਮ ਤਿਨੋਂ ਆਗੈ । 

ਆਬ ਅਰੁ ਖਾਕ ਕਉ ਮੈਲ ਆਦਮੁ ਕੀਆ ਸਮਝ ਮਾਸੀਤ ਸਭੁ ਭਰਮੁ ਭਾਗੇ ॥ ੯ ॥ 

ਸਾਜਿਆ ਬੁਤ ਖਾਲਕ ਅਵਲ ਆਦਮੀ ਖਾਕ ਸੂਰਤ ਭਲੀ ਚਿਤ੍ਰ ਕੀਨੀ । 

ਬਾਦ ਅਰ ਆਬ ਆਤਸ (ਹੀ) ਤੀਨੌ ਮਲਕਿ ਕਉ ਕਰਹੁ ਸਿਜਦਾ ਆਗਿਆ ਜੁ 

ਦੀਨੀ ॥ ੧੦ ॥ 

ਬਾਦ ਆਂਬੀ ਹੁਕਮੁ ਮਾਨਿਆ ਸੀਸ ਪਰ ਕੀਆ ਸਿਜਦਾ ਦੇਨੌ ਬੁਤਿ ਆਗੇ । 

ਫੇਰ ਹੁਕਮ ਸੈਂਤਾਨ ਆਤਸ ਭਇਆ ਕਰ ਗਰੂਰ ਤਿਨਹੀ ਪਾਇ ਲਾਗੇ ॥ ੧ ॥ 

ਪਾਇਆ ਗਲ ਤਵਕਲਾ ਨ ਤਗਲੇ ਆਤਸੀ ਦੀਆ _ਨਿਕਾਲ ਤਿਹ ਵਿਸਤ ਮਾਹੀ । 

ਭਇਆ ਸੈਤਾਨ ਆਤਸ _ਤਬਹਿ ਨਾਮੁ ਤਿਹ ਕੀਆ ਰੋਸਿ ਆਹੁਰੈਗੁ ਦੇਖੁ 
ਸਿਆਹੀ ॥ ੧੨॥ 

ਨਫਸ ਕਾਫਰ ਸਭੋਂ ਸੈਗ ਹੀ ਡੌਲੇ ਪੰਚ ਹਵਾਸ ਸਿਰ ਡੋਡੁ ਦੇਵਹਿ । 

ਕਾਮ ਅਰ ਕ੍ਰੰਧ ਅਹੈਕਾਰ ਆਤਸ ਜਬਰੁ ਮੋਹੁ ਅਰ ਲੌਭੁ ਤਤ ਮੂਸਿ ਲੇਵਹੁ ॥੧੩॥ 

ਗੁਫਤ ਨਾਨਕ ਸੁਣਹੁ ਰੁਕਨਦੀ ਕਾਜੀ ਤਰਕਹੁ ਹੁਜਤ ਗਹੇ“ ਸਚੁ ਪਨਾਹਾ । 

ਸਚ ਕੇ ਗਹੈ ਪੈਕੰਬਰ ਹੋਇ ਇਨੀ ਪੰਜੇ ਸਵਾਲ ਖੁਨਾਮੁ ਸਾਜੇ ਇਲਾਹਾ ॥੧੪॥੮੦॥ 

ਓਤਿਲੌਗੁ ਮ: ੧।। ਮਤ ਵਾਰੋ ਮਤਵਾਰਾ ਰੇ । 

ਰਹੇ ਅਲਮਸਤ ਹਮੇਸਾ ਕੈਫੀ ਹਰਿ ਗਤ ਨਾਹ ਖੁਮਾਰਾ ਰੇ ॥ ੧ ॥ ਰਹਾਉ ॥ 

ਯਾਹੂ ਹਰਿਦਮ ਦਿਲ ਮੈ' ਸਾਬਤ ਲਾਹੂਤੁ ਓਅੰਕਾਰਾਰੇ । 

ਆਬ ਖਾਕ ਆਤਸ ਅਰਬਾਦੀ ਸਭ ਵਜੂਦ ਗਿਲਕਾਰਾਰੇ । 

ਲਾਮਕੀਨ ਤਰਾਂ ਹੋਇ ਮੁਕਾਮੀ ਆਮਦ ਰਫਤ ਜੁਗਾਰਾਰੇ । 

ਖਾਲਕ ਮਹਿ ਖਲਕ ਖਲਕ ਮਹਿ ਖਾਲਕ£$ ਇਸਲਾਮੁ ਕੁਫਰੁ ਯਕਸਾਰਾਰੇ । 

ਜਿੰਦਾ ਕਸੇ ਨ ਮਾਨਈ ਜਾ ਪੁਰਸੁ ਕਤੇਬ ਸਿਪਾਰਾਰੇ । 


ਪਾਠ ਗੁ. ਨਾ. ਯ੍. 16 ਵਿਚੋਂ ਲਿਆ ਹੈ । ਪੱਤਰਾ (169/%) 


ਦੇਥੇ ਪਾਠ ਅਸ਼ੁਧ ਹੈ । “ਤਿਨ ਗਲੋ? ਚਾਹੀਦਾ ਹੈ । 
ਗੁ. . 16 ਵਿਚ“ ਲਿਆ ਸ਼ਬਦ ਮਲ ਵਿਚ 'ਮਰਲਸਿ” ਸਬਦ ਸੀ ਜੌ ਅਸਪਸ਼ਟ ਸੀ (ਪੱਤਰਾਂ 
1709) 

ਗੁ. ਨਾ. ਯੂ. 16 ਵਿਚ ਅਸਪਸ਼ਟ ਪਾਠ ਹੈ । (ਉਹੀ) 

ਰਿ ਨਾਂ. ਯੂ. ਆਦਿ ਗ੍ਰੰਥ ਬਾਹਰੀ ਬ!ਣੀ । 

'. ਯ੍ਰ. 16 ਵਿਚੋ ਪਾਠ ਲਿਆ ਹੈ । ਪੱਤਰਾ (170/6) 


ਮੱਕੇ ਮਦੀਨੇ ਦੀ ਗੋਸ਼ਟਿ 


ਦਸਤਗੀਰ ਪੀਰ ਬਿਨੁ ਮੁਸਕਲੁ ਰਾਹੁ ਤਰੀਕ ਗੁਬਾਰਾ ਰੇ ॥ ੩ ॥ 
ਤਾਲ ਆਮਦ ਜੁਆਂ ਮਰਦੁ ਰਸੀਦਹ ਖਬਰ ਨਬੇਖ ਬਰਾਰਾਰੇ । 
ਗੁਫਤ ਸੁਨੀਦ ਨੇਸਤ ਜਨ ਨਾਨਕ ਐਨਲ ਹਕਿ ਪੁਕਾਰਾਰੇ ।। ੮੧ ॥ 
ਸੁਆਲ ਕਾਜੀ ਰੁਕਨਦੀਨ ਸੂਰਾ ।। 


ਆਖੇ ਕਾਜੀ ਰੁਕਨਦੀ ਸੁਣੀਐ ਨਾਨਕ ਸਾਹ । 

ਪੁਛਦੇ ਹਾਂ ਇਕ ਮਸਲਾ ਡਸੋ ਸਨਾਹ । 

ਅਰਬਾ ਨਾਸਰ ਰਬ ਸਾਜਿਆ “ਅਨਸਰ ਚਾਰ ਮਿਲਾਇ । 
ਬਾਦੀ ਨਾਰੀ ਆਬ ਖਾਕ ਚਾਰ ਲਤੀਫ ਕਹਾਇ । 
ਚਉਹਾਂ ਵਿਚੋ ਗੋਇ ਕਰ ਕੀਚੇ ਇਕ ਲਤੀਫ । 

ਡਿਠੇ ਸਰਫੁ ਲਤੀਫ ਕੂ ਕੀਚਨ ਹੋਰ ਕਤੀਫ । 

ਇਨਾਂ ਚਉਹਾਂ ਕਉ ਮੇਲ ਕਰ ਸੂਰਤੁ ਬਨਹਿ ਡਿਖ'ਇ । 
ਅਵਲ ਸੂਰਤ ਆਦਮੀ ਕਿਉ ਕਰ ਸਿਕਮ ਮਸਮਾਇ ।£ 
ਮਨੀ ਖੂੰਨ ਡੂੰ ਮੇਲ ਕਰ ਕਿਉਂ ਕਰ ਥੀਏ ਰੂਹਿ । 

ਜਬ ਸਾਬਤੁ ਥੀਏ ਆਦਮੀ ਤਬ ਆਖਨ ਅਲਹ ਹੂਹਿ । 
ਸਾਬਤ ਥੀਏ ਨਬੂਦ ਥੀ ਕੁਦਰਤ ਕਰਿ ਕਰਿਤਾਰਿ” । 
ਆਖਰ ਫੇਰ ਨਬੂਦ ਹੋਇ ਡਸੋ ਸਭ ਵੀਚਾਰ । 

ਬਿਨ ਨਰਮਾਦਾ ਜਿਫਤ ਤੇ ਤਵਲਦ ਹੋਇ ਨ ਕੋਇ । 
ਥਰਾ ਖੁਦਾਈ ਸੋਧ ਕਰ ਨਾਨਕ ਸਚੁ ਬਗੋਇ ॥ ੮੨ । 
ਕਲਮ ਰਬਾਣੀ ਸਭ ਸਿਰਿ ਵਗੀ ਹਿਕੇ ਵਾਰ । 

ਹਿਕਿ ਜਨ ਥੀਏ ਰਯਤੀ ਹਿਕ ਥੀਏ ਸਿਰਿਦਾਰ” । 


ਹਿਕੁ ਜੁਲਦੇ ਪੈਰ ਪਿਆਦਿਆਂ ਹੋਇ ਕਰ ਹਿਕ ਤੁਰੀ ਚੜੋਹ ਸਵਾਰਿ 1 


ਹਿਕ ਚੜ ਜੁਲਦੇ ਪਾਲਕੀ ਇਕ ਮੌਢੀ ਢਾਈ ਜਾਨ । 
“ਹਿਕੁ ਨਾ ਪਹਰਨ ਪਟਿ ਦੇ ਹਿਕ ਲਿੰਗੜੇ ਕੰ ਤਰਸਾਨ । 
ਡੋਹਿ ਹਥਿ ਖੁਦਾਇ ਦੇ ਸਭ ਡੇਦਾ ਰਿਜਕ ਪਹੁਚਾਇ । 
ਹਿਕਿ ਖਾਂਦੇ ਅਜਬੁ ਨਿਆਮਤਾਂ ਹਿਕ ਭੁਖੇ ਕੂਕਨ ਹਾਇ । 
ਹਿਕਨਾ ਮਿਸੀਆਂ ਰੋਟੀਆਂ ਬਿਨ ਲਾਵਣ ਜੁੜੀਆਂ ਆਨ । 


ਮ੍ਰਲ ਵਿਚ ਸ਼ਬਦ 'ਮਸਰਕ”, ਸ) ਜੌ ਅਢੁਕਵਾਂ ਹੈ ਗੁ. ਨਾ. ਯੂ. 

ਲਿਥੇ ਵਿਚ ਅਤੇ ਗੁ. ਨਾ. ਯ੍ਰ. 16 ਵਿਚ ਉਪਰੌਕਤ ਸ਼ਬਦ ਲਿਆਂ ਹੈ । ਪੱਤਰਾ (250/6) ਪੰਨਾ 
222, ਪੁੱਤਰਾ (170/ਅ) 
ਮਲ ਵਿਚ ਦੌ ਤੁਕਾਂ ਦੀ ਸੰਯੁਕਤੀ ਸੀ ਇਸ ਵਾਸਤੇ ਪਾਠ ਗੁ. ਨਾ. ਯੂ. 16 ਤੇ 17 ਅਤੇ ਲਿਥੋਂ 
ਅਨੁਸਾਰ ਕੀਤਾ ਹੈ । (ਪੱਤਰ' 171/6), (240/ਅ), ਪੁੰਨਾ 222 
ਮੁਲ ਵਿਚ ਇਸ ਤੁਕ ਦਾ ਅਭਾਵ ਸੀ ਸੋ ਬਾਕ) ਲਿਖਤਾਂ ਵਿਚੇ ਲਈ। ਗਏ) ਹੈ । 

ਮਲ ਵਿਚ ਦੋ ਤੁਕਾਂ ਦੀ ਸੰਯੁਕਤ) ਸੀ ਜੌ ਬਾਕ) ਲਿਖਤਾਂ ਅਨੁਸਾਰ ਪਾਠ ਵੱਖ ਵੱਖ ਕੀਤਾ ਹੈ । 
(2 ਰਿ “ਸੜੀਆਂ” ਸ਼ਬਦ ਸੀ ਛਕੀ ਲਿਖਤਾਂ ਵਿਚ ਉਪਰਲਾ ਸ਼ਬਦ ਹੌਣ ਤੋਂ ਮਲ ਵਿਚੋ" ਕੱਦ 
ਦੱਤਾ ਹੈ । 


17 ਵਿਚ “ਆਨ ਚਾਰਿ ਸਬਦ ਹੈ” 


ਮ੍ਰਲ-ਪਾਠ 239 


ਹਿਕਨਾ ਪਕਾ ਤਾਮ ਬਹੁ ਸਗੋ ਸੁਟਿ ਸੁਟਿ ਪਾਨ । 

ਲਗੀ ਅਗ ਦਰਗਾਹ ਵਿਚ ਜਿਥੇ ਵਿਤਕਰ ਲਗੇ ਹੋਨ । 

ਹਿਕਨਾ ਭਰੇ ਤੁਖਾਰ ਦਿਰਬ ਹਿਕ ਟੁਕਰ ਕੂ ਬਹਿ ਰੋਨਿ । 

ਕੋਹੀ ਵਾਣੀ ਦਰਗਾਹ ਵਿਚਿ ਸਭ ਹਿਕੋ ਜੇਹੇ ਨ ਭਾਇ । 

ਏਹੁ ਹਕੀਕਤ ਨਾਨਕਾ ਡੇਹੋ ਸਭ ਬੁਝਾਇ । 

ਸਭ ਪੈਕੇਬਰਾਂ ਆਖਿਆ ਸਭ ਸੇ ਹਿਕੁ ਖੁਦਾਇ । 

ਏਥੇ ਹੋਈ ਹੋਰ ਗਲ ਕਮੀ ਜਿਆਦਿ ਡਿਖਾਇ । 

ਏਹ ਹਕੀਕਤ ਜੋ ਡਸੇ ਸੋਈ ਅਵਲ ਫ਼ਕੀਰ । 

ਸਿਰਿ ਰਸੂਲਾ ਦੇ ਰਸੂਲ ਹੈ ਸਭ ਉਮਤ ਦੇ ਸਿਰ ਪੀਰ ।। ੮੩ ।। 


ਜਵਾਬ ਨਾਨਕ ਸਾਹ ਸੂਰਾ ॥ 


ਸੁਣਹੋ ਕਾਜੀ ਰੁਕਨਦੀ ਆਖੇ ਨਾਨਕ ਸਾਹ । 

ਜੈਬੀ ਸਿਰਰ ਖੁਦਾਇ ਦੇ ਸਕੇ ਨ ਕੋਇ ਅਲਾਇ । 
ਬੇਦ ਨ ਬੁਝਨ ਬਪੜੇ ਪੰਡਿਤ ਕਰਨ ਬੀਚਾਰ । 
ਲਿਖਿਆ ਨਾਹਿ ਕਤੇਬ ਵਿਚਿ ਕਾਜੀ ਕਰਨ ਪੁਕਾਰ£ । 
ਕੋਇ ਨ ਜਾਨੇ ਗੇਬ ਗਲ ਕਦ ਹੋਆ ਆਕਾਰ । 
ਅਵਲ ਰੂਹ ਖੁਦਾਇ ਹਿਕ ਹੁਣ ਥੀਏ ਰੂਹ ਅਪਾਰ । 
ਗੁਜਰੀ ਨੂਰ ਸਲਵਾਤ ਕਰ ਜੋ ਹੁਣ ਹੋਏ ਸੋ ਡੇਖੁ । 
ਅਵਲ ਆਖਰ ਜੋ ਥੀਆ ਸਚੁ ਨਾਨਕ ਕਹੇ ਬਬੇਕੁ ॥ ੮੪ ॥ 
ਅਵਲ ਮਨੀ ਨ ਮੂਲ ਸੀ ਨਾ ਕਛੁ ਵਿਛੁੜਿ ਨ ਮੇਲ । 
ਨਰ ਮਾਦਾ ਦੁਇ ਮਿਲ ਕਰ ਬਨਿਆ ਅਚਰਜ ਖੇਲ । 
ਮਨੀ ਖ਼ੂੰਨ ਮਿਲ ਬ੍ਰੋਦ ਦੁਇ ਟੈਕ ਇਕ ਪਰਵਾਨ । 
ਮਨੀ ਮਾਸਾ ਡੇਢ ਹੈ ਖੂਨ ਅਢਾਈ ਜਾਨ । 

ਦੋਵੇ ਥੋਕ ਇਕੱਤ ਹੋਇ ਭਰਿਆ ਗਲੋਲਾ ਰੂਪ । 
3ਲਟਕੇ ਆਂਤ੍ਰਾ ਸੋ ਲਗਾ ਜੈਸੇ ਫਲੁ ਸਰੂਪ । 

ਆਬ ਖਾਕ ਦੀ ਗ੍ਰਿਹਾ ਹੋਇ ਬਾਮ ਕੁਖ ਅਸਿਥਾਨ । 
ਪਕੇ ਆਤਸ ਬਾਦ ਮਿਲਿ ਹੋਵੇ ਪਿੰਡ ਪਰਾਨਿ । 

ਚਾਰ ਖਸੀਅਤ ਮੇਲ ਕਰ ਹੂਆ ਸਗਲਾ ਸੂਤ । 

ਜੈਸੇ “ਰਤਕਾ ਤੁਖਮੁ ਹੈ ਤੇਸਾ ਆਦਮ ਰੂਪ । 

ਜੈਸੇ ਜਮਾਨੇ ਬੀਜੀਐ ਤੇਸਾ ਹੀ ਪ੍ਰਕਾਰ । 

ਇਸੀ ਭਾਂਤ ਕੀਜੁਗਤਿ ਮਿਲ ਉਪਜਤ ਹੈ ਸੈਸਾਰ । 


06102€0 70 “3735 76756 7030 / %0੧7311370161707.0)। 


£< ੪ 


4, 


ਮ੍ਰਲ ਵਿਚ ਇਹ ਤੁਕ ਰਹਿ ਗਈ ਹੈ ਜੌ ਬਾਕੀ ਲਿਖਤਾਂ ਵਿਚੋ“ ਲੈ ਲਈ ਲਈ ਹੈ । 


੮ 


ਮੱਕੇ ਮਦੀਲੇ ਦੀ ਗੋਸਟਿ 


ਓਹੀ ਪਲ ਓਹੀ ਚਸੇ ਉਹੀ ਥਿਤ ਉਹੀ ਵਾਰ । 

ਓਹੀ ਸਮਾ ਸਾਇਤ ਓਹੀ ਧਰਿਆ ਨਿਛਤ੍੍‌ ਸੁਮਾਰੁ । 
ਦੁਖ ਸੁਖ ਖਾਣਾ ਪੀਵਣਾ ਨੌਕ ਬਦ ਬੀਚਾਰ । 

ਪਲ ਅਢਾਈ ਸੂਤ ਕਾ ਮਸਤਕ ਲਿਖਿਆ ਕਰਤਾਰ । 
ਸਿਰ ਤਲਵਾਹਾ ਸਿਕਮ ਵਿਚਿ ਲਿਖੇ ਪੈਂਸਾਨੀ ਲੇਖੂ ॥ 
ਕੋਈ ਮੇਟ ਨ ਸਕਈ ਕਰਮ ਕਾਲ ਕੀ ਰੇਖ 1 

“ਕਉਣ ਸਮਾ ਤਾਕਾ ਲਿਖੇ ਕਉਣ ਥਿਤ ਕਉਣ ਵਾਰ 
ਕਵਣ ਸੁ ਰੁਤੀ ਮਾਹਿ ਕਉਣ ਕੀਤਾ ਰਬ ਅਕਾਰੁ । 
ਨਉ ਮਹੀਨੇ ਗਰਭ ਕੁੰਡ ਲਟਕੇ ਫਲ ਕੀ ਭਾਂਤਿ । 

ਪੈਰ ਉਤੇ ਸਿਰ ਕਰ ਤਲੇ ਨਾ ਸੁਖੁ ਦਿਹੁੰ ਨ ਰਾਤ 1 
ਸਿਮਰਨੁ ਕਰਦਾ ਉਰਧ ਮੁਖ ਪਲ ਪਲ “ਲੈਦਾ ਸਵਾਸ ॥ 
ਜੋ ਇਕ ਪਲੁ ਰਬ ਨ ਜਪੇ ਤਬ ਜੁਸਾ ਹੀ ਜ਼ਲ ਜਾਸ । 
ਜੋ ਕਿਛੁ ਮਾਦਰ ਖਾਇ ਪੀ ਤਾਂ ਤੇ ਜੋ ਰਸੁ ਹੋਇ । 
ਨਾੜੇ ਧਿਰੋ ਹੋਇ ਕਰ ਅੰਦ ਜਾਵੇ ਸੋਇ । 

ਨਾੜਾ ਲਾਗਾ ਨਾਭਸੋ ਜੈਸੋ ਵਲ ਕੀ ਭਾਂਤ । 

“ਬਾਦ ਆਬ ਅਰੁ ਨਾਰ ਮਹਿ ਪਕੇ ਦਿਨ ਅਰੁ ਰਾਤ ॥ 
ਗੁਥੀ ਅੰਦ ਤਨੁ ਰਹੇ ਖੂਨ ਮਨੀ ਕੇ ਮਾਹਿ 

ਹਿਰਦੇ ਅੰਦਰ ਜਪੁ ਕਰੇ ਬਾਹਰ ਕਿਸ ਬਿਧਿ ਜਾਹਿ । 
ਜੋਗ ਰਿਆਜਤ ਤਪ ਕਰੇ ਸੁਰਤ ਖਸਮ ਕੇ ਬੀਚ । 
ਤਾਕਉ ਸੂਝਿਹਿ ਲਾਇ ਤ੍ਰੰ ਅਚਰਜੁ ਹੋ ਜਗਦੀਸ । 
ਸਤਨਾਮੁ ਮੁਖ ਜਪੁ ਕਰੇ ਹਉ ਨਾਹੀ ਤ ਆਹਿ । 

ਨਾਉ ਮਾਸ ਤਾਉ ਅਗਨ ਮਹਿ? ਫਿਰਿ ਚਲਿਆ ਬਾਹਰਿ ਜਾਇ । 
ਜਾਹਿਬ ਸੋ ਬਿਨਤੀ ਕਰੇ ਵਿਸਰੁ ਸਾਸ ਗਿਰਾਸ 1 

ਤੁਝ ਬਿਨੁ ਮੋਰਾ ਕੋ ਨਹੀ” ਜੀਉ ਪਿੰਡ ਸਭ ਤਾਸ । 
ਕੀਨੀ ਵਾਚਾ ਖਸਮ ਸੌ ਮਾਨ ਹਿਤਿ, ਤੁਝਹਿ ਧਿਆਇ । 
ਗੁਥੀ ਤੋੜੀ ਅੰਦਰੋ ਬਾਦ ਝਕੋਰਾ ਲਾਇ । 


ਪਾਠਾਂਤਰ “ਸਵਾਸ ਸਵਸ” ਗੁ. ਨਾ. ਯੂ. 16 ਪੱਤਰਾ (172/%) 

ਮੂਲ ਵਿਚ ਅਸਪਸ਼ਟ ਪਾਠ ਹੌਣ ਤੋ ਗੁ. ਨਾ. ਯ੍ਰ. 16 ਤੇ 17 ਵਿਚ ਪਾਠ ਲਿਅ। ਹੈ, ਪੱਤਰਾਂ 
(172/ਅ), (242/ਉ) 

ਗੁ. ਨਾ. ਯ੍. 16 ਵਿਚ ਇਸ ਪੰਕਤੀ ਦਾ ਕ੍ਰਮ ਤੁਟਾ ਹੋਇਆ ਹੈ। ਬਾਕੀਆਂ ਦਾ ਮ੍ਹਲ ਵਾਂਗ ਹੈ, 
ਪੱਤਰਾ (172/ਅ) 

ਗੁ. ਨਾ. ਯੂ. 16 ਵਿਚ ਸ਼ਬਦ “ਮਹਹ” ਹੈ, ਪੱਤਰ (172/ਅ) 


ਮ੍ਰਲ=ਪਾਠ 241 


ਬਾਦੇ ਮੇਲਿਆ ਚਲਿਆ ਦਉੜਿਆ ਭਗ ਦੁਆਰ । 
ਮਾਦਰ ਦੁਖ ਪੁਕਾਰਿਆ ਕਹਾਂ ਕੀਓ ਕਰਤਾਰ । 

ਤੋਦ ਜਿਵੇ ਛਿਕ ਕਢਿਆ ਜਿਉ ਲੋਹੇ ਜੈਤ੍ਰੀ ਮਾਹੀ । 
'ਮਾਦ ਪਿਸਰ ਦਹੁ ਦੁਖ ਲਗਾ ਨਰਕ ਨੀਸਾਨੁ ਦੁਹਾਇ 1 
ਨੇਕ ਬਦ ਸਿਰ ਪੰਡ ਲੈ ਬਾਹਰਿ ਨਕਲਿਆ । 

ਲਗਾ ਟਰੋਲਾ ਸੀਸ ਪਰ ਮਾਇਆ ਛਿਕ ਲਇਆ । 
ਅੰਦਰ ਦੇਖਿਆ ਅਉਰ ਕਿਛੁ ਜਿਕਰ ਕੀਆ ਕਿਛੁ ਅਉਰੁ । 
ਬਾਹਰ ਆਇ ਜਹਾਨ ਵਿਚ ਫੇਰਿਆ ਆਪਣਾ ਦਉਰੁ । 
ਤਬ ਲਾਗਾ ਹਉ ਹਉ ਕਰਨ ਹਉ ਹੀ ਹਉ ਹੀ ਆਹਿ ।$ 
ਇਸ ਬਿਚਾਰੇ ਦੌਸ਼ ਕੀ ਤੁਖਮੁ ਹੀ ਐਸਾ ਪਾਹਿ ॥ ੮੫ ॥ 
ਮਾਇਆ ਮਮਤਾ ਮੋਹ ਕੀ ਦੇਹ ਰਚੀ ਜਗਦੀਸ । 

ਬ੍ਰਹਮਾ ਬਿਸਨੁ ਮਰੇਸ ਤੰ ਸਾਜੁ ਕੀਆ ਸਭ ਬੀਚ । 

ਕੋਟਿ ਤੇਤੀਸੀ ਦੇਵਤਾ ਸਭ ਕਛੁ ਦੇਹੀ ਮਾਹਿ । 

ਸਾਹਿਬ ਸਗਲੀ ਸ੍ਰਿਸਟਿ ਕਾ ਭੰਭਲ ਭੂਸੇ ਖਾਹਿ । 

ਜੋ ਸਮਗ੍ਰੀ ਖੰਡ ਦੀ ਪਿੰਡੇ ਹੀ ਵਿਚ ਕੀਨ । 

ਅਸਟ ਦਸਾ ਸਿਧ ਨਉ ਨਿਧੀ ਸਾਹਬ ਕਰਤਲ ਦੀਨ । 
ਚਾਰ ਪਦਾਰਥ ਸਗਲ ਗੁਣ ਨਾਮ ਦਾਨ ਇਸਨਾਨ । 
ਸਤਨਾਮੁ ਅਕਾਲ ਕਾ ਮੰਤੁ ਮਿਲਿਆ ਤਬ ਦਾਨ । 

ਏਹੋ ਹੀ ਤੁਹਿ ਤਾਰਸੀ ਨਿਸਦਿਨ ਜਪੁਰੇ ਮੀਤ । 

ਹਾ ਹਉ ਹਉ ਕਰ ਉਠਿਆ ਭਈ ਬੁਧ ਬਿਪ੍ਰੀਤ । 

ਲੇਖੁ ਲਿਖਿਆ ਥਾ ਸਿਧਿਆ ਜੇ ਸਿਧਾ ਨ ਬਾਹਰ ਹੋਇ । 
ਸਿੱਧੇ ਕਾ ਉਪਠਾ ਭਇਆ ਤਾਲਿਆ ਨੂ ਬਹਿ ਰੋਇ । 
ਅੰਦੂ ਕੂਕੇ ਤ੍ਰੰ ਤੂੰ ਬਾਹਰਿ ਹਉਮੈ ਹੋਇ । 

ਕਿਉ ਕਰਿ ਲੇਖੁ ਮਿਟਾਈਐ ਤਕਦੀਰਿ ਨ ਛਾਡੀ ਤੋਹਿ ।“ 
ਮੁਰਸਦ ਸਰਣੀ ਜੋ ਪਵੈ ਕਦਮੀ ਸੀਸੁ ਨਿਵਾਇ । 

ਕਰ ਇਤਬਾਰ ਖੁਦਾਇ ਤੇ ਧੂੜੀ ਲੇਖੁ ਮਿਟਾਇ ।$ 

ਸਿਧਾ ਮਾਰਗ ਰਬ ਦਾ ਜਿਮੀ ਕੀ ਧੂੜ ਬਤਾਇ ( 


ਗੁ, ਨਾ. ਯੂ. ਵੋ (ਵਿ ਤੁਕ ਨਹੀਂ” ਹੈ 1 ਪੱਤਰਾ (243/6) 

ਗੁ, ਨਾਂ, ਯੂ. 17 ਤੇ ਲਿਥੋ ਵਿਹ ਪਾਠਾਂਤਰ “ਦੁਨੀਆ ਛਿਕ ਲਇਆ? । ਪੁੱਤਰ (243/6), 
ਗਿ. ਨਾ, ਯੂ. 16 ਵਿਚ“ ਪਾਠ ਲਿਆ ਹੈ । ਮ੍ਰਲ ਵਿਚ ਅਸਪਸ਼ਟ ਸੀ । ਪੁੱਤਰਾ (173/6) 

ਗੁ. (6 ਨਾ, ਬੂ. 16 ਤੇ 17 ਵਿਚ ਪਠਾਂਤਰ “ਨ ਛਾਡੇ ਕੋਇ” ਪੁੱਤਰਾ (173।6), (244/€) 

ਅਗੇ ਦੇ ਤੁਕਾਂ ਗ੍ਰੰ, ਨਾ. ਯ੍ਰ., 17 ਵਿਚ ਨਹ!” ਹਨ, ਪੁੱਤਰਾ (244/) 


176702€6 70 3135 76756 /7013/ਊ | #0੧73/137016777.0)। 


1. 


ਮੱਕੇ ਮਦੀਲੇ ਦੀ ਗੋਸ਼ੱਟ 


ਪਗ ਤਲ ਹੋਇ ਮਹੀਨ ਜਬ ਤਬ ਮਸਤਕ ਲਾਗੇ ਆਇ । 
ਉਲਟਾ ਖੇਲੁ ਖਸਮ ਕਾ ਕਦਮੋ ਸੀਸ ਝੁਕਾਇ । 
ਸਿਰ ਤਲੇ ਪੈਰ ਉਪਰੇ ਤਬ ਮਾਰਗੁ ਸੀਧਾ ਲੇਖ ਪੜੇਇ/ਸੀਧਾ ਪਾਇ । 
ਹਉਮੈ ਛਡੇ ਜਪੁ ਜਬ ਤੁੰ ਤੂੰ ਜਾਪੁ ਕਰੇਇ । 
ਫਿਰ ਕਰਮਨ ਲਾਗੂ ਹੋਇ ਤਿਸੁ । 
“ਭੁਲਾ ਬੁਰਾ ਦੁਇ ਲੋਖੁ ਬਾ ਤੋੜੇ ਲਿਖ ਪਾਇਆ । 
ਧੂੜੀ ਬੁਰਾ ਮਿਟਾਇਆ ਭਲਾ ਸੁਖ ਭੁਲਾਇਆ ।£ 
ਸੀਸ ਨਿਵਾਇਆ ਏਹੁ ਫਲ ਸੁਣਹੋ ਰੁਕਨਲਦੀਨ । 
ਹੋਣੀ ਮੋਟੇ ਇਉ ਰਬੁ ਮਨ ਤੇ ਕਰਹੁ ਯਕੀਨ । ੮੬ ।੧ 
ਪੰਜ ਤਤ ਪ੍ਰਵਾਣ ਕਰਿ ਛਿਵਾ ਸਚੁ ਮਿਲਾਇ । 
ਸਭਣਾ ਸੀਸੁ ਨਿਵਾਇਆ ਧਰਤੀ ਅਗੇ ਆਇ । 
ਜਿਸ ਗਰੂਰਤ ਮਨ ਕਰੀ ਸੋਈ ਭਇਆ ਸੈਤਾਨੁ । 
ਨਾ ਜੀਵੈ ਨ ਮਰਿ ਸਕੇ ਆਤਸ ਵਿਚ ਹੈਰਾਨੁ । 
ਹੁਕਮ ਸਾਹਿਬ ਕਾ ਫੇਰਿਆ ਕਿਉ ਕਰ ਹੋਵੇ ਸੁਖੁ । 
ਜਮ ਪੰਡੁ ਸਿਰੋ ਨ ਉਤਰੇ ਆਈਐ ਜਾਈਐ ਦੁਖੁ । 
ਸਾਹਿਬ ਦਾ ਏਹੁ ਹੁਕਮੁ ਹੈ ਪੈਰੀ ਪਵਣੁ ਨ ਛੋੜ । 
ਸਤਿਗੁਰ ਤਾਰੀਆ ਉਨਤੀ ਕੇਤੀ ਲਖ ਕਰੋੜ । 
ਧਰਤੀ ਮਥਾ ਟੇਕਿਆ ਕਾਜੁ ਸੁਹੇਲਾ ਹੋਇ । 
ਜਾ ਪਹਿਲੇ ਧੂੜੀ ਮੰਗੀਐ ਤਾਂ ਪਿਛੇ ਮੇਗੇ ਲੋਇ । 
ਸਿਰ ਮ਼ੁਕਦਰਾ ਦੇ ਲਿਖਿਆ ਧਰਤੀ ਮਥਾਂ ਟੇਕ । 
ਮੁਹਰ ਉਪਠੀ ਥੋਦੀਐ ਨਿਵਿਆ ਸਿਧਾ ਲੇਖ । 
ਸੀਸ ਨਿਵਾਈ ਅੰਦਰ" ਨਿਵਿਆ ਸੋ ਪਰਵਾਨੁ । 
ਏਥੇ ਮਿਲਨ ਵਡਿਆਈਆ ਦਰਗਹ ਪਾਵੈ ਮਾਨੁ । 
ਕਪਟ ਨ ਅੰਦਰ ਰਖੀਐ ਧਰਤੀ ਸੀਸ ਨਿਵਾਇ । 
ਕਰ ਇਤਬਾਰ ਖੁਦਾਇ ਤੇ ਨਹ ਪੂਛੇ ਜਮਰਾਇ” । 
ਵਡਾ ਪਾਣੀ ਜੀਉ ਹੈ ਜੀਆ ਜੀਉ ਕਹਾਇ । 
ਜਿੰਦਾ ਪੀਰ ਵਖਾਣੀਐ ਸਭ ਕਾ ਵਡਾ ਕਹਾਇ । 


ਵਜਨ ਅਨੁਸਾਰ ਪਾਠ ਗੁ. ਨਾ. ਯੂ. 16 ਵਿਚੋਂ ਲਿਆ ਹੈ । ਮਲ ਤੇ ਗ. ਨਾ, ਯੂ. 17 ਵਿਚ ਪਾਠ 


ਵਜ਼ਨ ਰਹਿਤ ਹਉਮੈ ਛਡੋ ਜਬ ਤਰ ਜਾਪੁ ਕਰੋ ਇ” ਸੀ, ਪੱਤਰਾ (1746), (244/6) 

ਅਗ ਦੋ ਕਾਂ ਦਾ ਪਾਠ ਗਰ. ਨਾ. ਯੂ. 17 ਵਿਚ ਨਹੀਂ ਹੈ । ਪੱਤਰ' (244/ਅ) 

ਗੁ. ਨਾ. ਯ੍ਰ. 16 ਤੇ ਲਿਥੋ ਵਿਚ ਵੱਖ ਵੱਖ ਪਾਠਾਂਤਰ 'ਭਲਾ ਸੁ ਬਖਸੁ ਧਾਇਆ? 'ਭੁਖ ਸੌ ਭਾ ਇਆ” 
ਪੱਤਰਾ (174/8), (244/%) 

ਗੁ. ਨਾ. ਯੂ. 16 ਤੋ ਲਿਥੋ ਵਿਚ ਸ਼ਬਦ 'ਆਹੀ” ਹੈ, ਪੱਤਰਾ (174/ਅ), ਪੰ. 225 

ਗੂ. ਨਾ. ਬੁ. 16 ਵਿਰ ਸ਼ਤਦ 'ਧਰਮਰਾਇ” ਹੈ, ਪੱਤਰ (ਉਹੀ) 


ਮੂਲ=ਪਾਠ 


ਪਾਣੀਓ ਹੋਆ ਮਾਨਸਰੁ ਹੈਸਾ ਚੋਗ ਚੁਗਾਇ । 

ਨਉ ਸੈ ਨਦੀ ਨੜਿਨਵੇ' ਸਪਤ ਸਮੁੰਦਰ ਵਹਾਇ । 
ਪਾਣੀ ਧਰਤੀ ਹੇਠ ਹੈ ਉਤੇ ਧਰਤ ਤਰਾਇ । 

ਧਰਤੀ ਉਤੇ ਅਸੈਖ ਜੀ ਹਲ ਚਲ ਮੂਲ ਨ ਖਾਇ । 
ਪਾਣੀ ਅੰਦਰ ਇਹ ਗੁਣ ਅੰਤ ਵਹੇ ਨੀਵਾਣ । 

ਸੀਸੁ ਨਿਵਾਇ ਸੁ ਧਰਤ ਨੋ ਲਈਅਸੁ ਨਾਹਿ ਕੁਬਾਣਿ । 
ਬੂੰਦ ਅਕਾਸਹੁ ਉਤਰੇ ਨਿਵੇ ਧਰਤੀ ਆਗੇ ਆਇ । 
ਆਪਣਾ ਆਪੁ ਸੈਕੋਚ ਕੇ ਵਿਚ ਲੈ“ਦੀ ਧਰਤ ਸਮਾਇ । 
ਦੂਜਾ ਗੁਣ ਹੈ ਪਉਣ ਦਾ ਸੁਣ ਹੋ ਮੇਰੇ ਮਿਤ । 
ਮਨਹਿਤ ਮਨਹਿਤ ਸੀਸ ਨਿਵਾਇਦਾ ਧਰਤੀ ਆਗੈ ਨਿਤ । 
ਧੂੜੀ ਕਾਰਨ ਆਵਦਾ ਕੋਹੁ ਕਾਫ ਤੇ ਚਲ । 

ਧੂੜੀ ਧਰਤ ਕੀ ਮੇਲ ਕੇ ਜਾਂਦਾ ਮੁਹਤੇ ਮਲ । 

ਦੇਖ ਅਕਾਸ ਅਹੇਕਾਰ ਵਿਚਿ ਸਭ ਤੇ ਉਚਾ ਹੋਇ । 
ਨਿਵਿਆ ਅਗੇ ਧਰਤ ਦੇ ਲਗਾ ਦਿਸੇ ਸੋਇ । 

ਨਿਤ ਨਿਤ ਧੂੜੀ ਜਾਚਦਾ ਸਤਿਗੁਰ ਧਰਤੀ ਰੂਪ । 
ਇਸ ਬਿਧ ਸਚੁ ਵਧਾਇਕੇ ਕੀਆ ਨੀਚ ਤੇ ਉਚ । 

ਸਭੇ ਅਉਗਣ ਆਤਸੇ ਉਚਾ ਆਪ ਜਣਾਇ । 

ਸਿਰ ਨ ਨਿਵਾਇ ਧਰਤ ਨੌ ਛਿਤਰ ਉਤੇ ਖਾਇ । 
ਵਟੀ ਘਟੀ ਮਾਰੀਐ ਭਰ ਭਰ ਮਿਟੀ ਛਜੁ । 

ਅਜੇ' ਨ ਸੀਸ ਨਿਵਾਇਦੀ ਆਤਸ ਵਡੀ ਨਿਲਜ । 

ਜੋ ਪਾਣੀ ਉਤੇ ਮਾਰੀਐ ਤਦੇ ਨਿਵਾਏ ਸੀਸ । 

ਬਦ ਖਸੀਅਤ ਆਤਸੀ ਵਡੀ ਨਿਗੁਰੀ ਢੀਠਿ । 

ਆਤਸ ਸਿਰ ਨਹਿ ਦੋਸ ਕਹੁ ਧਰਤੀ ਲਿਖਿਆ ਤਾਹਿ? । 
ਸੁਣਹੁ ਸਨੇਹਾ ਸਚ ਦਾ ਲਾਈਐ ਮਨ ਕੇ ਮਾਹਿ । 
ਅਵਲ ਭਇਆ ਅਕਾਰ ਜਬ ਖਾਹਸਿ ਕਰੀ ਖੁਦਾਇ । 
ਪੰਚ ਤਤ ਉਤਪਤ ਕਰਿ ਛੋਵਾ ਸਚੁ ਮਿਲਾਇ । 

ਬਾਦੀ ਆਬੀ ਆਤਸੀ ਚਉਥੀ ਖਾਕ ਸਰੂਪ । 

ਪੰਜਵਾ ਆਪ ਖੁਦਾਇ ਮਿਲ ਸਾਜਿਆ ਕੁਦਰਤ ਰੂਪ । 
ਮਾਇਆ ਕੁਦਰਤਿ ਇਕ ਹੈ ਇਨਮਹਿ ਨਾਹੀ ਭੇਦ । 
ਭੇਦ ਕੀਏ ਵਿਚ ਆਦਮੀ ਕਥ ਕਰ ਬੇਦ ਕਤੇਬ । 


ਗੁ. ਨਾਂ, ਯੂ. 17 ਵਿਚ ਸ਼ਬਦ 'ਆਗੇ” ਹੈ, ਪੱਤਰਾ (24616) 


243 


ਗੁ.ਨਾ.ਯੂ. 16 ਵਿਚ ਸ਼ਬਦ “ਲੇਖ” ਹੈ ਪਰ 17 ਵਿਚ ਮੂਲ ਵਾਲਾ ਹੀ ਪਾਠ ਹੈ, ਪੱਤਰ (176/6), 


(246/6) 


ਮੱਕੇ ਮਦੀਨੇ ਦੀ ਗੋਸਟਿ 


ਅਵਲ ਖੁਦ ਖੁਦਾਇ ਸੀ ਜਿਸ ਦਾ ਰੂਪ ਨ ਰੇਖ । 

ਸੂਰਤ ਮੂਰਤ ਨਾਹਿ ਕਛੁ ਰਹੇ ਅਦਿਸਟ ਅਲੇਖ । 

ਵਚਨੋ ਚਿਹਨੋ ਬਾਹਰਾ ਅਲਖੁ ਨੇ ਲਖਿਆ ਜਾਇ । 

ਸੁਣੀਐ ਕਾਜੀ ਰੁਕਨਦੀ ਸਚੁ ਨਾਨਕ ਕਹੇ ਅਲਾਇ ॥ ੮੭ ੧ 

ਖਾਹਸ ਕਰੀ ਖੁਦਾਇ ਜਬ ਸਾਜਿਆ ਕਰ ਦਰਤਿ ਰੂਪੁ । 

ਆਖਿਆ ਕੁਨ ਖੁਦਾਇ ਤਬੁ ਫਿਰ ਥੀਆ ਅਲਖ ਸਰੂਪ । 

ਕੁਦਰਤਿ ਭਹੀ ਜਹੂਰ ਤਬ ਤੀਨ ਸਰੂਪ ਉਪਾਇ । 

ਬਾਦੀ ਆਬੀ ਆਤਸੀ ਮਾਇਆ ਲਏ ਬਣਾਇ । 

ਬ੍ਰਹਮਾ ਬਿਸਨ ਮਹੇਸ ਤ੍ਰੰ ਕੀਏ ਪ੍ਰਗਟ ਸਰੂਪ । 

ਦਿੱਤਾ ਸਭ ਇਖਤਿਆਰੁ ਤਿਹ ਕੀਤੇ ਜਗਤ ਪਤਿ ਭੂਪ । 

ਫਿਰ ਬ੍ਰਹਮੇ' ਮਨ ਮੈ ਧਾਰਿਆ ਕਛੁ ਕੀਜੈ ਹੋਰੁ ਅਕਾਰ । 

ਕਾਨੋ ਮੈਲ ਨਿਕਾਲ ਕੇ ਮਾਨਸ ਰੂਪ ਸਵਾਰ । 

ਦੂਜੇ ਕਾਨੋ ਮੈਲ ਕਢ ਕੀਨਾ ਦੈਤ ਸਰੂਪ । 

ਮਧੁ ਕੈਟਭ ਤਿਹ ਨਾਮ ਧਰ ਨਾਰੀ ਦੁਇ ਰੂਪ । 

ਨਰੁ ਨਾਰੀ ਮਾਨਸ ਭਇਆ ਜਿਨ ਕੀਤੀ ਜਿਿਸਟਿ ਸੁਧਾਰ । 

ਰਾਜਾ ਮਨੁ ਤਿਹ ਨਾਮ ਧਰ ਮਹਾਰਥੀ ਅਉਤਾਰ । 

ਜਾ ਕੇ ਰਥ ਕੇ ਚਕਰ ਕਰ ਥੀਏ ਸਪਤ ਸਮੁੰਦ । 

ਸਾਤੋ ਹੀ ਸੈਗ ਦੀਪ ਕਦ ਮਹਾਰਾਜ ਨਾਰਿਦ । 

“ਦੁਤੀਐ ਸਾਜਿਆ ਮਧ ਕੈਟਭ ਦਾਨੋ ਬਡੀ ਬਲਾਇ । 

ਨਿਤ ਪ੍ਰਤ ਜੋਜਨ ਇਕੁ ਸਹੇਸ ਬਢਤਾ ਉਪਰ ਜਾਇ । 

ਤਬ ਬ੍ਰਹਮੇ$ ਮਨੇ ਬੀਚਰਿਆ ਕਹਾਂ ਭਇਆ ਇਹੁ ਪੂਤੁ । 

ਹਉ ਰਚਣਾ ਸੈਸਾਰ ਕੋ ਸਗਲ ਖਾਇਗੋ ਕ੍ਰਟੁ । 

“ਤਬ ਬ੍ਰਹਮਾ ਭੈਨਾ ਖਾਇ ਭਉ ਗਇਆ ਮਹੇਸੇ ਪਾਸ । 

ਫਿਰ ਈਸਰ ਬ੍ਰਹਮਾ ਮਿਲਿ ਕਰ ਬਿਸਨ ਪਹਿ ਕਰੀ ਅਰਦਾਸ 1 

ਤੀਨੋ ਜਾਇ ਪੁਕਾਰਿਆ ਖੀਰ ਸਮੁੰਦ ਜਾਇ । 

ਦਿਤਾ ਹੈ ਬਹੁ ਤਾਸ ਕੌ ਦਾਨੋਂ ਬੁਰੀ ਬਲਾਇ । 

ਦਾਨੋ ਬੁਰੀ ਬਲਾਇ ਹੈ ਦੇਦਾ ਹੈ ਬਹੁ ਤ੍ਰਾਸ । 

ਗੁ. ਨਾ. ਯੂ. 17 ਤੇ ਲਿਥੋਂ ਵਿਚ ਸ਼ਬਦ “ਮਾ ਇਆ” ਹੈ, ਪੱਤਰਾ (246/ਅ) ਪੰਨਾ 225 ਮਾਇਆ 
ਹੀ ਠੀਕ ਹੈ ਅਗੋ' ਉੱਤਰ ਪ੍ਰਸ਼ਨ ਮਇਆ ਨਾਲ ਹੀ ਹੰਦੇ ਹਨ, ਦੇਖੋ ਪੱਤਰਾ 404 
ਸਾ ਵਿਚ ਤੁਕ ਨਹੀ ਸ) ਜੋ ਬਾਕੀ ਲਿਖਤਾਂ ਵਿਚ ਹੌਣ ਤੋ ਸਵੀਕਾਰ ਕੀਤੀ ਹੈ । 


17 ਤੇ ਲਿਥੇ ਵਿਚ “ਮਾਇਆ”? ਹੈ । (ਉਹੀ) 
17 ਤੇ ਲਿਥ ਵਿਚ ਅਗਲੀਆਂ 7? ਲਾਈਨਾਂ ਨਹੀ ਹਨ। ਪੱਤਰ (247/%); 


੬ 


ਯੂ. 
ਯੂ. 


ਪੁੰਨ . 225 


ਸ਼੍ਰਲ=ਪਾਠ 245 


ਸੈਖ ਚਕਰ ਅਰ ਗਦਾ ਕੋ ਸਾਰੈਗ ਧਰਿਲੇ ਹਾਥ । 
ਮੁਇ ਜੁਧ ਕੋ ਧਾਰ ਕਰਿ ਆਈ ਦਾਨੋ ਪਾਸ । 
ਮਾਇਆ ਦਾਨੋ ਡਹੇ ਰਣ ਹੋਏ ਲਾਗੀ ਮਾਰ । 

ਛਤ੍ਰੀ ਜੁਗ ਲੜਦੇ ਰਹੇ ਬੜ ਹੂਆ ਧੁੰਧੂਕਾਰ । 

ਮਧੁ ਕੋਟ ਕੇ ਸੀਸ ਕੋ ਕਟਿਆ ਚਕਰੋਂ ਮਾਰ । 

ਦਾਨੋ ਤੇ ਵਹ ਨਿਕਲੀ ਮੌਧਾ ਹੜ ਹੜਿ ਕਾਰ । 
ਚਿਕਨਾਈ ਜਲ ਪਰ ਤਰੀ ਤਬ ਭਈ ਮੇਦਨੀ ਰੂਪ । 
ਮਾਇਆ ਮਾਨਸੁ ਹੋਇ ਤਬ ਫਿਰ ਬਧੋ ਨੇ ਸੂਤ । 

ਪਾਂਚ ਤਤ ਪ੍ਰਵਾਣ ਕਰ ਫਿਰ ਕੀਆ ਸਗਲਾ ਸਾਜੂ । 
ਤਬ ਮਾਇਆ ਮਾਨਸ ਕਉ ਕਹਿਆ ਜਾਇ ਕਰਹੁ ਤੁਮਰਾਜੁ । 
ਸਿਰਪਰ ਮੁਕਟ ਬੋਧਾਇਆ ਮਾਥੇ ਤਿਲਕ ਚੜਾਇ । 
ਸਿਰ ਉਪਰ ਛਤਰ ਫਿਰਾਇਆ ਵਰ ਦਿਤਾ ਮਹਾਂ ਮਾਹਿ । 
ਅਬਚਲ ਭੁਮਾਰਾ ਰਾਜੁ ਹੈ ਜੁਗਹ ਜੁਗਤ ਮਾਹਿ । 
ਤੁਮਰਾ ਸਾਨੀ ਦੂਸਰਾ ਹੌਰੁ ਜਗਤ ਕੋਈ ਨਾਹਿ । 
ਤੀਨੋ ਗੁਣਾ ਬੁਲਾਇਕੇ ਆਗਿਆ ਕੀਨੀ ਮਾਇ । 

ਸੀਸ ਨਿਵਾਹੋਂ ਪੂਤ ਤੁਮ ਮਾਨਸ ਆਗੈ ਜਾਇ । 

ਦੋਨੋ ਸੀਸ ਨਿਵਾਇਆ ਤੀਜੇ ਦੀਨਾ ਫੇਰ । ੭ 
ਤਾਂ ਤੇ ਭਾਇਆ ਸੈਤਾਨਹ ਜਗ ਸਭਣਾ ਮਾਹਿ ਦੁਫੇੜ । 
ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ । 
ਭਾਇਆ ਸੈਤਾਨੀ ਆਤਸੀ ਭਿਸਤੋ ਦਿਤਾ ਸਟ । 

ਮ੍ਰਿਤ ਲੋਕ ਕੇ ਵਿਚ ਰਹੇ ਭਿਸ੩ ਨ ਜਾਣੇ ਪਾਇ । 

ਜਬ ਜਿਉ ਕਿਉਂ ਪਹੁਚੇ ਭਿਸਤ ਕਉ ਫਿਰ ਦੇਵਨ ਆਗੋ ਗਿੜਾਇ । 
ਆਤਸ ਜਗਤੁ ਜਲਾਇਆ ਬਚਨ ਨ ਪਾਇਆ ਕੋਇ । 
ਹਿੰਦੂ ਮੁਸਲਮਾਨ ਦੁਇ ਜਲ ਬਲ ਮਾਟੀ ਹੋਇ । 

ਗੁਸਾ ਉਠੇ ਆਤਸੋ ਖਾਕ ਕਰੇ ਪਲ ਬੀਚ । 

ਨਿਸਦਿਨ ਰਾਣੇ ਰੋਕ ਕਉ ਕਇਆ ਨੀਸਾਨੀ ਮੀਚਿ । 
ਤਾਮੁ ਪਕੇ ਸੈਗ ਆਤਸੀ ਤਿਸ ਵਿਚਿ ਭੀ ਸੈਤਾਨੁ । 
ਖਾਧਿਆ ਤ੍ਰਿਪਤਿ ਅਰਾਮੁ ਹੋਇ ਪਾਛੇ ਉਪਜੇ ਕਾਮ । 
ਕਾਮੋ ਰੂਹੁ ਮਲੀਨ ਹੋਇ ਕਹੇ ਕਰੋਂ ਰਸ ਭੋਗੂ । 

ਖੋਸ ਬਿਗਾਨੇ ਨ ਸੁਝਈ ਕਰਨੇ ਲਾਗਾ ਭੋਗੁ । 

ਮਹਾਂ ਪਾਪਨੀ ਅਗਨ ਹੈ ਜਹਾਂ ਕਹਾਂ ਨਹੀ ਠਉੜ । 
ਜੇਤੇ ਮਾਨਸ ਦੇਵਤਾ ਸਭਨਾ ਕਰਦੀ ਰਉੜ । 

ਅੰਦਰ ਬਾਹਰ ਰਵਿ ਰਹੀ ਲਖ ਚਉਰਾਸੀ ਮਾਹਿ ( 
ਕਿਸੇ ਥੋੜੀ ਕਿਸੇ ਅਗਲੀ ਖਾਲੀ ਕੋਈ ਨਾਹਿ । 


16772€0 70 73137 09781 1613 


ਮੱਕੋਂ ਮਦੀਨੇ ਦੀ ਗੋਸ਼ਫਿ 


ਧਨ ਧਰਤੀ ਸਤਿਗੁਰੂ ਫਿਰ ਆਤਸ ਲਈ ਸਮਾਇ । 


ਇਤਣੇ ਅਉਗਣ ਜਾਣ ਕੇ ਜਰਾ ਨ ਚਿਤ ਵਸਾਇ । 
ਐਸਾ ਸਤਿਗੁਰ ਧਰਤਰੀ ਰਹੇ ਚਰਨ ਤਲ ਲੀਨ । 


ਉਪਰ ਫਿਰਦੇ ਜੀਆਂ ਜੈਤ ਦੁਖਨ ਕਤਰਾ ਦੀਨ ॥ ੮੮ ॥ 
ਨਿਸਦਿਨ ਕਰਹਿ ਪ੍ਰਦਖਣਾ ਸੂਰ ਚੋਦ ਦੁਇ ਰਾਇ । 
ਜਿਨਾਹ ਦੇ ਚਾਨਣ ਜੀਅ ਜੋਤ ਰਹਦੇ ਬੇਪ੍ਰਵਾਇ । 
ਤਿਨਾਹ ਭੀ ਸੀਸੂ ਨਿਭਾਇਆ ਧਰਤੀ ਅਗੇ ਆਇ । 
ਰਾਜਿਆ ਮਹਿ ਬੜ ਰਾਜ ਹੈ ਪਾਤਸਾਹਾਂ ਸਿਰ ਪਾਤਸਾਹ । 
ਜੇਤੇ ਰਿਖ ਮੁਨੀਸਵਰਾ ਹੋਏ ਵਡ ਅਉਤਾਰ । 

ਪੀਰ ਪੈਕੋਬਰ ਅਉਲੀਏ ਗਉਸ ਕੁਤਬ ਸਲਾਰ । 

ਤਿਨਾਹ ਭੀ ਸੀਸ ਨਵਾਇਆ ਧਰਤੀ ਅਗੇ ਆਇ । 
ਧਰਤੀ ਪੂਰੇ ਸਤਿਗੁਰੂ ਸਭ ਹੀ ਲਏ ਸਮਾਇ । 


ਦਾਗ ਪਵਿਤ੍‌ ਧਰਤਰੀ ਜੋ ਧਰਤੀ ਹੋਇ ਸਮਾਇ । 
ਤਾਕੇ ਨਿਕਟਿ ਨ ਆਵਈ ਦੋਜਕ ਸੈਦੀ ਭਾਹਿ । 


ਧਰਤੀ ਵਿਚ ਸਮਾਈਅਨਿ ਜੋਗੀ ਕੇ ਸੈਨਿਆਸ । 

ਸੂਰ ਵੀਰ ਵਰੀਆਮ ਦੀ ਪੂਰਨ ਕਰਦੀ ਆਸ । 
ਧਰਤੀ ਉਤੇ ਬੈਠ ਕੇ ਜੇ ਕੋ ਸਾਧੇ ਜੋਗੁ । 

ਪੂਰਨ ਹੋਵਹਿ ਕਾਮਨਾ ਮਿਟ ਜਾਵਹਿ ਭਉ ਰੋਗੁ । 
ਮਰਨਾ ਭੁਲਾ ਉਜਾੜਦਾ ਜਹਾਂ ਜੀਅ ਜੈਤ ਵਰਸਾਹਿ । 
ਪਾਛੇ ਰਹੇ ਸੁਆਲ ਹਡਿ ਧਰਤੀ ਵਿਚ ਸਮਾਹਿ । 

ਜੇ ਕੋ ਧਰਤੀ ਹੋਇ ਰਹੇ ਧਰਤੀ ਕਾ ਗੁਰੂ ਸੋਇ । 
ਜਿਥੇ ਧਰੇ ਓਹੁ ਚਰਨ ਕਉਂ ਤਿਥੇ ਪਾਵਨ ਹੋਇ । 
ਲਖ ਧਰਤੀ ਧੁਰ ਧਰੀ ਲਵੈ ਨ ਲਾਗੇ ਸੋਇ । 

ਜੇ ਕੋ ਧਰਤੀ ਦੇਹਿ ਵਿਚਿ ਗੁਣ ਹੈ ਲੈ ਧਰਤੀ ਰੋਇ । 
ਧਰਤੀ ਧੀਰਜ ਧਰਮਸਾਲ ਸਾਧੂ ਕਰਨ ਜੁਹਾਰ । 
ਜਾਚਨ ਚਰਨਾਂ ਧੂੜ ਨੌ ਮੁੱਖ ਤੇ ਲਾਇਨਿ ਛਾਰ । 
ਸਾਧੂ ਜਗ ਵਿਚਿ ਇਉ ਰਹਨ ਜਿਉ ਪਾਰਸ ਪਥਰ ਮਾਹਿ । 
ਅਚਨਚੋਤੀ ਧਾਰਨੋ ਕੌ ਚਨ ਵਰਨ ਕਰਾਹਿ । 

ਮਣਸਿਰ ਵਿਚ ਜਿਸ ਸਪਦੇ ਸਪਾਂ ਵਿਚਿ ਫਿਰਾਹਿ । 
ਆਪਣਾ ਮਰਮੁ ਨ ਦੇਵਨੀ ਗੁਪਤ ਵਲਾਏ ਮਾਹਿ । 
ਚੈਦਨੁ ਬਾਵਨੁ ਆਖੀਐ ਰੁਖਾਂ ਉਡੇ ਹੋਇ । 

ਆਪਣੀ ਮੁਸਕੋ ਸਹੈਸ੍ਤ ਰੁਖ ਚੋਦਨੁ ਕਰਦਾ ਬੋਇ । 


1. ਗੁ. ਨਾ.ਯੂਰ. 17 ਵਿਚ ਇਸ ਤੱ ਅਗਲੀਆਂ 40 ਲਾਈਨਾਂ ਦਾ ਪਾਠ ਨਹੀਂ' ਹੈ । ਪੱਤਰਾ (249/%) 


ਮਰਲ-ਪਾਠ 247 


ਪਾਰਜਾਤ ਜਗ ਵਿਚ ਰਹੇ ਮਰਮੁ ਨ ਪਾਵੇ ਕੋਇ । 

ਜੋ ਇਛਾ ਕਰ ਮੰਗੀਐ ਸੋਈ ਪਰਾਪਤ ਹੋਇ । 

ਕਾਮ ਧੇਨ ਜਗ ਵਿਚ ਰਹੇ ਮਰਮੁ ਨ ਕੋਈ ਪਾਇ । 
ਛਤੀ ਅੰਮ੍ਰਿਤ ਮੰਗੀਅਨ ਤਤ ਛਿਨ ਕਢ ਦਿਵਾਇ । 
ਸਾਧੂ ਜਗ ਵਿਚ ਆਖੀਅਨ ਜਗ ਹੀ ਵਿਚਿ ਫਿਰਾਹਿ । 
ਆਪਣਾ ਆਪੁ ਛਪਾਵਹਿ ਕਿਸੇ ਨ ਆਪੁ ਲਖਾਹਿ । 
ਮਾਇਆ ਵਿਚ ਉਦਾਸ ਹੋ ਬੋਲੇ ਅਚਰਜੁ ਬਾਣ । 
ਮਾਇਆ ਧਾਰੀ ਭਰਮਦੇ ਸਕੇ ਨ ਕੋਇ ਪਛਾਣਿ । 
ਅਕਥ ਕਹਾਣੀ ਬੋਲਦੇ ਸਬਦ ਬਨੇ ਲਿਵਲਾਇ । 
ਖੋਜਤ ਖੋਜਤ ਪਾਈਐ ਸਾਧੂ ਸਹਜ ਸੁਭਾਇ । 

ਭੇਖੀ ਸਾਧ ਨ ਪਾਈਐ ਭੇਖਾ ਵਿਚ ਨ ਰੋਇ ।” 

ਸਾਧੂ ਭੇਖਾ ਬਾਹਰਾ ਵਰਨੁ ਅਵਰਨ ਨ ਹੋਇ । 
ਬੋਲਿਆ ਹੀ ਤੇ ਪਾਇਐ ਜਾਣੇ ਜਾਣਨਹਾਰੁ । 

ਜਾਣਿ ਅਜਾਣੇ ਬਾਹਰਾ ਬੋਲੇ ਸਬਦੁ ਅਪਾਰ । 

ਸਾਧੁ ਅੰਜਨੁ ਸਚਦਾ ਜਿਹ ਸੂਝਹਿ ਸਭ ਲੋਇ । 

ਜਿਸ ਪ੍ਰਾਪਤਿ ਤਿਸ ਮਿਲੋਂ ਇਹ ਮਤ ਪਾਵੇ ਕੋਇ । 
ਅਵਲ ਆਦਮੁ ਇਉ ਭਇਆ ਸੁਣੀਐ ਰੁਕਨੂਲ ਦੀਨ । 
ਕਈ ਅਸੇਖਾ ਆਦਮੀ ਤਿਸਦੇ ਪਿਛੇ ਕੀਨ । 

ਕਈ ਅਸੋਖਾ ਕਿਆਮਤੀ ਪਰਤੋ ਅੰਤੁ ਨ ਪਾਰੁ । 

ਜੈਸੀ ਕਿਆਮਤ ਨੂਹ ਦੀ ਹੋਰੁ ਰੋਈ ਅਪਰ ਅਪਾਰੁ 1 
ਕਿਤੀ ਹੋਈਆ ਕਿਆਮਤੀ ਕਛੁ ਕੀਆ ਨ ਜਾਇ ਸੁਮਾਰੁ । 
ਆਦਮ ਅੰਤੁ ਨ ਪਾਈਐ ਪੈਕੇਬਰੁ ਤੇ ਔਤਾਰ । 
ਚਉਪੜ ਬਾਜੀ ਧਰਤ ਹੈ ਗੋਟਾ ਹੈ ਸੈਸਾਰੁ । 

ਪਾਸਾ ਹਥਿ ਖੁਦਾਇਦੇ ਜਿਉ ਭਾਵੇ ਤਿਉ ਢਾਲ । 
ਪਕੀ ਸਾਰੀ ਪਿੜ ਪਵੇ ਕਚੀ ਫਿਰ ਦਿਚੇ ਡਾਰ । 
ਨਾਨਕ ਆਖੋ ਰੁਕਨਦੀ ਇਹ ਸੂਰਤਿ ਹੈ ਸੈਸਾਰ ॥ ੮੯ ॥ 
ਅਗਲੀ ਪਿਛਲੀ ਸੁਧ ਨਹੀ ਕਦ ਰੋਆ ਆਕਾਰੁ । 
ਕਰ ਕਰ ਬਹੁ ਤਦਬੀਰਿਆ ਬੇਦ ਕਤੇਬ ਬੀਚਾਰ । 

ਜੋ ਬੇਦ ਕਤੇਬਾਂ ਆਖਿਆ ਆਦਮ ਦਾ ਬੀਚਾਰ । 

ਵਿਚ ਦਸਤਾਨੇ ਪਿਛਲੀ ਕੀਤਾ ਸਭੋ ਸਮਾਰ । 

ਅਵਲਾਂ ਅਵਲ ਆਦਮੀ ਇਸ ਬਿਧਿ ਕੀਆ ਖੁਦਾਇ । 
ਆਦਮੇ ਸਾਜੇ ਆਦਮੀ ਮਧ ਕੀਟਰੁ ਦੇਤ ਉਪਾਇ । 


1. ਲਿਥੋ ਵਿਚ ਅਗਲੀਆਂ ਦੋ ਤੁਕਾਂ ਦਾ ਪਾਠ ਠਹੀ” ਹੈ, ਪੰਨਾ 226 


/0679260 7) 78737 079751/ 7037) | ॥00781157016100.0/ 


ਮੱਕੇ ਮਦੀਨੇ ਦੀ ਗੋਸਟਿ 


ਜਿਤ ਦਿਹ ਸਾਜੀ ਸ੍ਰਿਸਟਿ ਰਬ ਤਬ ਤੇ ਵੈਰ ਵਿਰੋਧ ਕਰਾਹਿ । 
ਜਿਤ ਇਹ ਬਾਜੀ ਸ੍ਰਿਸਟ ਰਬ ਤਬ ਦੋਨਹੁ ਚਲੇ ਰਾਹਿ । 

ਇਕ ਦਾਨੋ ਇਕ ਦੇਵਤੇ ਵੈਰ ਵਿਰੋਧ ਕਹਾਇ । 

ਜਬ ਅਵਲ ਸਾਜਿਆ ਆਦਮੀ ਤਬ ਗੈਦਬੁ ਹੋਈ ਨਾਲ । 

ਵਜਨੁ ਸਿਰਸਾਹੀ ਛਤ੍ਰੀ ਪਕੇ ਲਹੋ ਸੋਭਾਲ । 

ਜਿਸ ਦਾਵੇ ਹੋਆ ਵਜਨ ਏਹ ਤਬ ਆਦਮੁ ਕੇ ਕਦ ਹੋਇ । 
ਨਾਨਕ ਆਖੇ ਰੁਕਨ ਦੀ ਸਾਹਬ ਅੰਤੁ ਨ ਕੋਇ । 

ਸਾਹਿਬੁ ਕਿਨੇ ਨ ਦੇਖਿਆ ਸਭ ਕੁਦਰਤਿ ਕੀਏ ਬਣਾਇ । 
ਕੁਦਰਤਿ ਅੰਤੁ ਨ ਪਾਇਆ ਲਿਖਿਆ ਪੜ ਥੋਕੀ ਗਾਇ । ੯੦ । 


ਸੁਆਲ ਪੀਰ ਬਹਾਵਦੀ ਸੂਰਾ ॥ 


ਆਖੇ ਪੀਰ ਬਹਾਵਦੀ ਸੁਣੀਐ ਨਾਨਕ ਪੀਰ । 
ਰਬੁ ਜਿਉ ਕਰਿ ਆਦਮੁ ਸਿਰਜਿਆ ਤੁਹਿ ਆਖੀ ਸਚੁ ਤਦਬੀਰ । 
ਆਦਮ ਮਿਲਿਆ ਬਖਸ ਕੀ ਲੈ ਆਇਆ ਇਸ ਜਹਾਨ । 
ਤੁਸੀ ਭੀ ਅਪਣਿਆ ਕੁਰਸੀਆ ਥੀਆ ਪਿਛੇ ਕਹੋ ਬਿਆਨ । 
ਬੜੇ ਤੁਮਾਰੋ ਕਉਨ ਸਨ ਤੁਮ ਜਿਥਹੁ ਉਪਜੇ ਆਇ । 
ਅਵਲ ਆਖਰ ਸਭ ਕਹੋ ਤਬ ਦਿਲ ਤੇ ਖਤਰਾ ਜਾਇ । 
ਤੂੰ ਸਾਹਿਬ ਹੈ ਕਰਮਾਤ ਦਾ ਤੁਹਿ ਪਾਈ ਘਰੋ ਖੁਦਾਇ । 
ਹੋਰ “ਡਿਤੀ ਕਿਸੇ ਨ ਆਦਮੀ ਤੈਕੂ ਕਿਸੈ ਆਇ । 

ਵਡਾ ਸਾਹਿਬ ਹੈ ਕਰਾਮਾਤ ਦਾ ਆਪਣੇ ਸਿਰਖੁਦ ਹੋਇ । 
ਕਹੋ ਸਰਾਫਤ ਆਦਮੀ ਜਿਸੁ ਕਹੇ ਵਡਾ ਸਾਹਿਬ ਕੌਇ । 
ਲਿਖਿਆ ਵਿਚ ਕਿਤਾਬ ਦੇ ਅਵਲ ਇਕ ਖੁਦਾਇ । 


ਦੂਜਾ ਨੂਰ ਮਹੈਮਦੀ ਜੋ ਖਾਸਾ ਯਾਰੂ ਕਹਾਇ । 
ਏਥੇ ਆਏ ਜਹਾਨ ਵਿਚਿ ਸਾਬਤ ਕੀਤਸੁ ਦੀਨ । 


ਪਿਛੇ ਥੀਆ ਜੋ ਉਮਤੀ ਤਿਨਾਹ ਡਸਿਓਸੁ ਰਾਹ ਯਕੀਨ । 
$ਲਿਖਿਆ ਵਿਚ ਕੁਰਾਨ ਦੇ ਅਵਲ ਇਕ ਖੁਦਾਇ । 

ਦੂਜਾ ਨੂਰ ਮੁਹੈਮਦੀ ਜਿਨ ਚਾਨਣ ਕੀਤਾ ਆਇ । 

ਇਹ ਸਭ ਗਲਾਂ ਖਲ ਕੇ ਆਖਹੁ ਨਾਨਕ ਪੀਰ । 

ਆਪੋ ਆਪਣੇ ਮਜਬ ਦੀ ਸਭ ਕਹਦੇ ਹੈ'ਨਿ ਤਕਰੀਰ ॥ ੯੧ ॥ 


“ਜਵਾਬ ਨਾਨਕ ਸਾਹ ਸੂਰਾ । 


ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਪੀਰ । 


ਤਪ 


ਅਗਲੀਆਂ ਦੌ ਤ੍ਕਾਂ ਮਲ ਵਿਚ ਨਹੀ“ ਸਨ ਬਾਕੀਆਂ ਵਿਚ ਹੌਣ ਤੇ ਪ੍ਰਵਾਨ ਕਰ ਲਈਆਂ ਹਨ । 
ਮਲ ਵਿਚ ਸ਼ਬਦ “ਗਣਤ” ਸੀ ਪਰ ਬਾਕ)ਆਂ ਵਿਚ ਉਂਪਰਲਾ ਸ਼ਬਦ ਹੀ ਸੀ ਜੋ ਵਧੇਰੇ ਢੁਕਵਾਂ ਹੈ । 
ਅਗਲੀਆਂ ਦੇ ਤੁਕਾਂ ਮ੍ਰਲ ਵਿਚ ਨਹੀਂ ਸਨ ਪਰ ਬਾਂਕ। ਸਭ ਵਿਚ ਹੁਣ ਤੇ ਰਖ ਲਈਆਂ ਹਨ । 
ਗੁ. ਨਾ. ਯੂ. 17 ਵਿਚ ਇਸ ਤੋਂ ਅਗੇ ਕਾਫੀ ਪਤਰਿਆਂ ਦ' ਪਾਠ ਨਹੀ” “ਫ਼ਿਕ ਰਖਣ ਬਰਤ 
ਚੰਦਾਇਣਾ----ੰ ਪੱਤਰ' 416 ਤੋਂ ਸ਼ੁਰੂ ਹੁੰਦਾ ਹੈ । 


ਮ੍ਰਲ-ਪਾਠ 249 


ਰਬ ਜਿਉ ਕਰਿ ਆਦਮੁ ਸਿਰਜਿਆ ਸਭ ਆਖੀ ਕਰ ਤਦਬੀਰ । 
ਜਬ ਹੋਆ ਹੁਕਮ ਖੁਦਾਇ ਦਾ ਤਬ ਕੁਦਰਤ ਆਦਮ ਕੀਨ । 
ਰਬ ਇਕੋ ਆਦਮੁ ਸਿਰਜਿਆ ਜਾਣੇ ਦੀਨ ਬਿਦੀਨ । 
ਆਦਮੁ ਮਾਨਸ ਇਕ ਹੈ ਦੁਇ ਵਿਚ ਜਬਾਨਾ ਫੇਰ । 

ਅਗੇ ਸੁਣਹੁ ਬਹਾਵਦੀ ਅਜੇ ਬਾਕੀ ਮਸਲਾ ਢੇਰ । 

ਅਵਲ ਇਕ ਖੁਦਾਇ ਸੀ ਫਿਰ ਦੂਜੀ ਕੁਦਰਤਿ ਕੀਨ । 
ਬਾਦੀ ਆਬੀ ਆਤਸੀ ਫਿਰ ਕੁਦਰਤਿ ਕੀਤੇ ਤੀਨ । 
ਬ੍ਹਮਾ ਬਿਸਨੁ ਮਹੇਸ ਤ੍ਰੰ ਤੀਨ ਗੁਣਾ ਤੇ ਹੋਇ । 

ਸੇ ਸੂਰਤ ਕਰਿ ਮਲਾਇਕਾ ਰਹੇ ਅਸਮਾਨੀ ਹੋਇ । 

ਨਾਲ ਬਰਕਤ ਰਬ ਦੀ ਇਹ ਤੀਨੋ ਬਧੇ ਮਾਇ । 

ਚਉਥੀ ਕਾਨੋਂ ਮੈਲੁ ਲੈ ਮਾਨਸੁ ਰੂਪ ਬਣਾਇ । 

ਮਾਨਸ ਰੂਪ ਦਾ ਮਸਲਾ ਸਭ ਪਿਛੇ ਕਹਿਆ ਸੁਣਾਇ । 
ਹੁਣ ਅਗੋ ਸੁਣੀਐ ਪੀਰ ਜੀ ਜੋ ਆਖਿਆ ਪਾਕ ਖੁਦਾਇ । 
ਬ੍ਹਮਾ ਬਿਸਨ ਮਹੇਸ ਤ੍ਰੀ ਭਏ ਕੁਦਰਤਿ ਦੇ ਅਗਵਾਨ । 
ਪਾਰਬਤੀ ਤੇ ਲਛਮੀ ਸਾਵਿਤ੍ਰੀ ਤੀਜੀ ਜਾਨ । 

ਬ੍ਰਹਮਾ ਸਾਜੇ ਸੂਰਤਾਂ ਰੂਹਿ ਬਿਸਨ ਮਿਲਾਏ ਆਨ । 

ਕਰੇ ਸੈਖਾਰਾ ਮਹਾਂ ਦੇਵ ਜਿਸੁ ਆਤਸ ਕਹੇਂ ਜਹਾਨ । 
ਚਉਥੀ ਬਰਕਤ ਰਬ ਦੀ ਸਾਥ ਮਿਲਿਆ ਨੂਰ ਖੁਦਾਇ । 
ਚਾਰੋ ਖਾਲਕ ਖਲਕ ਰਬ ਕੁਦਰਤਿ ਕੀਏ ਬਣਾਇ । 
ਬ੍ਹਮਾ ਸਾਜੇ ਖਾਲਕ ਨੌ ਲਾਇ ਬਿਸਨ ਬਹੇ ਦੀਬਾਨ । 
ਕਰੇ ਭੰਡਾਰਾ ਮਹਾਂ ਦੇਵ ਜੋ ਖਾਵੇ ਸਭ ਜਹਾਨ । 

ਫਿਰ ਹੋਆ ਰੁਕਮ ਤ੍ਹਾਂ ਨੋ ਤੁਮ ਜਾਇ ਕਰਹੁ ਕਾਜ । 
ਆਪੋ ਆਪਣੇ ਆਸਣੇ ਤਰ ਕਰਣੇ ਲਾਗੇ ਰਾਜ । 

9ਫਾਲੇ ਤੇ ਏਹਿ ਉਪਜੇ ਦਰਬ ਤਤ ਕੇ ਰੂਪ । 

ਤਾਂ ਤੇ ਉਲਵੀ ਆਖੀਅਨਿ ਜੋ ਏ ਦੇਵ ਸਰੂਪ । 

ਮਾਨਸ ਹੋਏ ਮੈਲ ਤੇ ਮਲ ਨ ਤਤ ਕਹਾਇ । 

$ਜਿਫਲੀ ਖਾਲੀ ਆਦਮੀ ਸੁਣਹੁ ਬਹਾਵਦੀ ਸਾਹਿ । 


1. ਇਸ ਤੋਂ' ਪਹਿਲਾਂ ਲਿਥੋ ਵਿਚ ਕੁਝ ਤੁਕਾਂ ਦਾ ਵਾਧ੍ਰ ਪਾਠ ਹੈ ਪਰ ਗੁ. ਨਾ. ਯੂ. 16 ਵਿਚ ਨਹੀ” 
ਹੈ।ਛਲੇ ਤੇ ਇਹ ਉਪਜੈ ਤਰ ਥਿਧ ਤਤ ਸਰ੍ਹਪ । ਤਾਤੇਂ ਉਲਵੀ ਅ!ਖੀਅਨ ਜੌ ਹੋਏ ਦੇਵ ਸਰ੍ਰਪ । 
ਮਾਨਸ ਹੋਏ ਮੈਕ ਤੋਂ ਬਿਹ ਮਲ ਨਿਤ ਕਤਾਇ । ਆਦਮ ਹੱਏ ਸਿਫਲੀ ਸ਼ੁਣਹੇ ਬਹ'ਵਦੀ ਸ਼ਾਹ ।228। 
ਇਹ ਵਾਧ੍ਹ ਲਾਈਨਾਂ ਪੁੱਤਰਾ 403 ਤੇ ਮਰਨ ਵਵਚ ਆਉਦੀਆਂ ਹਨ । 

2. `ਲਿਥੋ ਵਿਚ ਇਹ ਤੁਕਾਂ ਪਹਿਲਾਂ ਆ ਚੁਕੀਆਂ ਹਨ ਪੱਤਰਾ 402 ਉਪਰ । 

3. ਏਥੇ ਮ੍ਰਲ ਵਿਚ ਦੌ ਤੁਕਾਂ ਦੀ ਸੈਯੁਕਤੀ ਸੀ ਜੌ ਪਾਠ ਗੁ. ਨਾ .ਯ੍ਰ. 16 ਵਿਚੋ ਲਿਆ ਹੈ, ਪੱਤਰਾ 

(18।/ਅ%) 


ਮੱਕੋਂ ਮਦੀਨੇ ਦੀ ਗੋਸ਼ਟਿ 


ਬਾਕੀ ਤੁਖਮ ਜੁ ਆਦਮੀ ਫਿਰ ਤਿਸਦਾ ਸੁਣਹੁ ਬਿਆਨ । 

ਜੋ ਸਾਜਿਆ ਕੁਦਰਤਿ ਆਪ ਤੇ ਜਨ ਨਾਨਕ ਮਾਨਸ ਨਾਮੁ ॥ ੯੨॥ 
ਫਿਰਿ ਆਗਿਆ ਕੀਤੀ ਸਕਤ ਨੇ ਸੁਣਹੋ ਮੇਰੇ ਪੂਤ । ੪ 
ਤੂੰ ਸਭ ਤੇ ਉਤਮ ਸਾਜਿਆ ਜੋ ਲਖ ਚਉਰਾਸੀ ਸੂਤ । 

ਇਕਵੀ ਲਖ ਜਲ ਜੋਨ ਹੈ ਜੋ ਲਾਈ ਬ੍ਹਮੇ ਨਾਲ । 

ਜੋ ਬਾਦੀ ਇਕਵੀ ਲਖ ਜੌਨ ਹੈ ਤਿਨਾਹ ਬਿਸਨ ਕਰੇ ਸੈਭਾਲ । 
ਜੋਨਾ ਇਕਵੀ ਲਖ ਜੋਨ ਸੋ ਲਾਈ ਮਹਾਂ ਦੇਵ ਨਾਲ । 

ਅੰਡਜ ਜੇਰਜ ਉਤਭੁਜਾਂ ਇਹੁ ਤੀਨੋ ਰਚੇ ਅਕਾਲ । 

ਜੋ ਤੀਨੋ ਤੇ ਬੁਖਾਰ ਤੇ ਚਲਿਆ ਜਲੁ ਪਰਸੇਉ । 

ਤਿਸ ਤੇ ਜੀਵ ਜੋ ਉਪਜਹਿ ਤਿਹ ਕਹੀਐ ਸਵੇਤਜ ਭੇਉ । 

ਫਿਰ ਮਾਨਸ ਦੋ ਕਰ ਜੋੜਿ ਕੇ ਅਰਦਾਸ ਕਰੀ ਸੁਣਹੁ ਮਾਇ । ੧ 
ਬ੍ਹਮਾ ਬਿਸਨ ਮਹੇਸ ਤ੍ਰੰ ਜੇ ਮੈਥੀ ਪੁਛਨ ਆਇ । 

ਓਅੰਕਾਰ ਆਕਾਰ ਦਾ ਜੇ ਮੈ ਥੀ ਪੁਛਨ ਭੇਉ । 

ਅਗੋ ਹਉ ਕਿਸ ਬਿਧ ਕਹੋ ਉਨ ਕਉ ਉਤਰ ਦੇਉ । 

ਬਡੇ ਬਡੇ ਮੁਨ ਹੋਇਗੇ ਮਾਨਸ ਦੇਵ ਅਵਤਾਰ । 

ਭਿੰਨ ਭਿੰਨ ਮਤਾ ਚਲਾਹਿਗੇ ਪਾਵਣਿ ਤੁਮਰੋ ਪਾਰ । 

ਤੁਮਰੋ ਪਾਰ ਨ ਪਾਵਹੇ ਦੇਵ ਦੈਤ ਅਰੁ ਨਾਗ । 

ਜਾ ਕੋ ਤੁਮ ਕਿ੍‌ਪਾ ਕਰਹੁ ਤਾਕੇ ਮਸਤਕ ਭਾਗ । 

ਰਾਜ ਜੋਗ ਦੋਨੋ ਕੀਏ ਸਤ ਮਾਤਾ ਗੁਰਦੇਵ । 

ਰਾਜੁ ਜੌਗ਼ੁ ਵਰੁ ਪਾਇਆ ਕਰਕੇ ਤੁਮਰੀ ਸੇਵ । 

ਓਅੰਕਾਰ ਬਿਧਿ ਬਿਨ ਸਤਿਗੁਰ ਲਖੀ ਨ ਜਾਇ । 

ਆਪੁ ਆਪ ਗੁਰ ਹੋਇਗੋ ਬੇਦ ਕਤੇਬ ਬਣਾਇ ॥ ੯੩ ॥ 


ਸ੍ਰੀ ਮਾਤਾ ਵਾਚ ਸੂਰਾਂ ॥ 


ਤਬ ਮਾਤਾ ਬੋਲਈ ਸੁਤ ਕਉ ਧੀਰਜ ਦੇਇ । 

ਹਮਰੀ ਤੁਮਹਿ ਸਹਾਇ ਹੈ ਕੋਈ ਕਹਾ ਕਰੇਇ । 
ਤਬ ਮਾਨਸ ਕੋ ਪ੍ਰਬੋਧਿਆ ਮਾਤਾ ਬਹੁ ਪ੍ਰਕਾਰ । 
ਜੇ ਕੋਈ ਪੁਛੇ ਤੋਹਿ ਕੋ ਉਤਰ ਦੇ ਓਅੰਕਾਰ । 
ਪਾਰ ਬ੍ਰਹਮ ਪੂਰਨ ਬ੍ਰਹਮ ਬਿਅੰਤ ਅਪਰ ਅਪਾਰ । 
ਮਾਇਆ ਮੁਖ ਤੇ ਉਚਰੇ ਤੁਮ ਸੁਣਹੁ ਸਭ ਸੈਸਾਰ । 
ਅਵਲ ਧੁੰਧੂਕਾਰ ਸ਼ੀ ਕਛੁ ਉਤਪਤ ਪ੍ਰਲੋ ਨਾਹਿ । 

ਪੰਚ ਤਤ ਨਿਰਬਾਣ ਸਨ ਸੁੰਨ ਅਸੂੰਨ ਸਮਾਹਿ । 
ਖਾਕੀ ਆਬੀ ਆਤਸੀ ਤੀਨੋ ਜੜ ਕੇ ਰੂਪ । 

ਚਉਥਾ ਸੁਰਜੀ ਪੰਣੁ ਹੈ ਜੋ ਹੋਆ ਗੁਰੂ ਸਰੂਪੁ । 


ਮ੍ਰਲ-ਪਾਠ 


ਪਉਣ ਗੁਰੂ ਪਾਣੀ ਪਿਤਾ ਧਰਤੀ ਮਾਤ' ਮਾਣੁ । 

ਦਾਈ ਦਾਇਆ ਰੈਨਿ ਦਿਨ ਜਿਨ ਉਪਰ ਜੀਆ ਤਾਣ । 
ਸਾਹਿਬ ਅਗਮ ਅਲਾਹ ਤੇ ਚਾਰੋ ਕੀ ਉਤਪਤ । 

ਪੰਜਵਾ ਸਚੁ ਮਿਲਾਇਆ ਤਾਂ ਸਤਨਾਮੁ ਭਇ ਆ ਸਤੁ ।। ੯੪ ॥ 
ਅਬ ਤੁਮ ਸੁਣ ਹੋ ਬਿੰਦ ਬਿਧਿ ਉਪਗੀ ਪਸਰ ਪਸਾਰ । 

ਗੈਬ ਅਜਿਗੈਬ ਅਕਾਸ ਤੇ ਉਤ੍ਰੀ ਬਿਦ ਬੂੰਦਾਰ । 

ਤਬ ਤ੍ਰਿਕੁਟੀ ਮਹਿ ਅਸਥਿਰ ਭਈ ਤਬ ਮਸਤਕ ਉਪਜੀ ਜੋਤ । 
ਜੋਨਾ ਦਾ ਬਿੰਦ ਅਜਰੁ ਜਰੇ ਤਿਸੁ ਦਰਸਨ ਉਧਰਹਿ ਲੋਇ । 
ਜੋ ਜਤਨੁ ਕਰਤੇ ਜਾਇ ਭਗ ਪਰ ਕਰੇ ਨ ਘਾਉ । 

ਜਬ ਲਗ ਸੂਰਜ ਚੈਦੁ ਹੈ ਤਬ ਲਗ ਤਿਸ ਦੀਆਉ । 

ਫਿਰ ਤ੍ਰਿਕੁਟੀ ਤੇ ਬਿੰਦ ਉਤਰੀ ਉੜੇ ਮਿਲੀ ਮਲਾਰ । 

ਊੜੇ ਤੇ ਫਿਰ ਧੁਨ ਉਠੀ ਤਬ ਹੋਆ ਏਕ ਓਅੰਕਾਰ । 

ਬਿੰਦੀ ਉੜੇ ਸਿਰ ਲਗੀ ਤਬ ਉਠੀ ਧੁੰਨ ਰੁਣਕਾਰ । 

ਉੜੇ ਤੇ ਆਇਆ ਭਇਆ ਮਿਲਿ ਈੜੀ ਏਕੈਓਅੰਕਾਰ । 
£ਈੜੀ ਕੇਠੋ ਉਪਜ ਕੇ ਬਿੰਦੀ ਉੜੇ ਮਿਲ ਧੁਨ ਉਪਜਾਈ ਸਾਫ । 
ਆਇਆ ਕੈਠੋ ਉਪਜ ਕੌ ਕਕੇ ਮਿਲ ਲੈਕਾਰ । 

ਰਾਰਾ ਰਸਨਾ ਸੋ ਮਿਲਿਆ ਤਬ ਹੋਆ ਏਕ ਓਅੰਕਾਰ । 

ਓਅੰ ਤੇ ਆਕਾਰੁ ਹੁਇਆ ਕਾਰੋ ਸਾਕਾਰੁ । 

ਸਾਕਾਰੰ ਤੇ ਉਪਜਿਆ ਮੰਮੰ ਕਰਮੰਕਾਰ । 

ਮਮੇ ਤੇ (ਉਪਜਿਆ) ਮੈ ਮੈ” ਭਈ ਮਾਇਆ ਮਮਤਾ ਨਾਮੁ । 
ਤਾਂ ਤੇ ਉਪਜੀ ਤੀਨ ਗੁਣ ਸਸਾ ਤਤਾ ਰਾਮ । 

ਮਮਾ ਮੁਖ ਤੇ ਉਪਜਿਆ ਰਸਨਾ ਝੇ ਤ੍ਰੰ ਅੰਗ । 

ਸਸਾ ਤਤਾ ਰਾਰਾ ਮਿਲ ਭਇਆ ਤਬੇ ਸਤੁ ਰਾਮ । 

ਸਤ ਰਾਮ ਸਤਿਨਾਮ ਕਾ ਜਪੁ ਏਕੋ ਕਰ ਜਾਨ । 

ਸਤ ਬਿਨੁ ਜਪੈ ਰਾਮ ਕੋ ਮਾਇਆ ਮਮਤਾ ਨਾਮੁ । 

ਜਬ ਚੜਿਆ ਲੰਕਾ ਲੂਟਣੇ ਰਾਮ ਚੈਦ ਅਵਤਾਰ । 

“ਪਥਰ ਉਤੇ ਲਿਖਿਆ ਰਾਮੁ ਨਾਮੁ ਕਰਿਤਾਰਿ । 

ਲਿਖ ਕਰਿ ਪਾਇਆ ਸਮੁੰਦਰ ਵਿਚੁ ਪਥਰ ਗਇਆ ਪਤਾਰੁ 
ਉਪਜੀ ਬਹੁਤ ਹੈਰਾਨਗੀ ਮਨ ਵਿਚਿ ਰਾਮ ਅਵਤਾਰੁ । 


ਭਾਈ ਗੁਰਦਾਸ ਵਾਂਗ ਇਸ ਨੇ “ਵਾਹਿਗੁਰ੍ਹ” ਦੀ ਥਾਂ ਓਅੰਕਾਰ ਦ1 ਵਿਆਖਿਆ ਕੀਤੀ ਹੈ । 


251 


ਗੂ. ਨਾ. ਯੂ. 16 ਵਿਚ ਪਾਠਾਂਤਰ “ਈੜੀ ਕੰਠੋ ਉਪਜ ਕੋ ਸੰਗ ਮਿਲੀ ਸੁਕ ਕੇ ਜਾਇ । ਕਕੇ ਬਿੰਦੀ 


ਉਰੜੇ ਮਿਲ ਧਨ ਉਪਜਾਈ) ਸਾਰ" । ਪੱਤਰਾ (18316) 


ਮੂਲ ਵਿਚ ਦੋ ਤੁਕ' ਦੀ ਸੰਯੁਕਤੀ ਸੀ ਸੌ ਪਾਠ _ਗੁ.ਨ .ਯੂ. 16 ਵਿਚੋਂ ਲਿਆ ਹੈ, ਪੱਤਰਾ(183/ਅ) 


1. 


ਮੱਕੋ ਮਦੀਨੇ ਦ ਗੋਸ਼ਫਿ 


ਤਬ ਹੀ ਪੁਛਿਆ ਰਾਮ ਚੰਦ ਗੁਰੂ ਬਸਿਸਟੇ ਪਾਸ । 

ਮਨ ਚਿਤ ਕਰਕੇ ਬੇਨਤੀ ਕਰਕੇ ਬਹੁਨ ਅਰਦਾਸ । 

ਪਥਰ ਉਤੇ ਲਿਖਿਆ ਰਾਮ ਚੋਦ ਅਉਤਾਰ । 

ਫਿਰ ਡਾਰਿਆ ਸਮੁੰਦ ਵਿਚ ਡੁਬ ਗਇਆ ਪਤਾਰ । 

ਤਬ ਕਹਿਆ ਗੁਰੂ ਬਸਿਸਟ ਨੇ ਤਰੇ ਨ ਈਉ” ਪਖਾਨ । 
ਤਬ ਹੀ ਤਰੇ ਪਖਾਨ ਬਹੁ ਜੇ ਉਤੇ ਲਿਖਹੁ ਸਤ ਰਾਮ । 
ਜਬ ਊਪਰ ਲਿਖਿਆ ਪਖਾਨ ਦੇ ਸਤ ਰਾਮ ਸਤ ਨਾਮ । 
ਜਬ ਪਥਰ ਤੇ ਸਮੁੰਦ ਪਰ ਤਬ ਲੂਟੀ ਲੋਕਾ ਰਾਮ । 

ਰਾਮ ਨ ਤਾਰੇ ਪਥਰਾ ਕਰ ਰਹਿਆ ਬਹੁਤੁ ਬੀਚਾਰੁ । 

ਜਬ ਮਿਲੀ ਅੰਗ ਸੁ ਮੈਗ ਸਚ ਦੀ ਪੁਲ ਬਧੀ ਭਏ ਜੈਕਾਰ ॥ ੯੫ ।। 
ਏਕੈ ਤੇ ਉੜਾ ਭਇਆ ਊੜੇ ਤੇ ਆਕਾਰੁ । 

ਆਕਾਰੋ ਸਾਕਾਰ ਕਰ ਸਾਕਾਰੋ ਅਕਾਰ । 

ਮਾਕਾਰੋ ਗੁਣ ਤੀਨ ਕਰ ਉਪਜਿਆ ਹੈ ਸੈਸਾਰੁ । 

ਤੀਨ ਗੁਣਾ ਸੂਤ ਕਰ ਤਬ ਹੋਆ ਸ੍ਰਿਸਟਿ ਪਸਾਰੁ । 

ਸਸੇ ਤੇ ਸਤ ਗੁਣ ਭਇਆ ਰਾਰੇ ਰਜ ਗੁਣ ਕੀਨ । 

ਤਤੇ ਮਮੇਂ ਤਮੋ ਕਰ ਉਪਜੇ ਹੈ ਗਣ ਤੀਨ । 

ਸਾਂਤ ਕਰੂਪੀ ਪਵਣ ਕਰ ਜਗਤ ਗੁਰੂ ਧਰ ਨਾਮ । 

ਪਾਣੀ ਪਿਤਾ ਜਗਤ ਦਾ ਜਿਸ ਤੇ ਉਪਜੇ ਕਾਮ । 

ਤਮ ਗੁਣ ਤੇ ਤਾਮਸ ਭਇਆ ਸੈਘਾਰਨ ਸੈਸਾਰ । 
ਪ੍ਰਤਪਾਲਕ ਉਤਪਤ ਪ੍ਰਲੇ ਤੀਨੌਂ ਰੂਪ ਸਵਾਰ । 

ਸਤਗੁਣ ਕਥਿਆ ਰਿਗ ਬੇਦ ਰਜ ਗੁਣ ਜੁਜਰ ਕਥ ਕੀਨ । 
ਤਮਗੁਣ ਕਥਿਆ ਸਿਆਮ ਬੇਦੁ ਅਥਰਬਣ ਬੇਦ ਕਲ ਕੀਨ । 
ਸਤਗੁਣ ਤੇ ਸਤਜੂਗ ਭਇਆ ਤ੍ਰੰਤੇ ਰਜ ਗੁਣ ਥਾਪ । 
ਤਮਗੁਣ ਦੁਆਪੁਰ ਥਪਿਆ ਕਲਿਜੁਗ ਕਾਲੀ ਆਪ ॥ ੯੬ । 
ਮਮਤਾ ਤੇ ਆਕਾਸੁ ਕਰ ਆਕਾਸੋ ਅਹੈਕਾਰ । 

ਅਹੌਕਾਰ ਤੇ ਬਾਇ ਕਰਿ ਬਾਲੋ ਤੇਜੁ ਆਕਾਰੁ 1 

ਤੇਜ ਤੇ ਜਲ ਉਪਜਿਆ ਜਲ ਤੇ ਪ੍ਰਿਬਮੀ ਕੀਨ । 

ਪ੍ਰਿਥਮੀ ਤੇ ਅੰਨ ਉਪਜੇ ਅੰਨਰੁ ਜੀਆ ਚੀਨ । 

ਇਛਾ ਕਰ ਤਤ ਉਪਜਹਿ ਇਛਾ ਕਰ ਮਿਟਿ ਜਾਹਿ । 
ਆਵਾਗਉਣ ਖਲਕ ਦਾ ਜੁਗਹ ਜੁਸ ਤਿਹ ਵਾਹਿ । 

ਲਖ ਚਉਰਾਸੀ ਜੀਆ ਜੈਤ ਸਭੇ ਕਾਲ ਕੇ ਹਾਥ । 


ਮ੍ਰਲ ਵਿਚ ਅਸ਼ਧ ਪਾਠ ਸੀ ਸੌ ਗੂ. ਨਾ. ਯ੍ਰ. 16 ਵਿਚੋਂ ਲਿਆ ਹੈ । (ਉਹ) 


ਮ੍ਰਲ-ਪਾਠ 253 


ਕਾਲ ਸੂਰਜ ਤੇ ਉਪਜਿਆ ਮਾਨਸ ਧਰਿਆ ਨਾਮ । 

ਮਨ ਤੇ ਕੁਰਸੀ ਬਹੁ ਭਈ ਗਿਣੇ ਨ ਜਾਈ ਨਾਮ । 

ਸੂਰਜ ਕੁਲ ਤੇ ਰਘੁ ਭਇਆ ਰਘਵੈਸ ਹੋਆ ਰਾਮ । 

ਰਾਮ ਚੈਦ ਕੇ ਦੋਇ ਪੁਤ ਲਵੀ ਕੁਸੂ ਤਿਹ ਨਾਮ । 

ਏਹ ਹਮਾਰੇ ਬਡੇ ਹੈ” ਜੁਗਹ ਜੁਗਹ ਅਵਤਾਰ । 

ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ । 

ਆਦ ਅੰਤ ਹਮ ਹੀ ਭਏ ਦੂਸਾ ਆਪ ਖੁਦਾਇ । 

ਹੋਰੁ ਨ ਕੋਈ ਦੂਸਰਾ ਨਾਨਕ ਸਚੁ ਅਲਾਇ । 

ਛਤ੍ਰੀਹ ਜੁਗ ਗੁਬਾਰ ਮਹਿ ਹਮਹੂ ਚਲਤਰ ਕੀਨ । 

ਚਾਰੋ ਅਛਰ ਮੇਥ ਕਰ “ਵਾਹੁ ਗੁਰੂ ਜਪਲੀਨ । 

ਨਵਾਂ ਨਵਾਂ ਜੁਗਾਂ ਵਿਚਿ ਇਕੁ ਇਕੁ ਅਛਰੁ ਹੋਇ । 

ਇਹ ਅਛਰੁ ਨਹ ਜਾਹਿਗੇ ਹੋਰੁ ਜਾਸੀ ਸਗਲੀ ਲੋਇ । 

ਸਹੈਸ੍ਰਨਾਮਾ ਮਥ ਕਰ ਕਢੇ ਚਾਰੋ ਨਾਮ । 

ਏਹੋ ਜਗ ਨੋ ਤਾਰਸਨ ਹੋਰੁ ਅਛਰ ਕਿਸੇ ਨ ਕਾਮ ॥ ੯੭ ॥ 
ਸੁਆਲ ਪੀਰ ਬਹਾਵਦੀ ਸੂਰਾ ॥ 

ਆਖੇ ਪੀਰ ਬਹਾਵਦੀ ਸੁਣੀਐ ਨਾਨਕ ਸਾਹ । 

ਜੁਗਾ ਹਿੰਦੀ ਵਿਚ ਆਖੀਅਨਿ ਏਹ ਭੀ ਡੇਇ ਸਨਾਹ । 

ਕਰਾਵੈ ਓਇ ਕਰਹਿ ਮੁਖਹੁ ਗਵਾਈਐ ਆਖ । 

ਸਿਵ ਸਕਤੀ ਕੇ ਰੂਪ ਕਰ ਰਾਜਾ ਜੋਗੀ ਦੋਇ । 

ਏਕ ਉਧਾਰੇ ਨਾਮੁ ਜਪਿ ਇਕ ਰਖ ਕਰੋ ਸਭ ਲੋਇ । 

ਸਿਵ ਰੂਪੀ ਹੈ ਚੋਦਮਾ ਸੂਰਜ ਸਕਤ ਅਉਤਾਰ । 

ਇਨਹੀ ਤੇ ਸਭ ਉਪਜੀ ਸਗਲੀ ਸ੍ਰਿਸਟਿ ਸੈਸਾਰ । 

ਜੋਗੀ ਪੂਰਾ ਸਤਿਗੁਰੂ ਜਿਸ ਵਿਚ ਸਚੁ ਸਮਾਇ । 

ਸਕਤ ਨਿਵੈ ਸਿਵ ਕੇ ਅਗੇ ਸਚੇ ਹੁਕਮ ਰਜਾਇ । 

ਜੋਗੀ ਕੇ ਅਛਰ ਅਗੇ ਸਭ ਕੌ ਸੀਸੁ ਨਿਵਾਇ । 

ਰਾਜਾ ਪਰਜਾ ਹੁਕਮ ਵਿਚ ਸਭ ਚਲਹਿ ਹੁਕਮ ਰਜਾਇ । 

ਸਿਵ ਰੂਪੀ ਕੇ ਹੁਕਮ ਕਉ ਫੇਰ ਨ ਸਕੇ ਕੋਇ । 

ਜੇਟੁਕ ਹੁਕਮ ਨ ਮਾਨਤਾ ਜਨਮੁ ਭ੍ਿਸਟ ਤਿਹ ਹੋਇ । 

ਜਰਦਰੂ ਹੋਆ ਹੁਕਮੁ ਤੇ ਦਰਗਹ ਮਿਲੇ ਨ ਢੋਇ । 

ਦੀਨ ਗਵਾਇਆ ਦੁਨੀ ਪਰ ਮਨਮੁਖ ਚਲਿਆ ਰੋਇ । 


1. ਲਿਥੋ ਵਿਚ ਜੋ ਪਿਛੇ ਪਾਠ ਅਟਿਕਆ ਸੀ ਏਥੋਂ“ ਆਰੰਭ ਹੁੰਦਾ ਹੈ । ਕੇਵਲ ਛੇ ਤੁਕਾਂ ਦਾ ਪਾਠ ਹੈ, 
ਅਗੇ ਫਿਰ ਅਲੁੰਪ ਹੈ । 
2, “ਵਾਹਗੁਰੂ” ਬਾਰੇ ਵਿਵਰਣ । 


ਮੱਕੇ ਮਦੀਨੇ ਦੀ ਗੋਸ਼ਫਿ 


ਸਤ ਕਲਮ ਆਕਾਲ ਕੀ ਸਤਿਗੁਰ ਕੇ ਹਥ ਦੀਨ । 
ਦਖਤਖਤ ਜੋਗੀ ਮਨੇ ਆਕਾਸੁ ਜਿਮੀਨ । 

ਆਬੀ ਬਾਦੀ ਆਤਸੀ ਫੇਰੇ ਹੁਕਮੁ ਨ ਕੋਇ । 

ਕੋਟ ਤੇਤੀਸਾ ਦੇਵਤਾ ਸਭ ਅਰਜੂ ਬੈਦੀ ਹੋਇ । 

ਰਾਜੇ ਹੋਆ ਅਮਰ ਏਹੁ ਹਉ ਹੋ ਤੇਰਾ ਜੋਰੁ । 

ਜੋ ਤੇਰਾ ਅਮਰੁ ਨ ਮਾਨਏ ਤਾਂ ਖਬਰ ਪਹੁਚਾਵਹੁ ਮੋਰੁ । 
ਹਮਰਾ ਵਾਸ ਨਿਵਾਸੁ ਹੈ ਸੈਤਾ ਕੇ ਘਟ ਪ੍ਰਾਣ । 

“ਜੇ ਸਾਧਾ ਖਬਰ ਪਹੂਚਾਵਤੇ ਤਾਂ ਸੁਝਹੀ ਪਹੁਚੀ ਜਾਣਿ । 
ਸਾਧ ਹੋਏ ਮਨਿ ਸਾਧਿ ਕੇ ਲੋਭ ਨਾਮ ਵਸ ਕੀਨ । 

ਦਿ ਕਿਸੇ ਨ ਆਖਨੀ ਸਭਣਾ ਅਗੇ ਅਧੀਨ । 

ਮਾਇਆ ਐਸਾ ਵਰੁ ਦੀਆ ਮਾਨਸ ਕਰਨੀ ਲਾਇ । 

ਆਪ ਗਈ ਅਲੌਪੁ ਹੋਇ ਜਲ ਕੇ ਵਿਖੇ ਸਮਾਇ । 

ਅਵਲ ਹੋਆ ਆਦ ਪੁਰਖ ਦੁਤੀਏ ਮਾਇਆ ਕੀਨ । 

ਤ੍ਰਿਤੀਏ ਹੋਆ ਵਿਸਨ ਦੇਵ ਚਉਥੇ ਬ੍ਰਹਮਾ ਚੀਨ । 

ਪੰਚਮ ਹੋਆ ਮਹਾਂ ਦੇਵ ਛਠਵਾ ਮੈਰੁ ਉਪਾਇ । 

“ਮੇਰੋ ਉਪਜਿਆ ਅਕਾਲੁ ਪੁਰਖੁ ਜਿਨਿ ਬਹੁ ਬਿਧਿ ਕੀਏ ਬਣਾਇ । 
ਕਸਪੋ ਰਵਿ ਸਸ ਉਪਜਿਆ ਸਿਵ ਸਕਤ ਸਰੂਪ ਕਹਾਇ । 
ਸਭਾ ਉਪਜੀ ਸਕਤ ਤੇ ਜਨ ਨਾਨਕ ਸਚੁ ਅਲਾਇ ॥ ੯੮ ॥ 


ਜੁਗ ਚਾਰ ਜਮਾਲਿ ॥ 


1੨੨ ੫੬੬ ੧੩੬5੨ 


“ਚਾਰ ਜਮਾਨੇ ਸਭ ਕਹੇ ਬੇਦ ਕਤੇਬ ਬਖਾਨ । 

ਸਤ ਜੁਗ ਕੀ ਗਿਣ ਆਰਜਾ ਸੁਣਹੋ ਪੀਰ ਸਲਾਰ । 
ਸਤਾਰਾਂ ਲਖ ਅਠਾਈ ਸਹੋਸ ਸਤਿਜੁਗ ਕੋ ਸੂਮਾਰ । 
ਬਾਰਹ ਲਖ ਨਵੈ ਸਹੈਸ੍‌ ਤ੍ਰਤਾ ਜੁਗ ਪ੍ਰਮਾਨ । 

ਆਠ ਲਖ ਚਉਸਠ ਸਹੈਸ੍ਰ ਦੁਆਪਰ ਭਇਆ ਜਮਾਨ । 
ਚਾਰ ਲਖ ਬਤ੍ਰੀ ਹਜਾਰ ਕਲਿਜੁਗ ਕੀ ਬੁਨਿਆਦ 1 
ਇਕਵੈਜਹ ਲਖ ਅਠਵੈਜਹ ਸਹੇਸ੍‌ ਚਾਰੋ ਜੁਗ ਮਿਰਜਾਦ । 
ਚਾਰ ਜੁਗ ਇਕ ਚਉਕੜੀ ਭਈ ਬਹਾਵਦੀ ਪੀਰ । 
ਬਹੁਤਰ ਚੌਕੜੀ ਜੁਗ ਗਏ ਇਕ ਹੋਵੇ ਇੰਦ ਤਗੀਰ । 


। ।੩ 


੪ ਨਾ. ਯੂ. 16 “ਸਭ” ਹੈ ਪੱਤਰਾ (185/ਅ) 


ਲਿਥੋ ਵਿਚ ਪਾਠ ਏਥੋਂ ਅਗੇ ਚਲਦਾ ਹੈ । ਪੁੰਨਾ 228 


ਦੌ ਤੁਕਾਂ ਦੀ ਸੰਯੁਕਤੀ ਸੀ ਸੋ ਪਾਠ ਗੁ. ਨਾ. ਯੂ. 16 ਵਿਚੋ“ ਲਿਆ ਹੈ । ਪੱਤਰਾ (185/%) 
ਲਿਥੇ ਵਿਚ ਕੁਝ ਵਾਧ੍ਰ੍‌ ਪਾਠ ਏਥੇ ਦਿੱਤਾ ਹੈ ਜੌ ਮਲ ਵਿਚ ਪਹਿਲਾਂ ਆ ਚੁਕਾ ਹੈ । ਪੰਨਾ 228 
ਮ੍ਰਲ ਵਿਚ ਇਹ ਤੁਕ ਰਹਿ ਗਈ ਸੀ ਜੋ ਗੁ: ਨਾ, ਯੂ. 16 ਵਿਚ“ ਲਈ) ਹੈ । ਪੱਤਰਾ (18 6/6) 


ਮਰ ਲ-ਪਾਠ 255 


ਰੋਜ ਸਭ ਕੇ ਅੰਤਰੇ ਇੰਦ ਅਨਾਈ ਮਰ ਜਾਹਿ । 
ਤਬ ਬ੍ਹਮੇ ਦਾ ਇਕ ਰਾਤ ਦਿਹੁ ਗਿਣਤੀ ਕਹ ਬੀਤਾਹਿ । 
ਜਬ ਬ੍ਰਹਮਾ ਮਰੇ ਹਜਾਰ ਇਕ ਤਬ ਘੜੀ ਬਿਸਨ ਇਕ ਹੋਇ । 
ਜਲ ਬਿਸਨ ਬਾਰਹ ਲਖ ਮਰਤਿ ਤਾਂ ਰੁਦ ਅਧ ਪਲੁ ਹੋਇ । 
ਜਬ ਬਾਰਹ ਰੁਦ ਬਿਨਾਸ ਹੋਹਿ ਇਕ ਨਿਮਖ ਹੋਇ ਮਹਾਂਦੇਵ । 
ਜਬ ਈਸ੍ਰ ਬੀਤੇ ਹਜਾਰ ਇਕ ਮਹਾਂ ਸਕਤ ਅਉਤਾਰੁ ਕਰੇਉ । 
ਜਬ ਸਕਤ ਸਹੈਸ ਇਕ ਮਰਹਿ ਤਬ ਹੋਵੇ ਕਲਪ ਪ੍ਰਮਾਨ । 
ਇਕ ਪਤੁ ਤੁਟੇ ਕਲਪ ਬ੍ਰਿਛ ਦਾ ਇਕ ਪ੍ਰਲੋ ਹੋਈ ਜਾਨ ।। ੯੯॥ 
ਹਪਜੀ ਵੀਹੀ ਇਕ ਸੌ ਦਸੀ ਸੈਈ ਹਜਾਰ । 
ਸੈਈ ਹਜਾਰੀ ਇਕ ਲਖੁ ਸਉ ਲਖ ਕ੍ਰੜ ਸੁਮਾਰੁ । 
ਸੋਈ ਕਰੋੜੀ ਅਰਬ ਇਕ ਸੌ ਅਰਬੀ ਖਰਬੁ ਬੀਚਾਰੁ । 
ਸੋਈ ਖਰਬੀ ਇਕ ਨੀਲ ਰੋਇ ਸੈ ਨੀਲੀ ਅਸੈਖ ਕਰਾਰੁ । 
ਸੈ ਅਸੈਖ ਪਦਮੁ ਇਕ ਸੈਂ ਪਦਮੀ ਖਿਤੀ ਜਾਨ । 
ਸੋਈ ਖਿਤੀ ਮਹਾਂਕਲ.ਪੁਜਨ ਨਾਨਕ ਕਹੈ ਬਖਾਨ । 
ਇਤੀ ਸੈਖਿਆ ਗਏ ਕਲਪੁ ਹੋਇ ਮਹਾਂ ਕਲਪੁ ਪਰਮਾਨ । 
ਇਕ ਪਤ ਗਿੜੇ ਕਲਪ ਬ੍ਰਿਛ ਦੇ ਤਬ ਕਿਆਮਤ ਹੋਇ ਜਹਾਨ । 
ਸਭ ਪਤ ਗਿੜਹਿ ਕਲਪ ਬ੍ਰਿਛ ਦੇ ਤਬ ਮਹਾਂ ਕਲਪੁ ਕਹਾਇ । 
ਕਿਤੀ ਹੋਈਆ ਕਿਆਮੇਤੀ ਕਛੁ ਅੰਤੁ ਨ ਸੋਝੀ ਪਾਇ ।? 
ਮਾਰਕੌਡੇ ਕੀ ਆਰਜਾ ਮਹਾ ਚਉਦਹ ਕਲਪ ਕਹਾਇ । 
ਜਾਂ ਮਾਰਕੰਡੇ ਜੁਗ ਜੁਗ ਕੀਏ ਸੁਮਾਰੁ ਹੈ ਕਹੀਐ ਸਭਿ ਤਦਬੀਰ । 
ਅਵਲ ਆਖਰੁ ਜੋ ਥੀਏ ਸਭ ਖੋਲਹੁ ਨਾਨਕ ਪੀਰ । 
ਜੋ ਡਿਹ ਬੀਏ ਮਾਨੂਆ ਜੋ ਡਿਹ ਥੀਏ ਫਰਿਸਤਿਆ ਮਾਹਿ । 
ਕਰਿ ਸੁਮਾਰੁ ਸੁਣਾਈਐ ਕੀਕਰ ਜੁਗ ਬੀਤਾਹਿ । 
ਅਵਲ ਆਖਰ ਜੋ ਥੀਆ ਤ੍ਰਸਾ ਕ੍ਰੰ ਸਭ ਅਗਾਹਿ । 
ਆਖੇ ਪੀਰ ਬਹਾਵਦੀ ਡਸੋ ਨਾਨਕ ਸਾਹ ॥ ੧੧੦ ॥ 

ਜਵਾਬੁ ਨਾਨਕ ਸਾਹ ਸੂਰਾ ॥ 
ਆਖੇ ਨਾਨਕ ਹਿੰਦਗੀ ਸੁਣਹੁ ਬਹਾਵਦੀ ਸੇਖ 1 
ਜੋ ਜੁਗ ਵਰਤਹਿ ਮਾਣੂਆ ਤਿਸਦੇ ਸੁਣਹੁ ਬਿਬੇਕ । 


1. `ਯੂਗ ਵਰਨਣ ਲਈ ਵਿਸਥਾਰ ਲਈ ਵਖੋਂ ਮੋਰੀ ਪੁਸਤਕ ਮਿਥ ਅਧਿਐਨ ਤੇ ਵਾਰਾਂ ਭਾਈ ਗੁਰਦਾਸ, 
ਪੰਨਾ 68-71 

2. `ਲਿਥੇ ਵਿਚ ਅਗੋਂ ਛੇ ਤੁਕਾਂ ਦਾ ਪਾਠ ਨਹੀਂ, ਪੰਨਾ 228 

3. ਇਸ ਤੱ ਅਗੈ ਲਿਥੋ ਵਿਚ ਕੁਝ ਪਾਠ ਹੈ ਜੌ ਅਪ੍ਰਮਾਣਿਕ ਜਿਹਾ ਹੈ ਤੇ ਮੂਲ ਨਲ ਬਿਲਕੁਲ ਮੋਲ 
ਨਹੀ" ਖਾਂਦਾ । ਸ਼'ਇਦ ਗੋਸ਼ਟਿ ਦੀ ਏਥੋਂ ਹੀ ਸਮਾਪੜੀ ਕਰ ਦਿੱਤੀ ਹੈ । ਪੰਨਾ 228 


10/6702€0 £) 8785 019713/ /23) । ॥%%870570161/2.0/6 


ਮੱਕੇ ਮਦੀਨੇ ਦੀ ਗੋਸਟਿ 


ਜੋ ਜੁਗ ਧੁੰਧੂਕਾਰ ਮਹਿ ਬੀਤੇ ਸੁਣਹੁ ਬਿਆਨ । ਰ੍ 
| ਜੁਗ ਫਰੇਸਤਿਆ ਵਡੇ ਹਨਿ ਜੁਜ ਮਾਨਸ ਕੋਲ” ਜਾਨਿ । 
[| ਸਾਠ ਪਲੋ ਕੀ ਇਕ ਘੜੀ ਸਾਠ ਘੜੀ ਦਿਨ ਰਾਤਿ । 
ਹ ਰੈਨਿ ਦਿਵਸ ਮਿਲ ਇਕ ਦਿਹੁ ਅਹਿਨਿਸਿ ਘੜੀਆ ਸਾਠ । 
| ਤੀਸ ਦਿਨੋ ਕਾ ਮਾਹੁ ਗਿਣ ਬਾਰਹ ਮਹੀਨੇ ਸਾਲ । 
| ਕਿਤੀ ਸਾਲ ਇਕਤੁ ਰੋਹਿ ਤ ਹੋਵਨ ਜੁਗ ਸਮਾਲ । 
| ਸਤ ਜੁਗ ਤ੍ਰ ਤਾ ਦੁਆਪਰੋ ਕਲ ਨਿਰਵਰਤ ਹੋਇ ਇਕ ਰੋਮ ਸੁਰੋਮ ਗਿੜਾਇ । 
ਸਭ ਰੋਮਾ ਸਿਰੋਮਾ ਗਿੜਿ ਪੜਹਿ ਪਰ ਰੋਮ ਵਜਾਇ । 
ਜਬ ਰੋਮਾ ਪਰ ਰੋਮਸ ਗਿੜਹਿ ਬਡਹੌਸੁ ਇਕ ਨਿਮਖ ਬਤਾਇ । 
| ਜਬ ਹੋਇ ਬਿਨਾਸੁ ਬਡਹੇਸੁ ਦਾ 'ਬਕਦਾਲਭ ਰਿਖ ਪਲਕ ਕਹਾਇ । 
ਬਕਦਾਲਭ ਰਿਖਿ ਕਾ ਜਬਨਾਸੁ ਹੋਇ ਇਕ ਪਰਮ ਸੁੰਡ ਖਿਸਾਇ । 
ਪਰ ਕਾਕ ਮਸੁੰਡ ਸਭ ਗਿੜ ਪੜਹਿ ਇਕ ਸਵਾਸ ਭੂੰਸੰਡ ਕਢਾਇ । 
ਭੂੰਸੁੰਡੀ ਭੋਗੇ ਆਉ ਸਭ ਤਬ ਕ੍ਰਮ ਦਿਨੁ ਇਕ ਜਾਇ । 
ਇਕ ਦਿਨ ਕਾ ਪਰਮਾਣੂ ਏਹੁ ਤਬ ਕੇਤੇ ਬਰਖ ਬੀਚਾਰ । 
| ਸਉ ਬਰਖ ਕ੍ਰਮ ਦੀ ਆਰਜਾ ਅੰਤ ਮਰਸੀ ਸਭ ਸੈਸਾਰ । 
ਖੰਡ ਬ੍ਰਹਮੰਡ ਨਹ ਰਹਸਨੀ 'ਤ੍ਰਂ ਲੋਇ ਨ ਰਹਸੀ ਕਾਇ । 
ਕੁਤਬ ਗੌਸ ਤੇ ਆਦ ਲੈ ਸਭ ਹੋਸੀ ਅੰਤ ਫਨਾਹਿ । 
ਤਬ ਰਹਸੀ ਇਕ ਖੁਦਾਇ ਸਚੁ ਜਨ ਨਾਨਕ ਕੁਦਰਤਿ ਨਾਲ । 
ਇਹ ਬੁਨਿਆਦ ਜਹਾਨ ਦੀ ਰਬੁ ਅਹਿਨਿਸਿ ਸਦਾ ਸਮਾਲ ।$ 
ਹੋਰ ਸਿਧ ਜੋ ਜਹਾਨ ਵਿਚ ਕਹੁ ਤਾਕੀ ਗਣਤੀ ਕਉਣ । 
ਮਾਰਕੌਡੇ ਕੂਰਮ ਆਦਤੇ ਹੋਰੁ ਨਹੀ ਐਸੇ ਭਉਣ ॥ ੧੦੧ ॥ 
ਆਇਤ ।। 
ਬਡੀਆਉ ਬਡੇ ਹੈ ਸਿਧ । 
ਬਡ ਬਲਿ ਕਰਮੀ ਨਿਹਚਲ ਬੁਧ । 
ਕੈਚਨ ਕਲਸ ਕਾਇਆ ਹੈ ਜਾਕੀ । 
ਅਗਨ ਨ ਦਾਹੇ ਦੇਹ ਤਿਨਾਕੀ । 
ਜਲੁ ਨਹੀ ਡੋਬੇ ਪਉਣ ਨ ਚਾਖੋ । 
ਧ੍ਰਤ ਨ ਖਾਵੇ ਸਰਪਨ ਕਾਟੇ । 


<< ਦੁ 

ਰ 1. ਗੁ. ਨਾ. ਯੂ. 16 ਵਿਰ ਜ਼ਤਤ “ਕਤ ਤਾੜ ਰਿਖਿ” ਹੈ ਪੱਤਰ (187/ਅ) 

| 2. ਮਰਨ ਵਿਚ ਕੁਝ ਤਧੂ ਸ਼ਤਦ ਸਨ ਜੌ ਕੱਢ ਦਿੱਤੇ ਹਨ ਤੋਂ ਪਾਠ ਗੁ. ਨਾ. ਯੂ. 16 ਅਨੁਸਾਰ ਕਰ 
| ਦਿਤ। ਹੈ । ਪੁੱਤਰਾ (188/6) 

| 3. _ ਇਥੋ ਲਿਥ ਵਿਚ ਸਮਾਪਤ ਹੈ ਅਗ ਤਿਲੰਗ ਦ ਵ!ਰ ਅਰੰਭ ਹੁੰਦੀ ਹੈ ਜੌ ਇਸ ਗੌਸ਼ਟਿ ਦਾ ਹੀ 


ਭਾਗ ਮੰਨਿਆ ਹੈ । 229 ਤੋ 235 ਤਕ ਇਤ ਸ੍ਰੀ ਗੌਸਟ ਮੱਕੋ ਮਦੀਲੇ ਦੀ ਸੰਪੂਰਣ” ।। 37 ॥ 


ਮ੍ਰਲ-ਪਾਠ 257 


ਮਾਇਆ ਧਰਤੀ ਸਭ ਗਲ ਜਾਈ । 
ਜੁਗਹ ਜੁਗਾਂ ਨ ਰਹੇ ਜਲਮਾਹੀ । 
ਜੋ ਐਸੇ ਪੁਰਖ ਭਏ ਵਡਦਾਨੀ । 
ਅੰਤ ਕਾਲ ਭਏ ਅੰਤਰ ਧਿਆਨੀ । 
ਜਾਕਾ ਸਬਦ ਸਿਧ ਬਿਸ਼੍ਹਾਮ । 
ਸੂਖਮ ਰੂਪ ਵਾਨ ਧਰਿ ਧਿਆਨੀ । 
ਸੀਤ ਘਾਮ ਨਹੀ ਇਛਾਚਾਰੀ । 
ਸੂਖਮ ਤਨ ਤਤ ਪਵਨੁ ਅਧਾਰੀ । 
ਅਨੰਤ ਜੁਗ ਗਿਣ ਕੀਏ ਸੁਮਾਰ । 
ਤਬ ਹੂਏ ਛਤ੍ਰੀ ਜੁਗੁ ਗੁਬਾਰ । 
ਸਿਧ ਸਾਧ ਮਸਾਇਕ ਪੀਰ । 
ਰਹਿਆ ਏਕੁ ਹੋਰੁ ਭਏ ਤਗੀਰ ॥ ੧੦੨ ॥ 

ਸੂਰਾ ॥ 
ਇੰਦ ਇੰਦਾ ਸਣ ਨਿਸਦਿਨ ਘਟਹਿ ਅਰ ਸੁੰਨ ਸਾਗਰ ਕੇ ਨੀਰੁ । 
ਭੁਰ ਪਰਬਤ ਨੀਵੇ ਭਏ ਸੁਣ ਸੁਣ ਪੰਥ ਜਹੀਰ । 
ਹਸਤੀ ਕੇ ਬੈਧਨ ਗਿੜਪੜੇ ਭੈ ਕਰ ਘਟੇ ਸਰੀਰ । 
ਵਡਾ ਭਉਮਨ ਮੌਤ ਦਾ ਰਹੈ ਅਹਿਨਿਸ ਜੀਉ ਦਿਲਗੀਰ । 
ਰਖੈ ਨ ਕੋਈ ਹਉ ਕਿਸ ਪਰ ਬਾਂਧੋਉ ਧੀਰ । 
ਕੀਤੇ ਬਹੁਤ ਉਪਾਇ ਸੈ ਕਰ ਥਕਾ ਬਹੁ ਤਦਬੀਰ । 
ਕਹੁ ਨਾਨਕ ਦਰ ਨਕਲ ਭਏ ਸਿਧ ਸਾਧਿਕ ਗੁਰਪੀਰ ॥ ੧੦੩ 1 
'ਇਕ ਰਖਣ ਬਰਤ ਚੈਦਾਇਣਾ ਪਾਣੀ ਅੰਨੁ ਨ ਖਾਇ । 
ਇਕ ਫਿਰਦੇ ਤੀਰਥ ਭਰਮਦੇ ਜੀਉ ਟਿਕੈ ਨ ਕਿਤੇ ਥਾਇ । 
ਇਕ ਪੂਜਨ ਦੇਵ ਦੇਵਾਲਿਆ ਮਟ ਗੌਰਾਂ ਮੜੀ ਮਨਾਇ । 
ਇਕ ਟਿਕੇ ਮਥੇ ਲਾਇਕੇ ਜਪਮਾਲੀ ਗਲ ਵਿਚ ਪਾਇ । 
ਇਕ ਜਾਦੇ ਪੁਰੀ ਦੁਆਰਕਾ ਸਾੜ ਛਾਪੇ ਦੇਹੀ ਲਾਇ । 
ਇਕ ਹਾਜੀ ਕਛੁ ਕਿਤਾਬ ਰਖ ਹਜ ਮਕੇ ਮਦੀਨੇ ਜਾਇ । 
ਇਕ ਠੰਢੇ ਪਾਣੀ ਨਾਵਦੇ ਬਹੁ ਦੇਹੀ ਸੁਖ ਸਹਾਇ । 
ਇਕ ਕੂਕਨ ਵਿਚ ਉਜਾੜ ਦੇ ਜੜ ਕੈਦ ਮੂਲ ਚੁਣ ਖਾਇ । 
ਇਕ ਦੇਹੀ ਹੋ ਮਨ ਅਗਬਾਲ ਦੁਖੁ ਲੋਕਾਂ ਨੂੰ ਦਿਖਲਾਇ । 
ਇਕ ਗਲਨਿ£ ਜਾਇ ਹਿਮੰਚਲੇ ਖਾਹਸ ਦੁਨੀਆ ਮਾਹਿ । 


1, ਪਿਛੇ ਜੋ ਪਾਠ ਗੁ. ਨਾ. ਯੂ. 17 ਵਿਚ ਅਟਕ ਗਿਆਂ ਸੀ ਉਹ ਏਥੇ ਆਰੰਭ ਹੁੰਦਾ ਹੈ । ਪੱਤਰਾਂ 
(2516) 
2, `ਗੁ. ਨਾ. ਯੂ. 17 ਵਿਚ ਪਾਠ ਲਿਆ ਹੈ ਮਲ ਵਿਚ ਨਹੀ' ਸੀ । ਪੱਤਰ! (251/ਅ) 


17/6102€0 7) /8/185 01675/ 164੩, 


ਮੱਕੇ ਮਦੀਣੇ ਦੀ ਗੋਸ਼ਫਿ 


ਜਿਨੀ ਗਲੀ ਸਹੁ ਪਾਈਐ ਰਾਹੁ ਜਾਣੇ ਕੋਈ ਨਾਹਿ । 

ਬਕੀ ਸਭਾ ਅਮਲ ਕਰ ਅੰਤ ਮਉਤੇ ਵਸਿ ਪਾਇ । 
ਨਾਨਕ ਇਤਣੀ ਅਮਲੀ ਨਾ ਮਿਲੇ ਰਬੁ ਅਸੀ ਕੀ ਕਰਾਹਿ । 
'ਮਉਤੇ ਕੋਇ ਨ ਛਡਿਆ ਰਾਮ ਰਸੂਲ ਅਉਤਾਰ । 

ਸਾਧਕ ਸਿਧ ਜੋਗੀਸੂਰਾ ਖਟ ਦਰਸਨ ਅਹੈਕਾਰ । 

ਕੋਇ ਨ ਛਡਿਆ ਜਿਮੀਨ ਪਰ ਜਿਨਾ ਧਰੀ ਨਿਮਾਣੀ ਦੇਹਿ । 
ਪੂਰੇ ਸਤਿਗੁਰ ਬਾਹਰੀ ਅੰਤ ਹੋਸੀ ਸਭਾ ਖੇਹਿ ॥ ੧੦੪ 


ਹਦੀਸ ਸੇਖ ਫਰੀਦ ਸੂਰਾ ॥ 


ਸੁਨਤ ਫਰਜ ਤ ਰਾਬੀਆ ਜੋਜੇ ਰਖਨ ਤਰਹ । 

ਯੂਸਫ ਖੂਹ ਵਿਚ ਪਾਇਆ ਤਿਸ “ਖੂਬੀ ਵਿਸਵੈ ਬੀਹ । 
ਭਵਚਣ ਲਾਹਿਆ ਬਜਾਰ ਵਿਚਿ ਮੁਲੁ ਨਾ ਦਹ ਲਰੇ ਨ ਵੀਹ । 
ਇਬ੍ਰਾਹੀਮੁ ਅਪੁ ਕਹਾਇਆ ਦੇਕੇ ਸਾਰੁ ਚਪੀਹ । 

ਸੁਲੈਮਾਨ ਤਖਤੇਂ ਸਇਆ ਢੋਵੈ ਨਿਤ ਮਲੀਹ । 

ਹਜਰਤ ਕਾ ਦਮਾਦੁ ਸੀ ਉਤੇ ਕੜਿਆ ਉਠ ਅਲੀਹ । 
ਉਠ ਚੜੇ ਉਜਾੜ ਵਿਚ ਕਰਦਾ ਜਿਕਰ ਜਲੀਹ । 

ਅਗੇ ਪ੍ਰਬਤ ਭਿੜਦੇ ਟਕਰੀ ਉਂਤੇ ਰਾਹ ਚਲੀਹ । 

“ਲੇਖਾ ਦਿਤਾ ਮੁਰਤਜਾ ਜਿਉ ਕੌਲੂ ਤੇਲਿ ਤਿਲਾਹਿ । 
ਜਕਰੀਏ ਲਈ ਪਨਾਹਿ ਰੁਖ ਚੀਰਿਆ ਮਉਤ ਸਰੀਹ । 
ਮੂਸਾ ਭੈਨਾ ਮਉਤ ਤੇ ਢੂਢੇ ਕਾਈ ਗਲੀਹ । 

ਚਾਰੋ ਕ੍ਰੰਡਾ ਦੂ ਢੀਆ ਅਗੈ ਮਉਤ ਖੜੀਹ ।$ 

ਫਰੀਦਾ ਸਿਰ ਇਨਾ ਏਹੁ ਵਿਹਾਣੀਆ ਸਾਡੀ ਕੀ ਚਲੀਹ 1$ 


ਸੁਆਲ ਪੀਰ ਬਹਾਵਦੀ ॥ ਸੂਰਾ ॥ 


੮4੧੬-੨%-੨੦੦ 


ਆਥੇ ਪੀਰ ਬਹਾਵਦੀ ਸੁਣਿਹੋ ਨਾਨਕ ਪੀਰ । 

ਵਡਾ ਭਉ ਹੈ ਮਉਤ ਦਾ ਜੋ ਕਰਸੀ ਬਹੁਤ ਜਹੀਰ । 

ਕਿਉ” ਕਰ ਬਚੀਐ ਨਾਨਕਾ ਡਸਹੁ ਕੋਇ ਉਪਾਇ । 

ਪੀਰ ਫਕੀਰ ਨ ਛਡਈ ਮਲਕਲ ਮਉਤ ਬਲਾਇ । 

ਏਹੁ ਹਕੀਕਤ ਜੌ ਡਸੇ ਸੋ ਸਿਰ ਪੀਰਾ ਦੇ ਪੀਰ । 

ਜੋ ਆਵੈ ਤਿਸਦੇ ਰਾਹ ਵਿਚਿ ਸੋ ਕਦੀ ਨ ਹਇ ਜਹੀਹ ॥ ੧੦੬ 11 


ਅਗੋਂ ਚਾਰ ਤੁਕਾਂ ਗੁ. ਨਾ. ਯੂ. 17 ਵਿਚ ਨਹ” ਹਨ, ਪੱਤਰਾ (252/6) 


ਗੁ. ਨਾ. ਯੂ. 1? ਵਿਚ ਅਜ਼ੋਧ ਪਾਠ ਹੈ । 

ਮੂਲ ਵਿਚ ਅਸ਼ੁਧ ਪਾਠ ਸੀ ਇਸ ਵਾਸਤੇ ਗੁ. ਨਾ. ਯੂ 16 ਵਿਚੋ ਲਿ%/ ਹੈ । ਪੱਤਰ' (189/ਅ) 
ਗੁ. ਨਾ. ਯੂ. 17 ਵਿਚੋਂ“ ਤੁਕ ਲਈ ਹੈ । ਮ੍ਰਝ ਵਿਚ ਇਜ ਦ' ਅਭਾਵ ਸੀ, । ਪੱਤਰ (252/ਅ) 
ਗੁ. ਨਾ. ਯੂ. 17 ਵਿਚ ਪਾਠਾਂਤਰ “ਸਿਰ ਤੇ ਮਉਂਤ ਖਲੀ” ਹੈ । ਪੱਤਰਾ (252/ਅ) 

ਗੁ. ਨਾ, ਯੂ. 17 ਛਥੋ ਸਮਾਪਤ ਹੁੰਦ) ਹੈ “ਗੌਜਟਿ ਮਕੋ ਮਈਨੇ ਦੀ ਪ੍ਰਰੀ ਰੋਈ । ਪ੍ਰਰੀ ਗੁਰ੍ਹ 


ਕਰੀ । ਧੰਨ ਗੁਰੂ ਸਤਿਗੁਰੂ ਵਾਹਿ ਗੁਰੂ ।' ਪੱਤਰਾਂ (252/%) 


ਮ੍ਰਲ=ਪਾਠ 259 


ਜਵਾਬ ਨਾਨਕ ਸਾਹ ਸੂਰਾ ।। 

ਆਖੇ ਨਾਨਕ ਸਾਹ ਬਚੁ ਸੁਣਹੁ ਬਹਾਵਦੀ ਪੀਰ । 

ਮਲਕਲ ਮਉਤ ਨ ਛਡਈ ਭੈਨ ਪਿੰਜਰੇ ਕੁਲਫ ਜੰਜੀਰ । 

ਮੂਸੇ ਕਉ ਭਉ ਮਉਤ ਦਾ ਬਹੁਤ ਡਰੇ ਮਨ ਮਾਹਿ । 

ਆਈ ਮਰਗ ਅਚਾਨਚਕਿ ਸੁਰਤੀ ਰੂਪ ਬਣਾਇ । 

ਮੂਸਾ ਭੈਨਾ ਜਾਨ ਲੰ ਅਗੇਂ ਝਲੋਂ ਨ ਕਾਈ ਜਾਇ । 

ਜਿਡੇ ਮੂਸਾ ਵੇਝ ਵੜੇ ਅਗੇ ਮੌਤ ਬਲਾਇ । 

ਭਜ ਵੜਿਆ ਜਾਇ ਖੁੜਲ ਦੇ ਜਾਨ ਬਚਾਵਣ ਕਾਣ । 

ਅਗੇ ਬੈਠਾ ਕਾਲਾ ਨਾਗੁ ਸੀ ਚੂਕੇ ਸਾਨ ਅਸਾਨ । 

ਫਿਰਿ ਮੂਸੇ ਪਕੜਿਆ ਮੁਢਿ ਰੁਖ ਬਹੁ ਸਪੇ ਦਾ ਭਉ ਖਾਇ । 

ਲਟਕਿਆ ਵਿਚਿ ਖੁੜਲ ਦੇ ਕਿਵੈ ਲਈਐ ਜਿੰਦੁ ਬਚਾਇ । 

ਦੁਇ ਚੂਹੇ ਕਟਨ ਬਿਰਖ ਨੌ ਲਗਿ ਸਿਤਾਬੀ ਆਇ । 

ਇਕ ਕਾਲਾ ਇਕ ਬਗੜਾ ਮਉਤੇ ਰੂਪ ਬਣਾਇ । 

ਬਚੀਐ ਕਉਣ ਉਪਾਇ ਕਰ ਮੌਤ ਲਗੀ ਸਿਰ ਤੇ ਆਇ । 

ਦੋਵੇ ਚੂਹੇ ਰਾਤ ਦਿਹੁ ਦੁਨੀਆ ਆਤਸ ਨਾਗ । 

ਖੂਹਾ ਇਹੁ ਸੈਸਾਰੁ ਹੈ ਕਿਉ ਕਰ ਬਚੀਐ ਭਾਗੁ । 

ਨਾਨਕ ਕਹੇ ਬਹਾਵਦੀ ਬਿਨੁ ਸਰਨੀ ਬਚੇ ਨ ਕੋਇ । 

ਬਚੇ ਨ ਅਉਤਾਰ ਪੈਕੈਬਰਾ ਮੋਏ ਹਉਮੈ ਕਰਕੇ ਰੋਇ । 
ਸੁਆਲ ਕਾਜੀ ਰੁਕਨਦੀਨ ਸੂਰਾ ।। 

ਆਖੇ ਕਾਜੀ ਰੁਕਨਦੀਨ ਸੁਣਰੋਂ ਨਾਨਕ ਸਾਹੁ । 

ਜੁਸਾ ਕਿਉ" ਕਰ ਪਾਕ ਹੋਇ ਸਚੇਂ ਡੇਇ ਸਨਾਹੁ । 

ਜੁਸੇ ਵਿਚਿ ਪਲੀਤ ਕਉਣ ਸਭ ਜਾਈ ਡੇਇ ਬਤਾਇ । 

'ਜਿਨਾ ਦਾ ਸਿਰ ਫਰਜ ਹੈ ਹੋਰਸ ਗਲਾ ਸਭੇ ਖੋਲ ਸੁਨਾਇ ॥ ੧੦੮ ॥ 
ਜਵਾਬੁ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਰੁਕਨਦੀ ਸੁਣਹੋ ਸਚੁ ਸਨਾਹਿ । 

ਬਾਝ ਇਬਾਦਤ ਬੈਦਗੀ ਜੁਸਾ ਪਲੀਤੀ ਖਾਹਿ । 

ਜੁਸੇ ਵਿਚ ਪਲੀਤ ਜਾਇ ਤਿਨਾਹ ਅਢਾਈ ਨਾਹਿ । 

ਨਾਸਾਂ ਬਗਲਾ ਆਲਤੀ ਜਾਇ ਦੋ ਨੀਮ ਕਹਾਇ । 

ਭਿਸਤੀ ਬਾਬੇ ਆਦਮੀ ਰਾਣਿਆ ਆਇ ਸੈਤਾਨ । 

ਦਾਣਾ ਗੈਦਮ ਖਾਕ ਦਾ ਬਹੁ ਬਿਧਿ ਪਕੇ ਤਾਮੁ । 


1. ਮ੍ਰਲ ਵਿਚ ਅਸਪਸ਼ਟ ਪਾਠ ਸੀ ਜਿਸ ਵਾਸਤੇ ਗੁ. ਨਾ, ਯੂ. 16 ਵਿਚ ਪਾਠ ਲਿਆ ਹੈ । ਪੱਤਰਾਂ 
(190/ਅ) 


10/6702€0 £॥ 8185 019703/ /6/3/) । ॥%%.78/037061/2.0) 


ਮੱਕੇ ਮਦੀਨੇ ਦ ਗੋਸਫਿ 


ਮੇਵੇ ਗੂੰਨਾ ਗੁੰਨ ਦੇ ਲਏ ਸੈਤਾਨੀ ਹਥਿ । 
ਆਖੇ ਮੁਖਹੁ ਸੈਤਾਨ ਤਬ ਆਦਮ ਇਸ ਨੂੰ ਚਖੁ । 
ਭਿਸਤੀ ਵਿਚ ਸੈਤਾਨ ਤਬ ਮਿਲਿਆ ਆਦਮ ਜਾਇ । 
ਕਢ ਖਵਾਇ ਦ੍ਹਾਂ ਨੂੰ ਆਦਮ ਅਮਾ ਹਵਾਇ । 
ਮਿਠਾ ਕਰਕੇ ਖਾਇਆ ਆਖੋ ਲਗ ਸੈਤਾਨ । 
ਮਿਠੇ ਤੇ ਕੌੜਾ ਭਇਆ ਜਬ ਹਾਜਤ ਹੋਈ ਆਨ 
ਆਪਹੁ ਅਕਲ ਨ ਆਵਰੋਂ ਪੁਛਿਓਸੁ ਫਿਰ ਸੈਤਾਨ । 
ਕਹਾ ਇਲਾਜ ਮੈਤਾਨ ਜਬ ਤਬ ਮੁੰਸਕਲ ਅਸਾਨ । 
ਨਿਕਲੀ ਫੈਦਗੀ ਸਿਕਮ ਤੇ 'ਗੋਹਾ ਗੋਦੀ ਬੋਇ । 
ਬੋਇ ਵੜੀ ਜਿਸ ਨਾਸ ਕੀ ਕੀਏ ਠਾਸਿਈ ਪਲੀਤੀ ਮਇ । 
ਬਾਕੀ ਦੀ ਜੋ ਰਹੀ ਵਥੁ ਰਖੀ ਕਛ ਬਗਲੀ ਲਈ ਛਪਾਇ । 
ਦ੍ਹਾਂ ਨੇ ਬੋਇ ਗੈਦੀ ਉਠੀ ਢੇਰੁ । 
ਭਿਸਤੋ ਦਿਤੇ ਗਿੜਾਇ ਕੇ ਫਿਰ ਆਏ ਧਰਤੀ ਮਾਹਿ ! 
ਹੋਇ ਇਨਸਾਨ ਹੈਵਾਨ ਤੇ ਦੀਨ ਮਜਬ ਸਮਝ ਨਾਹਿ । 
ਆਦਮ ਕੇ ਸਿਰ ਫਰਜੁ ਹੈ ਗੁਸਲੁ ਕਰੇ ਹਰ ਰੋਜ । 
ਜਾਇ ਅਢਾਈ ਮੋਇ ਜੋ ਦੂਰ ਕਰਾਏ ਸੋਜੂ । 
ਬਾਕੀ ਰਹੇ ਜੋ ਹੋਰ ਮੋਹਿ ਫਰਜੁ ਤਿਨਾ ਸਿਰ ਲੋਇ । 
ਰਖਿਆ ਹੀ ਬਣਿਆਵਦੀ ਦੂਰਿ ਕਰਾਇ ਨ ਕੋਇ । 
ਨਾਨਕ ਆਖੇ ਰੁਕਨ ਦੀ ਰਖਿਆ ਵਡੀ ਅਤਾਇ । 
ਜੋ ਸਾਬਤੁ ਈਮਾਨ ਲੈ ਤਿਸ ਅਗੋਂ ਮਿਲੈ ਖੁਦਾਇ ॥ ੧੦੯ ॥ 
ਰਖਿਆ ਵਡਾ ਫਰਜੁ ਹੈ ਜੋ ਤਰਕ ਹੈਵਾਨ ਕਰੇਇ । 
ਰੋਗਨ ਸੀਰ ਸਰਾਬ ਗੋਸਤੁ ਮਹੀ ਹਮਹ ਹਰੋਇ । 
ਖਾਇ ਸਤ ਉਨਾਂ ਤਾਮੁ ਕਰ ਰੋਗਨ ਜਾਵੇ ਸੈਗ । 
ਹੋਰੁ ਵਲੋਵੇ ਦੁਨੀ ਦੇ ਕੀਚਨ ਸਭੇ ਨਿਸੈਗ । 
ਕੁਲੀ ਤਰਕ ਹੈਵਾਨ ਦੀ ਬੈਦਾ ਕਰੇ ਜੁ ਕੋਇ । 
ਸੋਈ ਬੈਦਾ ਰਬ ਦਾ ਨਾਨਕ ਸ਼ਚ ਬਗੋਇ ॥ ੧੧੦ । 
ਜੈਸਾ ਰੋਗਨ ਸੀਰ ਹੈ ਤੈਸਾ ਮਾਹੀ ਗੋਸ਼ਤ ਸੀਰ । 
ਰੋਗਨ ਬਿਨੁ ਮਾਦਰਾਇ ਹੋਰੁ ਨ ਕੀਜੈ ਦੋਸਤ । 
ਬਿਨੁ ਰੋਗਨ ਸੀਰਮਾ ਦੇ ਹੋਰਸ$ ਨਿਕਟਿ ਨ ਜਾਇ । 


ਤੀ: 


ਮਲ ਵਿਚ ਪਾਠ “ਹੋਈ ਗ੍ਰਹਾਰੀ ਦੀ ਬੇ ਇੰ ਸੀ ਉਪਰਲਾ ਪਾਠ ਵਧੇਰੇ ਸਪਸ਼ਟ ਹੈਂ ਜੰ ਗੁ. ਨਾ. ਯ੍ਰ 
16 ਵਿਚੋਂ ਲਿਆ ਹੈ । ਪੱਤਰਾ (191/6) 

ਮੂਲ ਸ਼ਬਦ “ਭਈ ਪਾਸ” ਸੀ, ਉਪਰਲ' ਪਾਠ ਗੁ. ਨਾ. ਯੂ: ਵਿਚੋ ਲਿਆਂ ਹੈ । (ਉਹੀ) 

ਗੁ. ਨਾ. ਯੂ. 16 ਵਿਚ ਪਾਠ 'ਦਿਗਾਹਿ ਹਟਸ' ਜੋ ਅਸਪਸਟ ਹੈ, ਪੱਤਰ (191/ਅ) 


ਮ੍ਰਲ=ਪਾਠ 261 


ਸੋਈ ਬੰਦਾ ਖੁਦਾਇ ਦ' ਕੁਲ ਤਰਕੇ ਹਿਰਸ ਹਵਾਇ । 
ਨਾਨਕ ਆਖੇ ਰੁਕਨਦੀ ਸੁਣੀਐ ਸਚੁ ਕਲਾਮ । 
ਬਾਲੂ ਪਾਣੀ ਤਾਮ ਦੇ ਖਾਣੇ ਰੋਰ ਹਰਾਮੁ ॥ 
ਸੁਆਲੁ ਪੀਰ ਬਹਾਵਦੀ ਸੂਰਾ ॥ 
ਆਲੇ ਪੀਰ ਬਹਾਵਦੀ ਸੁਣਹੋ ਨਾਨਕ ਪੀਰ । 
ਗਾਲਬ ਕਉਣ ਜਹਾਨ ਪਰ ਸਚੀ ਕਹੁ ਤਦਬੀਰ । 
ਆਲਮੁ ਕਿਸ ਦੀ ਕੈਦ ਵਿਚਿ ਬਧਾ ਕਿਉ ਕਰ ਆਇ । 
ਏਹੁ ਹਕੀਕਤ ਜੋ ਡਸੇ ਸੋਈ ਵਡ ਉਲਮਾਇ ॥ ੧੧੨ ॥ 
ਜਵਾਬ ਨਾਨਕ ਸਾਹ ਸੂਰਾ ॥ 
ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਪੀਰ । 
ਗਾਲਬ ਅਜਲ ਜਹਾਨ ਪਰ ਤਿਸਦੀ ਸੁਣ ਤਦਬੀਰ । 
ਆਲਮੁ ਕੈਦ ਤੁਆਮ ਦੀ” ਬਧਾ ਹਿਰਸ ਹਵਾਇ । 
ਸਭਸੇ ਦੇ ਸਿਰ ਜਬਰੁ ਹੈ ਸਚਾ ਇਕ ਖੁਦਾਇ ॥ ੧੧੩ । 


ਸੁਆਲ ਪੀਰ ਬਹਾਵਦੀ ਸੂਰਾ ॥ 
ਆਖੇ ਪੀਰ ਬਹਾਵਦੀ ਸੁਣ ਨਾਨਕ ਅਬਦਾਲ । 


“ਕੇਹੜੀ ਜਾਉ ਉਪਜੇ ਹਿਰਸ ਅਜਲ ਜਵਾਲ । 
ਕਿਉ ਕਰਿ ਕੇ ਏਹੁ ਬੈਦੁ ਹੋਇ । ਏਭੀ ਕਹੁ ਤਦਬੀਰ । 
ਏਹ ਹਕੀਕਤ ਜੋ ਡਸੇ ਪੀਰਾਂ ਦੇ ਸਿਰ ਪੀਰੁ । 
ਆਲਮ ਤਾਲਬੁ ਜਰੁਦਾਰਬੁਨ ਜਾਨੇ ਕੋਇ । 
ਜਰੁ ਹੈ ਤਾਲਬੁ ਰਬ ਦੀ ਵਿਰਲਾ ਜਾਨੇ ਕੋਇ । 
ਜਵਾਬੁ ਨਾਨਕ ਸਾਹਿ ਸੂਰਾ ।। 
ਆਖੋਂ ਨਾਨਕ ਸਾਹਿ ਸਚੁ ਸੁਣਿ ਰੁਕਨਿਲ ਅਬੁਦਾਲੁ ।” 
ਖਾਹਸ ਹਿਰਸ ਕਉ ਬਦ ਕਰ ਆਵੈ ਤਰਫ ਖੁਦਾਇ । 
ਏਹੁ ਹਕੀਕਤ ਜੋ ਲਹੇ ਵਤ ਨ ਆਵੈ ਜਾਇ ॥ ੧੧੪ ॥ 
ਸੁਆਲ ਕਾਜੀ ਰੁਕਨਦੀਨ ਸੂਰਾ ॥ 
ਆਖੇ ਕਾਜੀ ਰੁਕਨਦੀ ਸੁਣਹੋਂ ਨਾਨਕ ਸਾਹ । 
ਹਿੰਦੂ ਮੁਸਲਮਾਨ ਦੋਇ ਇਨਾ ਚਲਾਏ ਰਾਹਿ । 
ਹਿੰਦੂ ਆਖਨ ਰਾਮ ਰਾਮ ਮੁਸਲਮਾਨ ਖੁਦਾਇ । 
ਗੈਗ ਬਨਾਰਸ ਹਿੰਦੂਆ ਮਕਾ ਤੁਰਕ ਕਹਾਇ । 


1. ਮਲ ਵਿਚ ਪਾਠ ਅਧੂਰਾ ਸੀ ਜੌ ਗੁ. ਨਾ. ਯੂ. 16 ਵਿਚ ਲਿਆ ਹੈ । ਪੱਤਰ! (192/) 
ਉਤਰੋਕਤ 7 ਲਾਈਨਾਂ ਦਾ ਪਾਠ ਮਲ ਵਿਚ ਰਹਿ ਗਿਆ ਹੈ ਜੌ _ਗੂ. ਨਾ. ਯੂ. 16 ਵਿਚ“ ਲੈ ਕੰ 
ਪਾਇਆ ਹੈ । ਪੱਤਰਾ (192/6) & 

3. ਗੁ. ਨਾ, ਯੂ. 16 ਵਿਚ ਇਹ ਤੁਕ ਅਸਪਸਟ ਹੈ । ਕੁਝ ਵਾਧ੍ ਸ਼ਵਦ ਮਿਲ ਗਏ ਹਨ 1 (ਵਹ) 


ਮੱਕੇ ਮਦੀਨੇ ਦੀ ਗੌਸ਼ਟਿ 


ਏਡ ਕਰਦੇ ਹਜੁ ਜੋ ਏ ਭੀ ਡਸੁ ਸਵਾਬ । 
ਤਹੈ ਫਕਰ ਖੁਦਾਇਦਾ ਪੜਕੇ ਡਸ ਕਿਤਾਬੁ ।। ੧੧੫ ॥ 


ਜਵਾਬ ਨਾਨਕ ਸਾਹ ਸੂਰਾ । 


ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਪੀਰ । 

ਹਿੰਦੂ ਮੁਸਲਮਾਨ ਦੁਇ ਸਿਰ ਗਮ ਥੀਏ ਜਹੀਰ । 

ਸੂਰਤ ਇਨਸਾਨ ਦੀ ਸਚੁ ਪੁਸੀਦ ਕਹਾਇ । 

ਗੋਰਾਂ ਮੜੀਆਂ ਪਥਰਾਂ ਕਰਹ ਰਿਆਜਤ ਜਾਇ । 

ਮੁਲਾਂ ਅਤੇ ਬ੍ਰਾਹਮਨਾ ਡਿਤੀ ਸਭ ਭਰਮਾਇ । 

ਕਾਰਨ ਕਪੜੇ ਤਾਮ ਦੇ ਰਖਨ ਸਚੁ ਛਪਾਇ । 

ਦੋਵੈ ਜਾਸਨ ਦੋਜਕੀ ਇਨਾਹ ਮਨੇ ਨ ਕੋਇ । 

ਲਿਖਿਆ ਵਿਚਿ ਕਤੇਬ ਦੇ ਆਖੇ ਸਚਾ ਸੋਇ ॥ ੧੧੬ ॥ 


ਸੁਆਲ ਕਾਜੀ ਰੁਕਨਦੀਨ ਸੂਰਾ । 


ਰੁਕਨਲ ਆਖੇ ਨਾਨਕਾ ਸੁਣਹੋ ਮਸਲਾ ਨਬੀ ਸੁਣਾਇਆ । 
ਲਿਖਿਆ ਵਿਚ ਕਤੇਬ ਕੁਰਾਨੇ ਅਲਹ ਖੁਦ ਫੂਰਮਾਇਆ । 
ਅਵਲਾ ਅਵਲ ਏਕੁ ਖੁਦਾਇ ਜਿਨ ਕੀਤਾ ਏਹੁ ਪਸਾਰਾ । 
ਰਬ ਆਪਣੇ ਨੂਰਹੁ ਆਦਮ ਸਾਜਿਆ ਨਾਉ ਮਹੈਮਦ ਯਾਰਾ ! 
ਅਵਲ ਹੋਰਨ ਕੋਈ ਥੀਆ ਆਪੇ ਆਪ ਖੁਦਾਇਆ । 

ਦੂਜਾ ਨੂਰ ਮਹੈਮਦੀ ਥੀਆ ਜਿਨਿ ਆਦਮੁ ਨਾਉ ਧਰਾਇਆ । 
ਆਦਮ ਦੇ ਘਰ ਬੇਟੇ ਥੀਏ ਚਾਰੋ ਸਕੇ ਭਾਈ । 

ਹਾਬਲੁ ਕਾਬਲੁ ਈਰਜ ਤ੍ੂਰਾਜ ਇਕਥੀ ਇਕ ਸਵਾਈ । 
ਚਾਰੋ ਨਾਲ ਇਨਾ ਦੇ ਅਉਰਤ ਅੰਮਾਂ ਹਾਵਾ ਉਪਾਈ । 
ਇਨਾ ਹੀ ਤੇ ਸਭ ਪੈਦਾਇਸ ਰੁਕਨੁਲ ਆਖ ਸੁਣਾਈ । 
ਚਉਹਾਂ ਵਿਚਹੁੰ ਮਿਲੀ ਸਰਾਫਤ ਕਾਬਲ ਕੂ ਵਡਿਆਈ । 
ਮੁਸਲਮਾਨੀ ਸਰਾਂ ਸਰੀਅਤ ਰੋਜੇ ਈਦ ਨਮਾਜਾ । 

ਮਸਲ ਮਸਾਇਲ ਪੰਦ ਰਵਾਇਤ ਪੜ੍ਹਨੇ ਪੁਰਾਨ ਕਿਤਾਬਾ । 
ਪੰਜ ਨਿਮਾਜਾ ਪੰਜੇ ਸੁੰਨਤ ਸੁਣਹੌ ਨਾਨਕ ਸਾਹ । 

ਹੋਰਥ ਥਾਉ ਨ ਕੋਈ ਪਾਸੀ ਬਿਨਾ ਰਸੂਲ ਪਨਾਹ । 

ਪਹਲੀ ਸੁਨਤ ਖਤਨਾ ਆਲਤ ਰੋਵੇ ਮੁਸਲਮਾਨਾ । 

ਬਾਝ ਨਿਸਾਨੀ ਵੜਨ ਨ ਪਾਵਹਿ ਕਾਫਰ ਹੀਜ ਬੇਗਾਨਾ । 
ਦੂਜੀ ਸੁੰਨਤ ਲਏ ਬਰੂਤਾ ਲਬਾਂ ਦੂਰ ਕਰਾਈ । 

ਤੀਜੀ ਸੁਨਤ ਦਸਤ ਕੁਲਾਬੇ ਵਿਚਹੁ ਕਤਾ ਕਰਾਈ । 

ਚੌਥੀ ਸੁੰਨਤ ਇਜਾਰ ਸਰੀਅਤ ਪੰਜਵੀ” ਜਾਦ ਮੁਨਾਈ । 
ਇਤੀ ਨਿਸਾਨੀ ਰਖੈ ਕੌਈ ਬੀਵੈ ਮੁਸਲਮਾਨ 1 


ਮ੍ਰਲ-ਪਾਠ 


ਹਕ ਹਲਾਲੀ ਤਯ ਬਖਾਣ ਸੁ ਅਲਹ ਦੇ ਮਨ ਭਾਣਾ । 

ਹੌਰ ਸਿ ਅਮਲੀ ਪਾਕ ਨ ਥੀਵੇ ਬਿਨਾ ਕਲਾਮ ਖੁਦਾਇਆ 
ਰੁਕਨਲ ਆਖੀ ਸੁਣਹੋ ਨਾਨਕ ਤੁਸੀ" ਹੋਰੁ ਨ ਜਾਇਆ ॥ ੧੧੭ ॥ 
ਨਾਨਕ ਸਾਹ ਰਿਸਾਲਾ।। 

ਨਾਨਕ ਆਖੋ ਸੁਣਹੋ ਰੁਕਨੂਲ ਸਚੀ ਪੰਦ ਖੁਦਾਈ । 

ਅਵਲਾ ਅਵਲ ਏਕ ਖੁਦਾਈ ਜਿਨ ਸਗਲੀ ਸ੍ਰਿਸਟਿ ਉਪਾਈ । 
ਅਪਨੇ ਨੂਹਰੁ ਆਦਮ ਸਿਰਜਿਆ ਤਿਸ ਨਾਉ ਬਿਸਨ ਕਹਾਇਆ । 
ਮਾਨਸ ਦੇ ਘਰ ਚਾਰੋਂ ਬੇਟੇ ਇਕ ਤੇ ਇਕ ਸਵਾਇਆ । 
ਹਾਬਲ ਕਾਬਲ ਈਰਜ ਤਰਜ ਚਾਰੋ ਸਕੇ ਭਾਈ । 

ਹਾਬਲ ਨੌ ਰਬੁ ਦਈ ਸਰਾਫਤ ਹਿੰਦੂ ਨਾਉ ਸਦਾਇਆ । 
ਆਦ ਜੁਗਾਦੀ ਧੁਰਹੁ ਧੁਰਾਹੀ ਦੁਇ ਰਾਹ ਚਲਦੇ ਆਏ । 
ਆਦਮ ਦੇ ਦੁਇ ਵਡੇ ਬੋਟੇ ਹਿਦੂ ਤੁਰਕ ਸਦਾਏ । 

ਹਾਬਲੁ ਕਾਬਲ ਨਾਉ ਦ੍ਹਾਂ ਦਾ ਏਕੋ ਜੇਹੇ ਸਾਏ । 

ਹਾਬਲੁ ਦੇ ਘਰ ਬੇਟਾ ਹੋਇਆ ਹਿੰਦੂ ਨਾਮ ਕਹਾਏ । 

ਦਾੜੀ ਮੂੰਡ ਰਖਾਵਹਿ ਮੁਛਾਂ ਬੁਤ ਪ੍ਰਸਤ ਕਹਾਇਆ । 

ਦਾੜੀ ਰਖਹਿ ਕਤਾਹਿ ਬਰੂਤਾਂ ਤੁਰਕੀ ਰੂਪ ਬਣਾਇਆ । 
ਹਾਬਲ ਨੂੰ ਹਿੰਦ ਦਿਤੀ ਬਾਬੇ ਕਾਬਲ ਅਰਬਸਤਾਨਾ । 
ਈਰਜ ਤੂਰਜ ਹੁੰਦਾ ਕਾਫਰ ਦੋਇ ਉਪਜੇ ਹੋਰ ਜੁਆਨਾ । 
ਚਾਰੋ ਬੇਟੇ ਚਾਰ ਇਮਾਮਾ ਚਾਰੋ ਰਾਹਿ ਚਲਾਏ । 

ਕਿਸਮਤ ਕਰਕੇ ਚਾਰੋ ਹਦਾਂ ਇਕੋ ਜੇਹੇ ਭਾਏ । 

ਦਰਜ ਨੇ ਹਿੰਦ ਦਿਤੀ ਈਰਾ ਨਾਉ ਜਹੂਦਿ ਸਦਾਏ । 

ਤੂਰਜ ਤੂਰ ਸਮਾਲੀ ਰੋਆ ਕਾਫਰ ਨਾਉ ਕਹਾਏ । 

ਹਾਬਲ ਦੇ ਘਰ ਹਿੰਦੂ ਹੋਏ ਅਪਣੀ ਮਤ ਚਲਾਏ । 

ਸਚੁ ਛਪਾਇਨ ਕੂੜੇ ਓਲੇ ਓਨਾ ਅਪਣੀ ਅਕਲ ਚਲਾਏ । 
ਮੁਛਾ ਰਖ ਮੁੰਡਾਈ ਦਾੜੀ ਤਿਲਕ ਜਨੇਊ ਲੀਨਾ । 

ਸਿਰਿ ਕੇ ਉਪਰ ਜਾਦ ਰਖਾਈ ਬੁਤ ਪ੍ਰਸਤੀ ਕੀਨਾ । 
ਮੁਸਲਮਾਨ ਭਏ ਰਾਫਜੀ ਸੁੰਨੀ ਕੀਮਤ ਛਾਡੀ । 

ਮਨੀ ਗਰੂਰਤ ਹੁਜਤ ਹਾਜਤ ਰਿਫਜ ਰਾਫੋਜ ਲਾਗੀ । 

ਸੁੰਨੀ ਸੂਰਤ ਸੁੰਨ ਧਿਆਨੀ ਅਨਹਦ ਸੋ ਲਿਵ ਲਾਵੇ । 
ਅਹਿਨਿਸਿ ਬਾਂਗਾ ਬਾਂਗ ਪੁਕਾਰੀ ਵਿਚ ਸੁੰਨ ਮਸੀਤ ਬਹਗਾਵੈ । 
ਰਾਮ ਰਹੀਮਾ ਇਕੁ ਕਰ ਜਾਵੇ ਕੂੜੇ ਛਡੇ ਦਾਵੇ । 

ਚਾਰੋ ਮਜਬ ਮਨ ਤੇ ਤਰਕੇ ਤਉ ਇਕਤ ਘਰ ਆਵੈ । 

ਦੂਜੀ ਕੁਦਰਤ ਮਾਲ ਖਜਾਨੇ ਜਬਰਦਸਤ ਪਤਸਾਹੀ । 


3 


ਕੋ ਮਦੀਨੇਂ ਦੀ ਗੌਸ਼ਟਿ 


ਸਕਤੀ ਅੰਦ ਵੈਰ ਵਿਰੋਧਾ ਸਚੇ ਸੋ ਗੁਮਰਾਹੀ । 

ਸਚਾ ਸਾਹਿਬੁ ਸਚੁ ਨਿਆਈ ਇਕ ਸਚੀ ਮਤ ਭਾਵੈ । 

ਹੋਇ ਗਰੀਬ ਰਹੇ ਜਗ ਅੰਦਰਿ ਕੂੜੇ ਛਡੇ ਦਾਵੈ । 

ਸੁੰਮੁਨ ਬੁਕਨੰ ਮਸਟ ਚੁਪੀਤਾ ਅਨਹਦ ਬਾਣੀ ਗਾਵੈ । 

ਨਾਨਕ ਆਖੀ ਸੁਣਹੋ ਰੁਕਨਲ ਸਚੇ ਮਹਲ ਸਮਾਵੈ । 

ਹਿੰਦੂ ਸੁੰਨਤ ਕਾਨ ਛਿਦਾਏ ਸਿਰ ਤੇ ਜਾਦ ਰਖਾਵੈ । 

ਆਲਤ ਤੁਰਕ ਕਟਾਏ ਸੁਨਤ ਇਹ ਦੁਇ ਜਰਬ ਲਗਾਵੈ । 

ਹਿੰਦੂ ਤੁਰਕ ਭਏ ਇਲਾਹਦ ਧੁਰਾ ਤੇ ਮਸਲਤ ਫਾਈ ।” 

ਇਹ ਦੁਇ ਜਰਬੁ ਲਗਾਵਨੁ ਜੋਰੀ ਇਕਨਾ' ਸੁੰਨਤ ਇਕ ਥਾਟੀ 1 

ਬਾਬੇ ਆਦਮ ਕਾਨ ਛਿਦਾਇ ਕਾਨੌ ਮੁੰਦਾ ਪਾਈ । 

ਸਿਰ ਪਰ ਮੋਇ ਰਖਾਈ ਸੁਨਤ ਦਰ ਤੇ ਪਗੜੀ ਆਈ । 
ਕੈਘੀ ਫੇਰੇ ਮੁਸਕ ਲਗਾਵੇ ਤੇਲ ਦਹੀ ਸਿਰੁ ਧੋਵੈ । 

ਨਾਗ ਪਲੇਟੇ ਲੋਹੇ ਲੰਗਰ ਅੰਮ੍ਰਿਤ ਸੀਤਲੁ ਚੋਵੈ । 

ਮਸਤਕ ਉਪਰ ਚੋਦ” ਬਿਰਾਜੇ ਚਾਨਣ ਤ੍ਰਭਵ ਜੋਤੀ । 

ਸਿਰ ਕੇ ਉਪਰ ਮੁਕਟ ਬਿਰਾਜੇ ਲਾਗੇ ਮਾਣਕ ਮੌਤੀ । 

ਹਿੰਦੂ ਤੁਰਕ ਭਏ ਗੁਮਰਾਹੀ ਆਪਣੀ ਮੁਹਰ ਚਲਾਈ । 
ਓਵਿ ਦਾੜੀ ਨੋ ਘਰੜ ਮੂੰਡਾਵਹਿ ਓਇ ਖੰਡਤ ਮੂੰਛ ਕਰਾਹੀ । 
ਆਪਸ ਅੰਦ ਬਹੁਸਿ ਬਹੁ ਧਾਵੈ! ਮੁਲਾਂ ਕਾਜੀ ਪਾਂਡੇ । 
ਓਇ ਮੜੀਆ ਓਇ ਗੌਰੀ ਪੂਜਹ ਜੈਮ ਕੌਕਰ ਕੇ ਭਾਂਡੇ । 
ਪੰਡਿਤ ਦਾੜੀ ਪਰ ਹਥ ਫੇਰੇ ਮੁਛ ਮਰੋੜੇ ਕਾਜੀ । 

ਹਾਜੀ ਮੁਲਾਂ ਬਾਮਣ ਪੰਡਿਤ ਅਜਹੂ ਨ ਸਮਝਤ ਪਾਜੀ । 
ਸਾਹਬ ਕੇ ਘਰ ਨਫਰ ਹੋਇ ਕਰ ਲੈ ਖਿਜਮਤ ਜਗ ਆਏ ! 
ਆਏ ਸਚੁ ਨਿਆਉ ਕਰਨ ਕਉ ਹਿਰਸ ਖੁਦੀ ਭੁਰਮਾਏ । 
ਸਾਬਤ ਸੁਨਤ ਧੁਰ ਤੋ ਆਈਂ ਸਾਬਤ ਜਾਇ ਤ ਭਲਾਂ ! 
ਮੁਛਾਂ ਦਾੜੀ ਸਿਰ ਤੇ ਜ੍ੜਾ ਸਭ ਕੇ ਸੀਸ ਅਟਲਾ । 
ਗੁਰਮੁਖਿ ਬੋਲੀ ਸਬਦੁ ਕਮਾਵੈ ਕੂੜਨ ਆਥੈ ਗਲਾਂ । 
ਕਹੂ ਨਾਨਕ ਸੁਣ ਰੁਕਨਲ ਕਾਜੀ ਮੁਰਸਦ ਨੌ ਪੁਛਕਲਾਂ । 
ਕਰੇ ਅਦਾਲਤ ਰਾਜਾਂ ਸਾਚੀ ਪ੍ਰਜਾ ਸੁਖੀ ਬਸਾਵੈ । 
ਚਉਕੀਦਾਰੀ ਤੇ ਤਹਜਾਹੀ ਮਾਲਵਾ ਜਬੀ ਖਾਵੈ । 


ਦੋ ਤੁਕਾਂ ਕੀ ਸੰਯੁਕਤ ਹੌਟ ਕਾਰਣ ਗੁ.ਨਾ.ਯੂ. 16 ਵਿਚੋਂ ਪਾਠ ਲਿਆਂ ਹੈ। ਪੁੱਤਰਾ (194/7) 
ਗੁ. ਨਾ. ਯੂ. 16 ਵਿਦ ਸ਼ਬਦ %ਕਟ' ਹੈ। ਪੱਤਰਾ (194/ਅ) “ਚੋਦ” ਸ਼ਬਦ ਵਧੇਰੇ ਢੁਕਦਾ ਹੈ 1 
ਸਿ 


ਹਕਟ” ਸ਼ਬਦ ਅਗਲ) ਪੰਕਤੀ ਵਿਚ ਆ ਗਿਆ ਹੈ । 
ਗੁ. ਨਾ. ਯੂ. 16 ਵਿਚ ਪਾਠ 'ਬਹੁਸਿ ਬਹੂਸਾਵਹਿ” ਹੈ । ਪੱਤਰ' (6੨) 


ਮ੍ਰਲ-ਪਾਠ 


ਨੈਸਦਾਰ ਜਬਰਦਸਤ ਜਾਨਾਵਰ ਜੋ ਜੀਆ ਦੇਨ ਅਜਾਰਾ । 

ਤਾਕਾ ਮਾਸੁ ਪਾਕ ਕਰ ਖਾਜੇ ਨਾਨਕ ਕਹੇ ਬਿਚਾਰਾ । 

ਸਰਿਨ ਪਰੇ ਕੀ ਕਰਰੁ ਰਖਿਆ ਤਿਸਹਿ ਨਾ ਮਾਰਗ ਵਾਵੈ । 

ਕਰੇ ਸਿਕਾਰ ਜਾਲਮਾ ਮਾਰੇ ਜੌ ਪਸਪੇਖੀ ਕਟ ਖਾਵੈ । 

ਰਾਜਾ ਕਰੇ ਸਿਕਾਰ ਗੈਬਾਨੀ ਸੋਥੇ ਸੇਰ ਹੈਵਾਨਾ । 

ਹਾਥੀ ਗੈਡੇ ਬਾਘ ਪਿਲੰਗਾ ਸੇਰ ਮੁਰਗ ਮਰਦਾਨਾ । 

ਮਾਰਗ ਖੂਕਾਂ ਮਰਦਾਨੇ ਇਨ ਕੌ ਜੂਧ ਕਰ ਜੀਤੇ । 

ਅਵਰ ਜੀਆ ਕੀ ਕਰੇ ਰਖਿਆ ਸੁਣ ਕਾਜੀ ਕਾਜੀ ਮਸਲੀਤੇ । 
ਆਦਮ ਮਾਰਿਆ ਬੜਾ ਅਜਾਬ ਹੈ ਦਾਨੰਦਾ ਦਿਵਾਨਾ । 

ਕਰੇ ਗੁਨਾਹ ਕਬੀਰਾ ਕੋਈ ਦੇਇ ਸਜਾਇ ਤ ਜੁਆਨਾ । 

ਤੇਗ ਕਟਾਰੀ ਸਿਰ ਕਾਤੀ ਕਾਜੀ ਮਾਸ ਨ ਰੋਵੈ । 

ਇਕ ਕਾਜੀ ਸੈਗ ਮੁਫਤੀ ਚਾਰੋ ਲੂਰ ਮੁਰੇ ਤੇ ਚੋਵੈ । 

ਐਸੇ ਅਮਲ ਕਰੇ ਜੇ ਕਾਜੀ (ਕੀ) ਹਿੰਦੂ ਮੁਸਲਮਾਨਾ । 

ਦੀਨ ਮੁਸਲਮੁ ਸਾਬਤ ਸੂਰਤ ਨਾਨਕ ਰਾਹ ਪਛਾਨਾ । 

ਮੁਹਿ ਤਿਸ ਬੋਕੋਂ ਹੁਕਮ ਫੁਰਮਾਈ ਨਿਤ ਜਿਸ ਦੀ ਸੁਧ ਲੇਵੈ । 
ਜੋਰ ਤਰਾਜੂ ਪਾਉ ਛਿਟਾਕੀ ਅਧ ਪਾਈ ਨਿਤ ਟੋਵੈ । 
ਮਾਸਾਰਤੀ ਕਣਕਾ ਬਿਰੋਜੀ ਏ ਭੀ ਨਿਤ ਵਿਰੋਲੇ । 

ਪਾਸਕੁ ਕੋਡਾ ਸੋਰ ਤਰਾਜੂ ਅਠਵੇ ਦਿਨ ਨਿਤ ਤੋਲੇ । 
ਰਿਸਵਤ ਵਢੀ? ਚਟੀ ਚੋਰੀ ਇਕ ਨੌ ਦੇਇ ਸਜਾਇਆ । 
ਇਨ ਕਾ ਮਾਸ ਹਲਾਲੀ ਕਾਜੀ ਜਿਉ ਜਾਵਰੁ ਲੁਟ ਖਾਇਆ 
ਨਿਤ ਨਿਤ ਰੋਇ ਫਿਰਵਾਨੀ ਗਲਾਂ ਗ੍ਰਰਬਰੁ ਤਰਸਾਰਾ ਖਾਵੈ / 
ਰਿਸਵਤ ਲੈ ਕੇ ਅਨ ਘਟਾਵੇ ਸੋ ਪਉਸੀ ਦੋਜਕ ਹਾਵੈ । 
ਪਾਤਸਾਹਾ ਨੋ ਰੁਕਮੁ ਰਬ ਦਾ ਖਬਰ ਲੋਇ ਫੁਕਰਾਵਾਂ । 
ਰਯਤ ਤਰੰਗ ਮਲੰਗ ਯਤੀਮਾਂ ਤਿਨਾ ਕਰ ਉਪਰਾਵਾ । 
ਇਤਨਿਆ ਕੀ ਸੁਧ ਲੋਇ ਨ ਰਾਜਾ ਸੋਭੀ ਦੋਜਕ ਜਾਸ਼ੀ 
ਕਹੁ ਨਾਨਕ ਸੁਣ ਰੁਕਨਲ ਕਾਜੀ ਕੀਤਾ ਅਪਨਾ ਪਾਸੀ । 
ਗਉ ਸੂਰ ਦੁਇ ਹਦ ਬਣਾਈ ਭਰਮੁ ਪਸਾਰਾ ਕੀਨਾ । 
ਕਾਫਰ ਮੁਲਹਦਿ ਕਰਨ ਮੁਹੀਮਾ ਅਪਣਾ ਆਪੁ ਨ ਚੀਨਾ । 
ਲਖ ਚੌਰਾਸੀ ਜੋਤ ਉਪ'ਏ ਕਿਸੇ ਨ ਮੰਦਾ ਜਾਨਹੁ 1 


ਨ 
2, 


ਹੈ. 


ਗੁ. ਨਾ. ਯੂ. 16 ਵਿਚ ਪ'ਠ 'ਮਾਗਰ ਥ੍੍ਬ” ਹੈ ਜੌ ਅਸਪਸ਼ਟ ਪਾਠ ਹੈ 1 


265 


ਮਲ ਵਿਚ ਪਾਠ “ਸਿਰਵਰਤ੩ ਵੜ” ਜੌ ਅਹਪਜ਼ਟ ਹੈ, ਗੁ ਨਾ. ਯੂ. 16 ਵਿਚ “ਸਿਰਵਤ ਵਡੀ ਸੀ 


ਜੌਂ ਪ੍ਰਜੋਗ ਅਨੁਸਾਰ ਅਲ੍ਹਮਾਨਿਤ ਪਾਠ ਤਿਸ਼ਵਤ ਵਢੀ” ਗਰ ਦਿੱਤਾ ਹੈ । 


ਗੁ. ਨਾਂ. ਯੂ. 16 ਵਿਚ ਪਾਠ 'ਗਬਰੁ ਤਰਸਾ ਰਜ ਖਾਵੈ” ਹੈ । ਪੱਤਰਾ (196/6ਉ) 


ਜਵਾਬੁ ਨਾਨਕ ਸਾਹ ਸੂਰਾ ॥ 


ਮੱਕੇ ਮਦੀਨੇ ਦੀ ਗੌਸ਼ਟਿ 


ਕਹੁ ਨਾਨਕ ਸੁਣ ਰੁਕਨਲ ਕਾਜੀ ਸਭ ਵਿਚ ਇਕ ਪਛਾਨਹੁ । 
ਆਹਨ ਕੀ ਹਥ ਲੈ ਕਰ ਕਰਦ ਸਭ ਆਲਮ ਕੁਹਿ ਖਾਇਆ । 
ਜੇ ਕੋ ਅਗੇ ਸਚੁ ਅਲਾਏ ਸੋ ਕਾਜੀ ਜਿਬੇ ਕਰਾਇਆ । 
ਸਾਬਤ ਸੂਰਤ ਭੈਨਨ ਮੁਨਾਫਕ ਮੁਸਲਮਾਨ ਕਹਾਇਆ । 
ਮੁਸਲਮਾਨ ਨ ਰੋਜੇ ਕਿਸਹੂ ਸੋ ਮੋਮਨ ਭਿਸਤ ਸਿਧਾਇਆ । 
ਮੁਸਲਮਾਨ ਖਰੀ ਕਠਨੁ ਹੈ ਸੁਣ ਹੋ ਰਕਨਲ ਕਾਜੀ । 

ਜੇ ਸਾਹਿਬ ਦਾ ਫੁਰਮਾਨ ਨ ਮਾਨੇ ਸੋ ਦੋਜਕ ਜਾਸੀ ਪਾਜੀ । 
ਨੰਗ ਭੁਖ ਤਿਸਕੋ ਉਠ ਲਾਗੈ ਢੋਈ ਦੇਇ ਨ ਕੋਇ । 

ਅਗੇ ਦਰਗਹ ਮਿਲੇ ਨ ਆਦਰ ਜੋ ਗੁਰ ਤੇ ਬੇਮੁਖ ਹੋਈ । 
ਗਊ ਸੂਰ ਕੀ ਏਕਾ ਕਾਇਆ ਏਕੋ ਲੋਹੂ ਚਾਮਾ । 

ਕਹੁ ਨਾਨਕ ਸੁਣ ਰੁਕਨਲ ਕਾਜੀ ਸਭ ਮਹਿ ਏਕੁ ਸਮਾਨਾ । ੧੧੮ ॥ 


ਸੁਆਲ ਇਮਾਮ ਜਲਾਲ ਦੀ ਸੂਰਾ ।। 


ਕਹੇ ਇਮਾਮ ਜਲਾਲ ਦੀ ਸੁਣਹੋ ਨਾਨਕ ਪੀਰ । 

ਕਿਉ ਕਰ ਥੀਏ ਨਕਲਦਰ ਸਿਧ ਸਾਧਕ ਗੁਰਪੀਰ । 
ਜਿਨਾ ਰਬ ਪਛਾਨਿਆ ਸੇ ਕਿਉ ਨਕਲ ਕਰੇਨਿ । 

ਜੋ ਪਹੁਤੇ ਜਾਇ ਖੁਦਾਇ ਕੂ ਸੇ ਫਿਰ ਕਿਉ ਜਨਮੁ ਧਰੇਨ । 
ਜੋ ਇਸ ਦੀ ਕਰੇ ਤਸਲਿਆ ਸੋ ਸਯਦਾ ਕੇ ਸਿਰ ਪੀਰ । 
ਅਲਹ ਉਸ ਨ ਭੇਦ ਕੁਝ ਕਹੁ ਸਚੀ ਤਦਬੀਰ ।। ੧੧੯ ॥ 


ਆਖੇ ਨਾਨਕ ਸਾਹ ਸਚੁ ਸੁਣੀਐ ਸੇਦ ਜਮਾਲ । 

ਸਾਬਤ ਸੁੰਨਤ ਦੁਹਾ ਦੀ ਇਕੋ ਰੂਹ ਜਮਾਲ । 

ਜਿਉ ਥੀ ਨਕਲ ਦਰਗਾਹ ਵਿਚ ਸਿਧ ਸਾਧਿਕ ਗੁਰਪੀਰ । 
ਸਭ ਖੋਲ ਸੁਣਾਵੇ ਮਸਲਾ ਸੁਣੀਐ ਕਰ ਤਦਬੀਰ । 
ਸਾਜੀਆ ਜਿਨਾ ਉਮਤੀ ਪੈਕੋਬਰ ਅਵਤਾਰ । 

ਦੀਨ ਚਲਾਏ ਦੁਨੀ ਪਰਿ ਕਟਕਿ ਮੁਰੀਦ ਹਜਾਰ । 
ਗੁਰਪੀਰ ਬਤਾਵਨ ਸਚੁ ਰਾਹੁ ਮੁਰੀਦ ਕਮਾਵਨਿ ਕੂੜ । 
ਸਾਥ ਹੀ ਕਰਨ ਅਜਾਬਬਹੁ ਲਖ ਅਸੇਖਾ ਪੂਰ । 

ਰਾਹੁ ਨ ਪਕੜਿਆ ਉਮਤੀ ਥੀਏ ਬਹੁ ਗੁਮਰਾਹ । 

ਗੁਰਪੀਰ ਕਨਾਰੇ ਰਹਿ ਗਏ ਜੋ ਉਮਤਾ ਦੇ ਮਲਾਹਿ । 
ਪਾਕ ਨ ਹੋਈ ਉਮਤੀ ਗੁਰ ਪੀਰਾਂ ਦੇ ਸਿਰਭਾਰੁ । 

ਇਸ ਬਿਧ ਕਰਦੇ ਨਕਲ ਦਰ ਸਿਧ ਪੀਰ ਗੁਰੂ ਅਵਤਾਰ । 
ਜਾਮਨ ਹੋਇ ਜੋ ਚੋਰ ਦਾ ਸਦ ਪੁਛੀਸੀ ਸੋਇ । 

ਅਗੇ ਹੋਇ ਸਮਿੰਦਗੀ ਨਾਨਕ ਸਚੁ ਬਗੌਇ । 


ਮ੍ਰਲ-ਪਾਠ 267 


ਫਿਰ ਭੈਨ ਘੜੀਸਨ ਉਮਤੀ ਜਿਨਾਹ ਕੀਤੇ ਬਹੁਤ ਅਜਾਬ । 

ਸਿਧ ਸਾਧਿਕ ਗੁਰ ਪੀਰ ਜੋ ਸੌ ਭੀ ਭਦਸਨ ਸਾਥ । 

ਜਿਚਰੁ ਮੁਰੀਦ' ਨ ਕਾਇਆ ਤਿਦਰੁ ਪੀਰ ਜਮਾਨ । 

ਦੋਵੇ ਮਰ ਫਿਰ ਜਮਸਨ ਥੀਸਨ ਪਏ ਹਰਾਮ ।” 

ਮੁਰੀਦ ਕਰੇਸਨ ਬਦ ਅਮਲ ਕੂੜ ਬੋਲ ਬਿਖੁ ਖਾਇ । 

ਦਸਵਾ ਅੰਸ ਅਜਾਬ ਦਾ ਗੁਰ ਪੀਰਾ ਮਿਲੋਂ ਸਜਾਇ । 

ਬਾਝ ਰਿਆਜਤ ਬੈਦਗੀ ਛੁਟਣ ਖਰਾ ਮਹਾਲ । 

ਪੀਰ ਮੁਰੀਦਾ ਮਾਮਲੇ ਪਉਸਨ ਵਡੇ ਜੋਜਾਲ । 

ਫਿਰਸਨ ਲਖ ਚਉਰਾਸੀਆਂ ਗ੍ਰੰਨਾ ਗੂੰਨ ਔਤਾਰ । 

9ਅਗਵਤੀ ਗਣੀ ਨ ਜਾਇਸੀ ਬਹੁਤੀ ਖਾਸਨੁ ਮਾਰ । 

ਆਖਥੇ ਨਾਨਕ ਸਾਹ ਸਚ ਸੁਣਹੋ ਸਯਦ ਜਲਾਲ । 

ਜਿਨਾਹ ਸਚੁ ਨੁ ਲੁਦਿਆ ਫਿਰ ਹੋਸੀ ਤਿਨਾ ਜਵਾਲ ॥ ੧੨੦ ॥ 
ਸੁਆਲ ਪੀਰ ਬਹਾਵਦੀ ਸੂਰਾ ॥ 

ਆਖੇ ਪੀਰ ਬਹਾਵਦੀ ਸੁਣ ਨਾਨਕ ਕਰਤਾਰ । 

ਸਭਾ ਸਿਫਤ ਖੁਦਾਇ ਦੀ ਪੁਛੀ ਕਰ ਤਕਰਾਰ । 

ਹਿਕੇ ਹਿਕ ਖੁਦਾਇ ਹੈ ਡੂਜਾ ਮਹੈਮਦ ਯਾਰ । 

ਡੂੰਬਿਨ ਵਾਰਨ ਥੀਵਈ ਆਖਹੁ ਸਚੁ ਬੀਚਾਰੁ । 

ਡੂੰ ਬਿਨ ਤਾੜੀ ਨ ਵਜੇ ਡੂ ਬਿਨ ਸਦਾ ਨ ਹੋਇ। 

ਡੂੰ ਬਿਨ ਆਲਮਨ ਥੀਵੇ ਨਾਨਕ ਸਚੁ ਥਗੋਇ ॥ ੧੨੧ ॥ 
ਜਵਾਬੁ ਨਾਨਕ ਸਾਹ ਸੁਰਾ !। 

ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਸਾਹ । 

ਬਾਲੂ ਹਿਕ ਖੁਦਾਇਦੇ ਹੁਰੁ ਨ ਦੂਜੀ ਜਾਇ । 

ਇਕੋ ਇਕ ਖੁਦਾਇ ਹੈ ਦੂਜਾ ਜੁਸਾ ਯਾਰ । 

ਜੋ ਜੁਸਾ ਸਿਫਤਿ ਸਾਲਾਹ ਕਰੇ ਤਾ ਨਾਨਕ ਉਤਰੇ ਪਾਰ । 

ਬਾਝੁ ਸਿਫਤ ਖੁਦਾਇ ਦੀ ਜੁਸਾ ਯਾਰ ਨ ਹੋਇ । 

ਜਾਂ ਵੈਸੀ ਨਿਕਲ ਜਿੰਦੜੀ ਤਾ ਪੁਛਸੀ ਜੁਸਾ ਨ ਕੋਇ । 

ਜੁਸਾ ਸਿਰਜਿਆ ਖਾਕ ਦਾ ਵਿਚ ਨੂਰੀ ਆਪਿ ਖੁਦਾਇ । 

ਜਾ ਕਾਇਮ ਥੀਵੋ ਜੁਸੜਾ ਤਾ ਦੋਵੇ ਇਕ ਕਹਾਇ । 

ਬਾਝੂ ਥੀਏ ਜੁ ਗਲਿ ਦੇ ਜੁਸਾ ਥੀਸੀ ਖਾਕ । 

ਨਿਕਲ ਵੈਸੀ ਰੂਹੜਾ ਕੌ ਹੋਰ ਨ ਬੇਲੀ ਸਾਥ । 


ਗੁ ਨ', ਯੂ. 16 ਵਿਚ ਸ਼ਬਦ 'ਮੁਰਸਦਿ” ਹੈ ਪੁੱਤਰਾ (197/ਅ) ਅਦੂਕਵਾਂ ਪਾਠ ਹੈ ! 
ਗੁ. ਨਾ. ਯੂ. 16 ਵਿਚ ਸਬਦ 'ਹੈਰਾਨਿ” ਹੈ । ਪੱਤਰਾ (ਉਹੀ) 
ਮ੍੍‌ਲ ਵਿਚ ਪੰਕਤ] ਅਧੂਰੀ ਸੀ ਜੌ ਗੁ. ਨਾ. ਯ੍ਰ. 16 ਵਿਚ“ ਲਈ) ਹੈ । (ਉਹੀ) 


੯੩੧੨੮। 


ਪੱਕੇ ਮਦੀਲੇ ਦੀ ਗੋਸ਼ਟਿ 


ਹਿਕੋ ਰਹਿ ਜਾਇਸੀ ਹੋਰ ਥੀਸੀ ਸਭ ਫਨਾਹਿ । 

ਬਾਝ ਰਿਆਜਤ ਬੈਦਗੀ ਭੈਭਲ ਭੂਸੇ ਖਾਹਿ । 

ਤਿਚਰੁ ਸਭ ਚਤੁਰਾਈਆ ਜਿਚਰੁ ਜੁਸਾ ਨਾਲ । 

ਜਾਂ ਥੀਸੀ ਰੂਹ ਇਲਾਹਦਾ ਤਾਂ ਕੋਇ ਨਾ ਪੁਛਸੀ ਹਾਲ 1 

ਇਕੋ ਹੀ ਰਹਿ ਜਾਇਗਾ ਹੋਰੁ ਨ ਦੂਜਾ ਧੀਰ । 

ਆਖੇ ਨਾਨਕ ਪੀਰ ਜੀ ਫਿਰਿ ਮਿਲਸੀ ਡਾਢੀ ਭੀੜ 1 

ਲੇਖਾ ਮੰਗਸੀ ਧਰਮਰਾਇ ਜੋ ਕੀਏ ਅਜਾਬ ਸਵਾਬ । 

ਦੇਣੀ ਆਈ ਰੂਹ ਨੋ ਲੈਸਨ ਕਰਕੇ ਯਾਦ । 

ਏਥੇ ਅੰਦਰ ਦੁਨੀ ਦੋ ਹੋਇ ਰਹਿਆ ਮਾਵਾਸ । 

ਦੇਖ ਕਬੀਲਾ ਮਿਤਰ ਸਭ ਬਹੁਤੀ ਬਨੀਆਸ । । 

ਨਾ ਕਰ ਆਸ ਬਿਰਾਨੜੀ ਅਲਹ ਦੀ ਵਲ. ਹੋਇ । 

ਨਾਨਕ ਆਖੇ ਪੀਰ ਜੀ ਸਾਈ ਸਚੁ ਥਗੋਇ । 
ਜੀ ਪਾਤਸਾਹ ਕਿਸੇ ਨੂੰ ਹਲੁ ਥੋਰ ਘਾਹ ਲਕੜੀ ਡੈਗ ਸੇਡੀ ਨੌਕਰੀ 
ਦੁਨੇ ਨੇ ਸਬਦੁ ਦਰਸਨ ਕਾ ਆਸਰਾਂ ਹੈ। ਕਿਸੇ ਨੌ ਚਾਕਰੀ ਦੌੜ 
ਧਕਾ ਹੈ । ਦੁਨੀਦਾਰ ਨੌ? ਸਬਦੁ ਦਰਸਨ ਕਾ ਆਸਰਾ ਹੈ । ਕਿਸੇ 
ਨੂ ਸੌਦਾ ਸੂਦ ਵਣਜ ਵਾਪਾਰੁ ਹੈ । ਸਬਦੁ ਦਰਸਨ ਕਾ ਆਸਰਾ 
ਹੈ । ਜਿਉ ਭਾਵੇ ਤਿਵੇ ਨਿਬਾਹੁ ਗੁਰੂ ਸਤ ॥ ੧੨੨ ॥” 


ਸੁਆਲ ਪੀਰ ਬਹਾਵਦੀ ਸੂਰਾ ॥ 


ਆਖੇ ਪੀਰ ਬਹਾਵਦੀ ਸੁਣਹੁ ਨਾਨਕ ਪੀਰ । 

ਕਰੁ ਹਕੀਕਤ ਮੌਤ ਦੀ ਸਚੀ ਕਰ ਤਦਬੀਰ । 

ਕਿਉ ਕਰ ਬਚੀਐ ਅਜਲ ਤੇ ਕਉਣ ਬਚਾਵਨ ਹਾਰ । 
ਬਚੀਐ ਕਉਣ ਪੁਨਾਹ ਲੈ ਆਖਹੁ ਸਚੁ ਬੀਚਾਰ ।। ੧੨੩ ।1 


ਜਵਾਬੁ ਨਾਨਕ ਸਾਹ ਸੂਰਾ । 


ਆਖੇ ਨਾਨਕ ਸਾਹ ਸਚ ਸੁਣਹੁ ਬਹਾਵਦੀ ਪੀਰ । 
ਸੁਣਹੁ ਹਕੀਕਕਤ ਮੌਤ ਦੀ ਸਚੀ ਕਰ ਤਦਬੀਰ । 


[ 


2. 
3. 


ਗੁ. ਨਾ. ਯੂ. 16 ਵਿਚ ਇਸ ਥਾਂ ਉਪਰ ਤਿਲੰਗ ਦੀ ਵਾਰ ਦਿੱਤੀ ਹੋਈ ਹੈ । ਮੂਲ ਵਿਚ ਇਹ ਸ਼ਾਮਲ 
ਨਹੀ“ । ਇਹ ਇਕ ਵੱਖਰੀ ਕ੍ਰਿਤ ਹੈ ਜੌ ਕਈ) ਖਰੜਿਆਂ ਵਿਚ ਲਿਖੀ ਮਿਲਦੀ ਹੈ । (199/ਅ) ਕਈ 
ਲਿਖਤਾਂ ਵਿਚ ਮਦੀਨੋ ਦੀ ਗੋਸ਼ਟਿ ਦੇ ਅੰਤ ਤੋਂ ਦਿੱਤੀ ਹੈ ਜਿਵੰ“ ਲਿਥੋ ਵਿਚ ਅਤੇ ਉਸਨੂੰ ਗੌਸ਼ਟਿ ਦਾ 
ਅੰਗ ਮੰਨਿਆ ਹੈ । ਇਸ ਖਰੜੇ ਵਿਚ ਅਗਲੀਆਂ 7 ਲਾਈਨਾਂ ਨਹੀ” ਹਨ । 

ਮ੍ਰਲ ਵਿਚ “ਦੁਨੌਰਦਾਰ ਨੋ” ਸ਼ਬਦ ਸੀ ਜਿਸਦ' ਅਨੁਮਾ ਨਿਤ ਪਾਠ ਦੁਨੀਦਾਰ ਲੌ ਕਰ ਦਿੱਤਾ ਹੈ । 
ਇਨ੍ਹਾਂ ਸ਼ਬਦਾ ਤੋਂ ਗੋਸ਼ਟਿ ਦੀ ਸਮਾਪਤੀ ਲਗਦ) ਹੈ । ਅਗਲਾ ਵਾਧਾ ਮਰਨ ਪਾਠ ਵਿਚ ਪਿਛੋ ਕੀਤਾ 
ਗਿਆ ਹੈ । 


ਮ੍ਰਲ=ਪਾਠ 269 


ਜੁਸੇ ਅੰਦਰੁ ਜੋ ਥੀਆ ਆਖਰ ਮਰਸੀ ਸੋਇ । 
ਪੀਰ ਪੈਕੋਬਰ ਅਉਤਾਰ ਸਭਿ ਮਉਤ ਨ ਛਡਿਆ ਕੋਇ । 
ਬਾਝੁ ਅਲਹ ਪਾਕ ਦੇ ਸਭਾ ਥੰਸੀ ਫਨਾਹਿ । 
ਰਹੈ ਨ ਜੋਗੀ ਭੋਗੀਆ ਮੀਰ ਮਲਕ ਪਾਤਸਾਹ । 
ਕੂੜਾ ਤਕੀਆ ਪੀਰ ਜੀ ਕਰੀਐ ਮਨ ਤੇ ਦੂਰ । 
ਮੌਤ ਨ ਭੁਲੇ ਮਨ ਤੇ ਜੋ ਰਹਦੀ ਸਦਾ ਹਜੂਰ । 
ਜਿਨਾਹ ਨਾਮ ਧਰਾਇਆ ਆਖਰ ਫਾਨੀ ਸੋਇ । 
ਨਾਨਕ ਆਖੇ ਪੀਰ ਜੀ ਇਕ ਰਹਸੀ ਅਲਹ ਸੋਇ ॥ ੧੨੪ ॥ 


ਸੁਆਲ ਪੀਰ ਬਹਾਵਦੀ ਸਰਾ ॥ 
ਆਖੇ ਪੀਰ ਬਹਾਵਦੀ ਸੁਣ ਨਾਨਕ ਅਰਦਾਸ । 


ਕਉਣ ਇਬਾਦਤ ਪਾਈਐ ਭਿਸਤੀ ਅੰਦਰ ਵਾਸ । 

ਕੋਣ ਇਬਾਦਤ ਪਾਈਐ ਹੂਰਾਂ ਦੁਨੀ ਹੁਲਾਸ । 

ਕਉਣ ਇਬਾਦਤ ਪਾਈਐ ਸਹੀਦੀ ਮਰਾਤਬ ਜਾਇ । 

ਏਹੁ ਹਕੀਕਤ ਬਿਲਕੁਲ ਡੋਹੇ ਸਭ ਬਤਾਇ । ੧੨੫ ॥ 
ਜਵਾਬੁ ਬਾਬਾ ਨਾਨਕ ਸਾਹ ਸੂਰਾ ॥ 

ਸੁਣਹੋ ਪੀਰ ਬਹਾਵਦੀ ਇਕ ਨਾਨਕ ਕੀ ਅਰਦਾਸ । 

ਬੈਦਗੀ ਅੰਦਰ ਪਾਈਆ ਭਿਸਤੀ ਅੰਦਰ ਵਾਸ । 

ਸਬਰੇ ਅੰਦਰਿ ਪਾਈਐ ਹੂਰਾਂ ਦੁਨੀ ਹੁਲਾਸ । 

ਮਜਬੇ ਉਪਰ ਲੜ ਮਰੇ ਪਾਏ ਸਹੀਦੀ ਜਾਇ । 

ਏਹੁ ਹਕੀਕਤ ਸਚ ਦੀ ਦਿਲ ਤੇ ਲੇਹੁ ਲਗਾਇ ॥ ੧੨੬ ॥ 
ਸੁਆਲ ਪੀਰ ਬਹਾਵਦੀ ਸੂਰਾ ॥ 

ਆਖੇ ਪੀਰ ਬਹਾਵਦੀ ਸੁਣਹੋ ਨਾਨਕ ਪੀਰ । 

ਪੰਜ ਕਤੀਬ ਹਵਾਸ ਜੋ ਸਚੀ ਕਹੁ ਤਦਬੀਰ । 

ਗੁਸਾ ਸਹਵਤ ਲੌਭ ਮੋਹ ਪੰਜਵਾਂ ਤਕਬਰ ਨਾਲ । 

ਪੰਜਾ ਵਿਚ ਬਜੁਰਗ ਕੌਣ ਡਸਹੁ ਸਭ ਹਵਾਲ ॥ ੧੨੭ ॥ 

ਜਵਾਬੁ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਪੀਰ । 

ਸਹਵਤ ਗੁਸਾ ਤਿਕਬਰੀ ਮੋਹ ਜੋਜੀਰ । 

ਸਭਣਾ ਦੇ ਸਿਰਤਾਜੁ ਹੈ ਲੋਭ ਵਡਾ ਸਿਰਦਾਰੁ । 

ਸਭਣਾ ਤਕੀਆ ਲਬੁ ਦਾ ਖਪਿ ਖਪਿ ਹੋਹਿ ਖੁਆਰ । 

ਲਾਲਚ ਮਾਰੀਆ ਉਮਤੀ ਗੌਸ ਕੁਤਬ ਸਲਾਰ । 

ਪੀਰ ਪੈਕੌਬਰ ਔਉਲੀਏ ਮੀਰ ਮਲਕ ਸਿਕਦਾਰ । 


1. ਗੁ. ਨਾ. ਯੂ. 'ਮਰਾਤਿਬ” ਸ਼ਬਦ ਹੈ ਪੱਤਰਾ (207/ਅ) ਢੁਕਵਾਂ ਉਪਰੌਕਤ ਪਾਠ ਹੀ ਹੈ ਕਿਉਕਿ 
“ਮਰ'ਤਿਬੁ” ਸ਼ਬਦ ਅੱਗੇ ਆਉਦਾ ਹੈ । 


ਮੱਕੇ ਮਦੀਨੇਂ ਦੀ ਗੋਸ਼ਟਿ 


ਜੋਗੀ ਜਤੀ ਸੇਤੋਖੀਆ ਜਿਨਾਹ ਸਾਧੇ ਕਲਪ ਕਿਦਾਰ । 

ਮਾਰੀ ਸਭਾ ਮੇਦਨੀ ਸਿਧ ਸਾਧਕ ਅਵਤਾਰ । 

ਰਿਸ ਮੁਨੀਸਰ ਸਾਧ ਜਨ ਜਿਨਾ ਛਡੇ ਘਰ ਬਾਰ । 

ਸਤੀਆਂ ਤੇ ਸੈਨਿਆਸੀਆਂ ਖਟ ਦਰਸਨ ਅਹੈਕਾਰ । ਰ੍ 
ਲਾਲਚ ਮਾਰੇ ਸਭ ਲੋਕ ਜਗ ਰਹਣ ਨ ਪਾਇਆ ਕੋਇ । 

ਨਾਨਕ ਆਖੇ ਪੀਰ ਜੀ ਲੋਭੁ ਮਾਰੀ ਸਗਲੀ ਲੋਇ ॥ ੧੨੮ 11 


ਸੁਆਲ ਰੁਕਨਦੀਨ ਕਾਜੀ ਸੂਰਾ ॥ 


ਆਖੇ ਰੁਕਨਲ ਨਾਨਕਾ ਸਚੁ ਸੁਣਾਵਹੁ ਸੋਇ । 

ਨਿਆਰੇ ਹਿੰਦੂ ਤੁਰਕ ਡੂੰ ਕਿਸ ਬਿਧਿ ਰਹੇ ਖਲੋਇ । 

ਜਾਂ ਅਵਲ ਆਦਮ ਸਿਰਜਿਆ ਆਸਣ ਚਾਰੋ ਫਰਜੈਦ । 
ਪਿਛੇ ਇਨਾਹ ਦੇ ਨਾਨਕਾ ਕਿਉ ਬਹੁਤੇ ਹੋਏ ਖੋਦ । 
ਇਹੁ ਹਕੀਕਤ ਗੈਬ ਦੀ ਜੋ ਡਸੇ ਅਵਲ ਫਕੀਰ । 
ਪੀਰਾਂ ਅੰਦਰ ਪੀਰ ਹੈ ਮੀਰਾਂ ਅੰਦਰ ਮੀਰ । 


“ਜਵਾਬ ਨਾਨਕ ਸਾਹ ਸੂਰਾ ॥ 


ਰੇ 


ਨਾਨਕ ਆਖੇ ਰੁਕਨਦੀਨ ਸਚਾ ਸੁਣਹੁ ਸੁਆਲ । 

ਹਿੰਦੂ ਮੁਸਲਮਾਨ ਨੂ ਮੁਢਹੁ ਲਗਾ ਜਵਾਲੁ । 

ਸਤਜੁਗ ਅੰਦਰ ਸੇਖ ਜੀ ਕੀਤਾ ਫੀਲ ਹਲਾਲ । 

ਮਾਰੇ ਗੈਡੇ ਕਰੇ ਜਗ ਦੇਵਤਿਆਂ ਕੀ ਚਾਲ । 

ਫਿਰਿ ਤ੍ਰੰ ਤੇ ਅੰਦਰ ਸੇਖ ਜੀ ਕੀਤਾ ਅਸਪ ਹਲਾਲੁ । 
ਬਕਰੇ ਛਤਰ ਦੇਤ ਦੁਇ ਮਾਰੇ ਏ ਭੀ ਨਾਲ । 

ਮਹਿਖੇ ਸੁਤਿਰ ਖਰਿਗੋਸਿ ਮ੍ਰਿਗ ਗੋਇ ਪਰੈਦੇ ਨਾਲਿ । 
ਜੋ ਜੀਆ ਖਾਵਨਿ ਨੇਕੁ ਨਾਲਿ ਤਿਨਾ ਦੇ ਮਾਸਿ ਹਲਾਲਿ 
ਦੁਆਪਰ ਅੰਦਰ ਸੋਖ ਜੀ ਕੀਤੀ ਗਊ ਹਲਾਲੁ । 
ਹਿੰਦੂ ਮੁਸਲਮਾਨ ਕਉ ਇਥਹੁ ਲਗਾ ਜਵਾਲ 1 

ਹੋਏ ਦੋਊ ਅਲਾਹਦਾ ਵੈਰ ਵਿਰੋਧ ਕਰਾਇ । 

ਤੁਰਿਕਾ ਕਰੀ ਹਲਾਲਿ ਗਾਇ ਹਿੰਦੂ ਹਲਾਲ ਬੈਰਾਹਿ ।“ 
ਇਕ ਰਾਹ ਤੇ ਦੁਇ ਭਏ ਪਇਐ ਹਡਿ ਕਪ ਵੈਰਿ ।£ 


ਗੁ. ਨਾ. ਯੂ. 16 ਵਿਚ ਪਾਠਾਂਤਰ “ਜਿਨਾ ਛਡ ਜਰਿ ਘਰਿ ਬਾਰਿ” ਹੈ । ਪੱਤਰਾ (208/6) 


ਮ੍ਰਲ ਵਿਚ ਇਹ ਸਿਰਲੋਖ ਨਹ)” ਸੀ । ਗੁ. ਨਾ. ਯੂ. 16 ਵਿਚ“ ਲਇਆ ਹੈ । ਪੱਤਰਾ (208/ਅ) 
ਇਨ੍ਹਾਂ ਦੋ ਤੁਕਾਂ ਦਾ ਪਾਠ ਗੁ. ਨ.. ਯੂ. 16 ਵਿਚ“ ਲਿਆ ਹੈ। ਮ੍ਰਲ ਵਿਚ ਕੁਤ ਵਾਧੂ ਪੰਕਤੀਆਂ 
ਘਸੋੜੀਆਂ ਹਨ ਜਿਨ੍ਹਾਂ ਕਾਰਣ ਪਾਠ ਅਸਪਸ਼ਟ ਹੈ । ਪੱਤਰਾ (ਉਹੀ) 

ਇਹ ਤੁਕ ਮ੍ਰਲ ਵਿਚ ਨਹ)” ਸੀ ਗੁ. ਨਾ. ਯੂ. 16 ਵਿਚੋ ਲੈ ਕੋ ਪ.ਈ ਹੈ । ਪੱਤਰ (209/6) 
ਮ੍ਰਲ ਵਿਚ ਪਾਠ “ਡਕ ਪਵੈਗ” ਅਧ੍ਰਰਾ ਤੋਂ ਅਸਪਸ਼ਟ ਪਾਠ ਸੀ.ਜੋ ਪਾਠ ਗੁ. ਨਾ. ਯੂ. 16 ਵਿਚੋ” 
ਲਿਆਂ ਹੈ । ਪੱਤਰਾ (ਉਹ) 


ਮ੍ਰਲ-ਪਠ 0 


ਨਾਨਕ ਆਖੇ ਰੁਕਨਦੀ ਦੁਇ ਸਕੇ ਕਰਨ ਖੈਰ 1 
ਨਾਨਕ ਆਇਆ ਦੁਨੀ ਵਿਚਿ ਜਗ ਵਿਚਿ ਵਰਤੇ ਖੈਰ । 
ਨਾ ਕਾਹੂ ਸੋ ਦੌਸਤੀ ਨਾ ਕਾਰੂ ਸੋ ਵੈਤ । 

ਕਲਜੁਗ ਅੰਦਰ ਸੇਖ ਜੀ ਆਦਮ ਬੀਏ ਹਲਾਲ । 
ਬੇਈਮਾਨ ਫਿਰੂੰਨ ਜੋ ਤਿਨ ਵਡੇ ਜੈਜਾਲ । 

ਪਰ ਮਾਇਆ ਮਾਸੁ ਬਰਾਬਰੀ ਖਸੁ ਖਾਨ ਬਿਗਾਨੇ ਦਾਮ । 
ਏ ਭੀ ਮਾਸ ਹਰਾਮ ਹੈ ਜੋ ਆਵੈ ਨਾਹੀ ਕਾਮ । 

ਜੋ ਮਾਲ ਬਿਗਾਨਾ ਠਗ ਖਾਨ ਦਗਾ ਬਾਜੀ ਕਰ ਲੋਇ । 
ਮਾਰੇ ਆਦਮ ਮਾਲ ਲਬ ਜੋ ਰਬ ਨ ਯਾਦ ਕਰੇਇ । 

ਨਾ ਖਾਵਨ ਨਹ ਦੇਇ ਕਿਸ ਦਬ ਰਖਨ ਵਿਚਿ ਜਿਮੀਨ । 
ਆਦਮ ਜਾਤ ਗੁਣ ਪਸੂ ਕੇ ਨੇਕ ਬਦ ਨਹੀ ਚੀਨ । 

ਜੋ ਮੁਰਸੂਦ ਪੀਰੁ ਨ ਮਨਸਨ ਨਹਿ ਮਨਸਨ ਬੇਦ ਕਤੇਬ । 
ਤੇ ਆਦਮ ਹਲਾਲ ਹੈਨਿ ਸੋ ਹੋਸਨਿ ਆਖਰ ਮੋਧ । 
ਸੁਣਹੋ ਕਾਜੀ ਰੁਕਨਦੀ ਸਚੁ ਨਾਨਕ ਕਹੇ ਫਕੀਰੁ । 
ਹਿੰਦੂ ਮੁਸਲਮਾਨ ਦੁਇ ਰੋਸਨ ਅੰਤ ਜਹੀਰੁ । 

ਤੀਜਾ ਰਾਹੁ ਚਲਾਇਆ ਬੇਸਕ ਨਾਨਕ ਸਾਹ । 

'ਤਿਸ ਤਤੀ ਵਾਉ ਨ ਲਗਈ ਜੋ ਆਸੀ ਸਚੇ ਰਾਹਿ । 
ਪਿਛੇ ਜਮਾਨੇ ਦੇ ਅਮਲ ਸਭ ਮਨਸੂਖੀ ਜਾਨ । 

ਬਾਕੀ ਝਗੜਾ ਹਿੰਦੂ ਤੁਰਕ ਦਾ ਗਊ ਸੂਰ ਹਦ ਮਾਨ । 
ਹਿੰਦੂ ਮੁਸਲਮਾਨ ਵਿਚਿ ਗਉ ਸੂਰ ਦੁਇ ਹਦਿ । 

ਹਿਕੇ ਤਾਂ ਦੋਨੋ ਪਾਕ ਕਰ ਹਿਕੋ ਤਾ ਦੋਨੋ ਰਦ । 

ਬਾਝ ਰੋਟੀ ਆਬ ਦੇ ਹੋਰ ਖਾਣੇ ਕਰਹੁ ਹਰਾਮ । 

ਨਾਨਕ ਆਖੇ ਰੁਕਨਦੀ ਰਬ ਸਚੀ ਕਹੇ ਕਲਾਮ । 

ਜੋ ਕਰੇ ਰਿਆਜਤ ਬੈਦਗੀ ਸੋ ਮਾਸ ਨ ਕਟਨ ਜਾਨਿ । 
ਮਾਸੁ ਹਲਾਲ ਗ੍ਰਹਸਤਿ ਕੌ ਨਾਲ ਅਉਰਤ ਰਖੋ ਮਾਨਿ । 
ਜੋ ਜਾਨੇ ਸਭ ਵਿਚ ਇਕ ਰਬ ਸੋ ਮਾਸੁ ਨ ਕਰੇ ਹਲਾਲ । 
ਜਿਤੀ ਦਾਣੇ ਅੰਨ ਪਾਨਿ ਜੀਆਂ ਬਾਝੁ ਨ ਭਾਲ । 
ਸਭਣਾ ਅੰਦਰਿ ਇਕ ਰਬ ਦੂਜਾ ਨਾਹੀ ਕੋਇ । 

ਏਰੁ ਨਸੀਹਤ ਸਭ ਨੋ ਨਾਨਕ ਸਚੁ ਬਗੋਇ । 

ਜਿਚਰੁ ਹਿੰਦੂ ਤੁਰਕ ਵਿਚਿ ਗਉ_ ਸੂਰ ਦੁਇ ਹਦਿ । 
ਤਿਚਰੁ ਖੈਰ ਨ ਹੋਵਈ ਜਿਚਰੁ ਮਰਨ ਨ ਦੋਲੋ ਰਦਿ । 


20; 


ਗੁ.ਨਾ.ਯੂ. 16 ਵਿਚੋ" ਤੁਕ ਲਈ ਹੈ । ਮਲ ਵਿਚ ਰਹਿ ਗਈ ਲਗਦੀ ਹੈ । ਪੁੱਤਰਾ (209/%) 
ਇਹ ਤੁਕ ਗੁ. ਨਾ. ਯੂ. 16 ਵਿਚ ਨਹੀਂ' ਹੈ, ਪੱਤਰਾ (ਉਹ) 


ਹਾ ੨੧੧੧੧੧੧੧੦੦੦੦ 


272 ਮੱਕੇ ਮਦੀਨੇ ਦੀ ਗੋਸ਼ਟਿ 


ਕਦਹੁ ਹਿੰਦੂ ਤੁਰਕ ਕਉ ਰਦ ਕਾਫਰ ਤੇ ਮੁਲਹਦਿ । 

ਰਦ ਜਹੂਦਾ ਇਰਮਨੀ ਬੇਪੀਰਾਂ ਨੋ ਛਡ । 

ਨਾਨਕ ਆਖੇ ਰੁਕਨਦੀ ਇਕੋ ਰਬ ਧਿਆਇ । 

ਰਾਹ ਸੈਤਾਨੀ ਛਡ ਸਚੀ ਸਭ ਜਾਨ ਬੁਆਇ । 

ਸਤਜੁਗ ਅੰਦਰ ਸਚੁ ਦਿੜ ਕਾਰੋ ਕਦਮ ਸਵਾਬ । 

ਤਾਂ ਤੇ ਹੋਆ ਸਤ ਜੁਗ ਕਰੇ ਨ ਅਜਾਬ । 

ਤ੍ਰਤੇ ਅੰਦਰ ਸੇਖ ਜੀ ਇਕ ਬਿਨਾਂ ਕਦਮ ਸਵਾਥ । 

ਤਾਂ ਤੇ ਤ੍ਰੰ ਤਾ ਜੁਗ ਭਇਆ ਤ੍ਰੰ ਭਰਮੀ ਇਕੁ ਅਜਾਬ 1 

ਦੁਆਪਰ ਖਿਸੇ ਪੈਰ ਦੁਇ ਕਰਮ ਧਰਮ ਦੁਇ ਹੀਨ । 

£ਕਲਜੁਗ ਬਿਸੈ ਪੈਰ ਤ੍ਰੰ ਏਕ ਨਾਮ ਪਰ ਲੀਨ । 

ਕਲਜੁਗ ਅੰਦਰਿ ਏਕ ਨਾਮੁ ਇਕੋ ਪੈਰ ਪਛਾਨ । 

ਹੋਰੁ ਅਮਲ ਮਨਸੂਖ ਹਨਿਨ ਬਾਝੂ ਹਿਕਸਿ ਨਾਮ । 

ਹਿਕੋ ਨਾਮ ਖੁਦਾਕਿ ਦਾ ਜੇ ਏ ਭੀ ਕਰੇ ਨ ਯਾਦ । 

ਉਹੁ ਪਉਸਨ ਦੋਜਕ ਹਾਵੀਐ ਜੋ ਖਾਣਾ ਖਾਨ ਅਖਾਜ । 

ਬਾਝੁ ਰਿਆਜਤ ਬੋਦਗੀ ਮਲ ਭੁਖੁ ਖਾਇ ਨ ਕੋਇ । 

ਇਹੁ ਨਸੀਹਤਾਂ ਦੂਹਾਂ ਕਉ ਨਾਨਕ ਸਚੁ ਬਗੋਇ ॥ ੧੨੯ ।॥ 
ਸੁਆਲ ਪੀਰ ਬਹਾਵਦੀ ਸੂਰਾ ॥ 

ਆਖੇ ਪੀਰ ਬਹਾਵਦੀ ਸੁਣਹੋ ਨਾਨਕ ਸਾਹ । 

ਕੀਤੇ ਨੀ ਮਨਸੂਖ ਸਭ ਇਕ ਸਚੀ ਰਖਿ ਪਨਾਹ । 

ਜਿਤੀ ਬਿਦਾਇਤ ਦੁਨੀ ਵਿਚ ਫਿਰਕੇ ਥੀਏ ਅਪਾਰ । 

ਬੀਏ ਅਵਾਰ ਸਭੀ ਲੌਕਿ ਨ ਉਰਵਾਰਿ ਨ ਪਾਰ | 

ਕਲਜੁਗ ਅੰਦਰ ਨਾਨਕਾ ਨਵੀ ਸਵੀ ਫਿਰ ਕੀਨ । 

ਅਗਲੇ ਦੀਨ ਮਨਸੂਖ ਸਭ ਜੋ ਥੀਏ ਸੁ ਬੇਦੀਨ । 

ਦੀਨਾ ਦੇ ਸਿਰ ਦੀਨ ਤ੍ਰੰ ਪੀਰਾਂ ਦੇ ਸਿਰ ਪੀਰ । 

ਜੋ ਆਸੀ ਤੇਰੇ ਰਾਹੁ ਵਿਚ ਸੋ ਹੌਸੀ ਨਾਹਿ ਜਹੀਰ । 

ਤੂੰ ਹੈ ਮਾਲਕ ਖਲਕ! ਦਾ ਜਿਨ ਖਾਲਕੁ ਡਿਤਾ ਬੁਝਾਇ । 

ਕਰਕੇ ਸਭ ਸੁਮਾਰੁ ਜਗ ਬਿੰਦੀ ਇਕ ਖੁਦਾਇ । 

ਹਰਫਹੁ ਅੰਗਹੁ ਬਾਹਰਾ ਗਿਣਤੀ ਵਿਚ ਨ ਹੋਇ । 

ਜੋ ਤੁਧੁ ਡਸਾਇਆ ਨਾਨਕਾ ਸਭਣਾ ਦੇ ਸਿਰ ਸਇ । ੧੩੦ । 


. 16 ਵਿਚ ਭੰਨਾ ਸ਼ਬਦ ਹੈ, ਪੱਤਰ' (210/6) 
. 16 ਵਿਚ ਇਹ ਤੁਕ ਨਹੀ' ਹੈ । ਪੱਤਰਾ (ਉਹੀ) 
. 16 ਵਿਚੋ ਸ਼ਬਦ “ਮਲਕ ਹੈ ਪੁੱਤਰਾ (209/ਅ) 


ਹੀ 
੬ ੬ ,੬ 


ਲ=ਪਾਠ 273 


[ਦਿ 


ਜੁਆਲ ਕਾਜੀ ਰੁਕਨਦੀਨ ਸੂਰਾ ।। 
ਆਖੋ ਕਾਜੀ ਰੁਕਨਦੀ ਸੁਣਹੋ ਨਾਨਕ ਸਾਹ । 
ਬਾਰਾਂ ਕਿਥਹੁ ਆਵਦੀ ਸਚਾ ਕਹੋ ਸਨਾਹ । 
ਕਿਉਕਰ ਸੌਖੇ ਆਬ ਸਭ (ਫਿਰ) ਕਿਉ ਕਰਿ ਬਾਰਾਂ ਹੋਇ । 
ਅੰਬਰ ਬਾਝੁ ਸਿਤੁੰਨ' ਹੈ ਕਉਨ ਪਨਾਹਿ ਖਲੋਇ । 
ਤਲੇ ਜਿਮੀਨਾ ਕਉਣ ਹੈ ਖੋਮ ਖਲੌਤਾ ਭਾਰ । 
ਸਭ ਹਕੀਕਤ ਸੋਧ ਕਰ ਕਹੁ ਨਾਨਕ ਅਵਤਾਰ । 
ਏਹ ਹਕੀਕਤ ਜੋ ਡਸੇ ਸੋ ਪੀਰਾਂ ਦੇ ਸਿਰਿ ਪੀਰ । 
ਸਚਾ ਰਾਹ ਡਸੇ'ਦਿਆ ਕਦੀ ਨ ਹੋਇ ਜਹੀਰ ॥ ੧੩੧ ॥ 
ਜਵਾਬੁ ਨਾਨਕ ਸਾਹ ਸੂਰਾ ॥ 
ਆਸਥੋ ਨਾਨਕ ਸਾਹ ਸਚੁ ਸੁਣਹੋ ਰੁਕਨਲ ਦੀਨ । 
ਬਾਰਾਂ ਹੋਹਿ ਅਫਤਾਬ ਤੇ ਮਨ ਵਿਚਿ ਦੇਖਹੁ ਚੀਨ । 
ਖ਼ਾਰੀ ਆਬ ਸਮੁੱਦ ਕੀ ਸੂਰਜ ਲਏ ਉਠਾਇ । 
ਫਿਰਿ ਸੀਰੀ ਆਬ ਵਸਾਇਦਾ ਕੁਦਰਤ ਜਾਣ ਇਲਾਹਿ । 
ਛਪਨਿ£ ਕੋਟਿ ਫਰੇਸਤੇ ਤਾਬਿਆ ਮੈਕਾਈਲ । 
ਹਥਿ ਚੋਦੋਏ ਦੇਵਤਿਆ ਕਰਨ ਅਵਾਜੁ ਜਲੀਲ । 
ਜਦ ਹੋਂਦਾ ਹੁਕਮੁ ਖੁਦਾਇ ਦਾ ਤਬ ਸੂਰਜ ਛਡਦਾ ਆਬ । 
ਕਵੀਆ ਮੂਹਲੇ ਥੈਪਿ ਜਿਉ ਤਬ ਚਲਤੀ ਉਪਰ ਸਿਲਾਬ । 
ਜੋ ਅਸਮਾਨੀ ਦੇਵਤੇ ਉਲਵਾੀ ਕੁਦਸੀ ਨਾਮ । 
ਗ੍ਰਾਹ ਆਤਸ ਬਾਦ ਕੀ ਰਹਦੇ ਵਿਚ ਅਸਮਾਨ । 
ਜੋ ਧਰਤੀ ਵਿਚ ਫਰੇਸਤੇ ਸਿਫਲੀ ਨਾਮ ਕਹਾਇ । 
ਉਪਰੋ ਪਾਣੀ ਦੇਖ ਕਰਿ ਖਾਕ ਨ ਰੋਬਿ ਕਰਾਹਿ । 
ਬਾਦ ਨਾਰ ਅਰੁ ਆਬ ਕਉ ਖਾਕ ਮਿਲੀ ਜਬ ਜਾਇ । 
ਤਾਂ ਤੇ ਹੋਆ ਅੰਬਰ ਝੜ ਇਸ ਬਿਧਿ ਬਾਰਾਂ ਆਇ । 
ਬਾਰਾਂ ਤੁਖਮ ਜਹਾਨ ਦਾ ਸਭ ਰੂਹਿ ਪਛਾਨਹੁ ਸੋਇ । 
ਜੋ ਆਬ ਮਿਲੀ ਫਿਰ ਖਾਕ ਕਉ ਤਾ ਜੁਸੇ ਸਾਬਤ ਹੋਇ । 
ਆਪਣੇ ਹੀ ਬੁਖਾਰ ਤੇ ਆਪੇ ਜੁਸੇ ਬਣਾਇ । 
ਜੈਸੀ ਬਿਬ ਦਰੀਆਵ ਦੀ ਉਪਜਨ ਬਿਨਸ ਕਰਾਹਿ । 
ਆਪੇ ਆਇਆ ਜਗਤ ਵਿਚ ਸਾਜੇ ਬੇਦ ਕਤੇਬ । 
ਕਉਤਕ ਦੇਖਣ ਕਾਰਣੇ ਝਗੜੇ ਬਹੁਤੇ ਭੇਦ । 


1. ਇਹ ਤੁਕ ਗੁ. ਨਾ. ਯੂ. 16 ਵਿਚ ਸ਼ਬਦ 'ਅਜਤ੍ਰਨ” ਹੈ । ਪੱਤਰਾ (210/ਅ) 
&,. ਗੁ: ਨਾ: ਯੂ. 16 ਵਿਚ ਮੂਲ ਵਿਚ ਸ਼ਬਦ 'ਪੁਛਨ' ਸੀ ਜੌ ਗ਼ਲਤ ਹੈ । ਪੱਤਰ (211/6) 


0/6702€0 £॥ 8785 019713/ /2/3/) / #%%787037061/2.0/6 


ਮੱਕੋ ਮਦੀਨੇ ਦੀ ਗੋਸ਼ਟਿ 


ਭੇਦ ਬਣਾਏ ਭੀਤ ਜਗ ਕਾਰਨ ਜਗ ਅਮੇਧਿ ।” 

ਜਾਂ ਇਤੀ ਗਲ ਨ ਹੋਵਏ ਸਭ ਆਲਮ ਹੋਇ ਨਖੋਧ । 

ਧ੍ਰਤੀ ਦਿਸਟ ਨ ਆਵਈ ਤਉ ਕਉਤਕ ਕਿਉ ਕਰ ਹੋਇ । 
ਆਦਿਸਟ ਦਿਖਾਇਆ ਸਤਿਗੁਰੂ ਜਨ ਨਾਨਕ ਸਚੁ ਥਗੋਇ । 
ਨਾ ਮਾਰੇ ਨਾ ਮਾਰੀਐ ਬੈਧ ਮੁਕਤਿ ਵਿਚ ਨਾਹਿ । 

ਬਾਣਾ ਖਾਕੀ ਪਹਰ ਕਰ ਡਿਤਾ ਖੁਦਾਇ ਭੁਲਾਇ । 

ਰਹਿਆ ਖੁਦਾਇ ਖੁਦ ਵਿਚਿ ਜੋ ਰਮਿਆ ਚਉਰਾਸੀ ਲੋਇ 1 
ਸਭਣਾ ਅੰਦਰ ਇਕ ਰਬੁ ਜਨ ਨਾਨਕ ਸਚੁ ਬਗੋਇ । 
ਭੈਨਣ ਘੜਨੁ ਸਮਰਥੁ ਰਬ ਉਤਪਤ ਪਰਲਉ ਆਪ । 

ਆਪੇ ਨਾਰੀ ਪੁਰਖੁ ਹੈ ਆਪੇ ਮਾਈ ਬਾਪ । 

ਅੰਬਰ ਆਦਮੁ ਕਲਾ ਹੈ ਧਰਤੀ ਅਮਾ ਹਵਾਇ । 

ਲਖ ਚਉਰਾਸੀ ਆਲਮਾ ਧਰਤੀ ਹੀ ਉਪਜਾਇ । 

ਸਭ ਕੀ ਖ਼ਾਦਰ ਧਰਤ ਹੈ ਆਬੀ$ ਕਹੀਐ ਬਾਪ । 

ਆਪੋ ਆਪਣੇ ਚਲਤ ਕਰ ਰੋਆ ਮਾਈ ਬਾਪ । 

ਸੁੰਮੁਨਾਂ ਮੁਕਨੁ ਕਰ ਰਹੁ ਅਲਹ ਸਿਉ ਲਿਉ ਲਾਇ 1 
ਅਲਹੁ ਤਧੁ ਵਿਚ ਭੇਦਿ ਨਾਹਿ ਨਾਰੀ ਪੁਰਖੁ ਕਹਾਇ 1 
ਬਾਦੀ ਨਾਰੀ ਦੇਵਤੇ ਕੁਵਤੇ ਰੂਹਿ ਹੈ ਦੋਇ 1 

ਦੋਨੋ ਕੀ ਜਬ ਰੋਇ ਗ੍ਰਹਿ ਰੂਹੁ ਕਹਾਏ ਸੋਇ । 

ਜਿਚਰੁ ਆਬ ਨ ਖਾਂਕ ਹੋਹਿ ਤਿਚਰੁ ਹੋਹਿ ਨ ਰੂਹਿ । 

ਜਾਂ ਹੋਵਨਿ ਚਾਰੋ ਇਕ ਠਾਇ ਕਰਹਿ ਅਵਾਜਾ ਅਲਹ ਹੂਹਿ । 
ਧਰਤੀ ਹੇਠ ਖੁਦਾਇ ਹੈ ਜੋ ਥੈਮ ਖਲੋਤਾ ਭਾਰ । 

ਅਜੁਗੁਰ ਅਰ ਸੰਸਾਰ ਕਛਿ ਮਗਰਿ ਮਛ ਅਪਾਰ । 

ਸਭ ਕਰਾਮਾਤ ਖੁਦਾਇ ਦੀ ਆਪਹੁ ਕਛੂ ਨ ਹੋਇ । 

ਕਰੇ ਕਰਾਇ ਆਪ ਰਬੁ ਜਨ ਨਾਨਕ ਸਚੁ ਬੁਗੋਇ । 
ਅਰਬਾ ਨਾਸਰ ਆਪ ਰਬੁ ਆਪੇ ਨੇਸਤ ਅਰਬੂ ਦੁ ! 

ਆਧੇ ਆਸਕੂ ਇਸਕ ਆਪ ਆਪੇ ਮਿਹਰ ਮਹਿਬੂਬੁ ! 

ਸਭ ਸਿਲਾਬਾ ਜਿਮੀ ਦੀਆ ਸੋਖ ਲਈ ਅਫਤਾਬ । 

ਫਿਰਿ ਸੀਰੀ ਜਲ ਹੋਇ ਬਰਸਦਾ ਜਾ ਆਇਆ ਵਿਚਿ ਮਹਿਤਾਂਬ 1 


ਹੁੰਦ ੯੭ ੧੨ 


ਮੂਲ ਆ ਸ਼ਬਦ ਅਸਮੋਧ (ਅਜ਼ਵ ਮੋਧ) ਸੀ ਪਰੰਤ੍ਰ ਏਥੇ ਉਪਰੋਕਤ ਸ਼ਬਦ ਵਧੇਰੇ ਢਕ ਹੈ ਜ਼ 
ਗੁ. ਨਾ. ਯੂ. 16 ਵਿਚ“ ਲਿਆ ਹੈ । ਪੁੱਤਰ! (211/ਅ) 

ਗ. ਨਾ. ਕੂ. 16 ਵਿਚ ਸ਼ਬਦ 'ਪਾਣ” ਹੈ । ਪੱਤਰਾ (2126) 

ਅੱਗੋ ਦੋ ਤੁਕਾਂ ਦੀ ਸੰਯੁਕਤੀ ਸੀ ਜੋ ਪਾਠ ਗੁ.ਨਾ.ਯੂ. ਅਨੁਸਾਰ ਕਰ ਦਿੱਤ ਹੈ । ਪੱਤਰਾਂ (212/ਓ) 
ਮੂਲ ਵਿਚ ਸ਼ਬਦ “ਪਤਸਠ” ਹੈ ਸੀ ॥ 


(ਕ-ਪਾਠ 215 


ਮਿਸਰੀ ਖਾਕ ਮਹਤਾਬ ਦੀ ਸਹਦਿ ਇਖ ਬਹੁ ਸੀਰ । 

ਖਾਰੀਯੋ ਸੀਰੀ ਤਾਂ ਹੋਵੇ ਜਾਂ ਮਿਲੀ ਮਿਠਿਆਈ ਨੀਰ । 

ਸਭ ਮਿਕਿਆਈਆਂ ਨਾਮ ਵਿਚਿ ਨਾਮੋ ਸਭ ਕਛੁ ਹੋਇ । 

ਨਾਮੁ ਅਮੋਲਕ ਵਸਤ ਹੈ ਪਰਖ ਨ ਜਾਣੋਂ ਕੋਇ । 

ਨਾਮ ਵਿਕਾਣਾ ਕਚ ਆਪ ਲਇਆ ਵਣਜਾਰੇ ਠਾਗ । 

ਫਿਰਿ ਉਥੇ ਲਾਲ ਨ ਟਿਕਈ ਅੰਤ ਜਾਹਿਗੋ ਹਾਗ । 

ਹੀਰੇ ਜੈਸੀ ਵਸਤੁ ਹੋਇ ਕਉਡੀ ਮੁਲ ਨ ਪਾਇ । 

ਤੇਰੋ ਜੇਹਾ ਫਲੁ ਲਗਾ ਜਨ ਨਾਨਕ ਸਚੁ ਬਤਾਇ ॥ ੧੩੨ ॥ 
ਸੁਆਲ ਪੀਰ ਬਹਾਵਦੀ ਸੂਰਾ ॥ 

ਆਖੇ ਪੀਰ ਬਹਾਵਦੀ ਸੁਣਹੋ ਨਾਨਕ ਸਾਹ । 

ਪੀਰਾਂ ਦੇ ਸਿਰ ਪੀਰ ਤੂੰ ਪਾਤਸਾਹਾ ਦੇ ਸਿਰ ਪਾਤਸਾਹ । 

ਸਭੋ ਇਲਮ ਵਿਰੋਲ ਕਰ ਕੀਤੇ ਬਹੁਤ ਕਮੀਲ । 

ਖੋਜਤ ਖੋਜਤ ਪਾਇਆ ਤੂੰ ਨਾਨਕ ਸਾਹ ਫਕੀਰ । 

ਅਲਹਿ ਫਕੀਰਾਂ ਭੇਦ ਨਹਿ ਇਕੌ ਜਾਤ ਸਫਾਤ । 

ਕਾਇਮ ਸੇਈ ਕਿਆਮਤੀ ਜੋ ਪੜਦੇ ਕਲਮਾ ਪਾਕ । 

ਇਕੋ ਇਕ ਖੁਦਾਇ ਹੈ ਲਖ ਚੌਰਾਸੀ ਮਾਹਿ । 

ਜੋ ਮਹਗਮ ਥੀਵੈ ਖੁਦਾਇ ਦਾ ਤਿਸੁ ਦਰਗਹ ਠਾਕ ਨ ਪਾਇ । 

ਆਪੇ ਆਲਮੁ ਸਿਰਜਿ ਕੇ ਫਿਰਿ ਆਪੇ ਲਏ ਸਮਾਇ । 

ਹੋਰੁ ਨ ਯੇਆ ਖੁਦਾਇਕੋਂ ਜੋ ਗਲਾਂ ਕਹੇ ਸੁਣਾਇ । 

ਬਾਦੀ ਆਬੀ ਆਪ ਹੈ ਆਪੇ ਅਗਨ ਕਹਾਇ । 

ਆਧੇ ਖਾਕੀ ਹੋਇ ਕਰਿ ਆਪੇ ਕੀਏ ਬਣਾਇ । 

ਅੰਤੁ ਨ ਕਿਨਹੀ ਪਾਇਆ ਪੀਰ ਫਕੀਰ ਪਾਤਿਸਾਹ । 

ਸਚ ਤੁਧੇ ਬੁਝਿਆ ਨਾਨਕ ਕਹੇ ਬਹਾਵਦੀ ਸਾਹ ॥ ੧੩੩ ॥ 
ਜਵਾਬੁ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਸਾਹ ਸਚੁ ਸੁਣਹੁ ਬਹਾਵਦੀ ਸਾਹ । 

ਹਉ ਜੋਇੰਦਾ ਸਚੁ ਨੋ ਸਚਾ ਦੇਇ ਸਨਾਹਿ । 

ਤੁਾਏ ਹਦਾਂ ਸੋਧੀਆਂ ਹੁਣ ਮਕੇ ਪਹੁਤਾ ਆਇ । 

ਜੋ ਇਥੇ ਹੋਇ ਕੈ ਨਿਬੜੇ ਦਰਿ ਸੋਈ ਪਉਸੀ ਥਾਇ । 

ਆਪੇ ਆਖੇ ਸੁਣੇ ਆਪ ਆਪੇ ਬੇਦ ਪੁਰਾਨ । 

ਆਪੇ ਹੀ ਕਤੇਬ ਕਥ ਸੂਰਾ ਮਸਲਾ ਜਾਨ । 

ਆਪੇ ਪੀਰ ਬਹਾਵਦੀ ਆਪੇ ਰੁਕਨਲ ਦੀਨ । 

ਆਪੇ ਸੈਦ ਜਲਾਲ ਹੈ ਕਾਮਾਲ ਜਮਾਲ ਲਦੀਨ । 


1, ਗੁ. ਨਾ. ਯੂ. 16 ਵਿਚ ਇਹ ਤੁਕ ਨਹੀਂ ਹੈ । ਪੱਤਰ। (213/6) 


0670260 00 736 0073/ /713) / ॥00%.78103706100.0)। 


ਸੁਆਲ ਕਾਜੀ ਰੁਕਨਦੀਨ ਰਿਸਾਲ ॥ 


੨) 


ਮੱਕੇ ਮਦੀਲੇ ਦੀ ਗੌਸ਼ਟਿ 


ਹਾਜੀ ਕਾਜੀ ਇਸਹਾਬ ਆਪ ਪੀਰ ਪੈਕੇਥਰ ਆਪ । 
ਸਭਣਾ ਵਿਚ ਖੁਦਾਇ ਹੈ ਜਿਸਦਾ ਮਾਇ ਨ ਬਾਪ । 
ਬੇਗੰਨ ਥੇਚਿ ਗੂੰਨ ਹੈ ਬੇਸੁਭਹੁ ਬੇਨਮੂਨ । 

ਸੂਰਤ ਸੀਰਤ ਬਾਹਰਾ ਜਿਹ ਖੋਜਤ ਬਡੇ ਅਖੂਨ । 

ਜਿਸ ਦਾ ਕੁਝ ਨ ਬੁਝੀਐ ਠਉਂੜੀ ਜਾਇ ਮੁਕਾਮਿ । 
ਅਲਹ ਲਾਮਕਾਮ ਹੈ ਜਿਸਦੀ ਸਚੁ ਕਲਾਮੁ । 

ਬਲ ਚਰਾਗ ਗੌਰ ਪਰ ਕਾਜੀ ਤੇ ਉਲਮਾਇ । 

ਮੁਲਾਂ ਕਾਜੀ ਬਾਮਣੁ ਸੜ ਸੁਣ ਕਰਨਿ ਗੁਨਾਹਿ । 

ਮਿਸਰ ਪੰਡਿਤ ਜੋਤ ਕੀ ਜੋ ਵਡ ਹਿੰਦੂਆ ਕੇ ਪੀਰ । 
ਬਲੇ ਚਰਾਗ ਨ ਮੜੀ ਪਰ ਕੁਤੇ ਕਰਨ ਹਗੀਰ । 

ਫਕਰ ਅਲਹਿ ਦੇ ਪੁਤਰ ਹਨਿ ਫਕਰ ਅਲਹ ਦੀ ਜਾਤ । 
ਬਲਨ ਚਰਾਗ ਅਗੈਬ ਦੇ ਦਿਸਨ ਦਿਹੁ ਤੇ ਰਾਤ । 
ਕਾਜੀ ਮੁਲਾਂ ਜੋਇਸੀ ਫਕਰਾਂ ਨਾਲ ਅੜੌਨ । 

ਵਿਚਿ ਦਿਸਨ ਦੋਜਕ ਹਾਵੀਐ ਬਿਛੂ ਨਾਗ ਲੜੈਨ । 
ਕਾਨ ਮਿਜਾਲੂ ਨਾਗ ਕਟ ਸਿਰਾ ਬਿਨਾਹ ਦਾ ਖਾਹਿ? । 
ਫਿਟ ਤਿਨਾ ਦਾ ਜੀਵਿਆ ਜੋ ਫਕਰਾਂ ਨਾਲ ਅੜਾਹਿ ॥ ੧੩੪ ॥ 


ਰੁਕਨਲੁ ਕਾਜੀ ਸਚੁ ਅਲਾਏ ਸੁਣ ਨਾਨਕ ਦੇਵਾਨਾ । 

ਹਾਜੀ ਕਾਜੀ ਪੈਰ ਬਹਾਵਦੀ ਆਖਣ ਚਾਰ ਇਮਾਮਾ । 

ਕਹੇ ਕਲਾਮ ਮਜੀਦ ਭੁਰਾਨਾ ਸਭਣਾ ਇਕੁ ਬਖਾਨਾ । 

ਅਵਲ ਹਿਕੋ ਪਾਕ ਇਲਾਹੀ ਦੂਜਾ ਆਲਮਾਂ ਜਾਨਾਂ । 
ਰਬ ਆਪਣੇ ਨੂ ਰੂਹ ਕੀਆ ਸੈਤਾਨਾ ਜਿਨ ਸਗਲੀ ਸ੍ਰਿਸਟਿ ਭੁਲਾਈ । 

ਆਪ ਇਲਾਹਦਿ ਰਹਿਆ ਲੁਕਾਨਾ ਸਿਰ ਸੈਤਾਨ ਬੁਰਾਈ । 
ਜੇ ਕੌ ਕੌਮ ਵਿਗਾੜੇ ਆਦਮ ਸੌ ਸਿਰ ਦੌਸ ਸੈਤਾਨੇ ਦੇਵਹੁ । 

ਸੂਰਤ ਸੀਰਤ ਨਦਰਿ ਨ ਆਵੇ ਗੈਬੀ ਸੀ ਲੁਟ ਲੇਵਹੁ । ਰ੍ 
ਸਚੇ ਸਾਹਿਬ ਸੋਗੁ ਮਰਾਹੀ ਰਾਚਿ” ਸੈਤਾਨੀ ਲਾਗੀ । 

ਹੁੰਮੜ ਧੁੰਮੜ ਸੋਰ ਲੜਾਈ ਸਭ ਸੈਤਾਨੀ ਬਾਜੀ । 


ਇਹ ਤੁਕ ਮਲ ਵਿਚ“ ਰਹਿ ਗਟੀ ਲਗਟ ਹੈ ਜੌ ਗੁ. ਨ. ਯੂ. 16 ਵਿਚ ਲੈ ਕੇ ਪਾਈ ਹੈ । 
ਪੱਤਰ! (213/ਅ) 

ਗੁ.ਨਾ.ਯੂ. ਵਿਚ ਪਾਠ “ਨ ਸਿਰਾ ਤਿਨਾਂਹ ਦਾ ਕੀਆ ਖਾਹਿ” ਜੋਂ ਅਸਪਸ਼ਟ ਹੈ। ਪੱਤਰਾ (214/6) 
ਗੁ. ਨਾਂ. ਯੂ. 16 ਵਿਚ 'ਆ ਦਿਮ” ਸ਼ਬਦ ਹੈ । ਪੱਤਰਾਂ (ਉਹੀ) , 

ਮ੍ਰਲ ਵਿਚ ਸ਼ਬਦ 'ਲਾਤ” ਸੀ ਜੋ ਅਸ਼ਧ ਹੌਂਣ ਤੋਂ ਗੁ. ਨਾ. ਯੂ. 16 ਵਿਚ ਪਾਠ ਲਿਆ ਹੈ । ਪੱਤਰਾਂ 
(214/6) 


ਲ-ਪਾਠ 0 


ਆਤਸੀ ਸੁਰਤ ਬਣਿਆ ਸੈਤਾਨਾ ਜਿਨ ਆਲਮੁ ਸਭ ਵਸ ਕੀਆ । 

ਜਾਨ ਹੈਵਾਨ ਇਨਸਿ ਨਬਾਤੀ ਸਗਲੋਂ ਮੌਰੇ ਜੀਆ । 

ਨਫਸ ਸੈਤਾਨੁ ਸਦਾ ਸੈਗ ਰਹਤਾ ਜਿਨ ਸੁਧ ਬੁਧ ਸਭ ਬਿਸਰ'ਈ । 

ਚਉਰਾਸੀ ਜੀਆ ਜੈਤਾ ਸਭਸੇ ਲਾਤ ਲਗਾਈ । 

ਚੋਗੀ ਕੌਮੀ ਵਰਜੇ ਸੈਤਾਨਾ ਬਦੀਆ ਰਾਹ ਬਤਾਏ । 

ਜੋ ਸੈਤਾਨੇ ਮਾਣੂ ਫੇੜੇ ਮੰਦੀ ਕੌਮੀ ਲਗਾਏ । 

ਆਖੇ ਰੁਕਨਲ ਸੁਣਹੋ ਨਾਨਕ ਸਭੋ ਸੈਤਾਨ ਪਸਾਰਾ । 

ਕੋਈ ਮਧੇ ਸਾਬਤ ਬੈਦਾ ਕੋਈ ਰਹਿਆ ਨਿਆਰਾ । 

ਮਨ ਉਹਫੁ ਨਫਸ ਕੀ ਜਾਤਾ ਫਕਦ ਰਬ ਪਛਾਨਹੁ । 

ਨਫਸੇ ਅਲਹ ਭੇਂਦੁ ਨ ਦੂਜਾ ਇਕੋਂ ਹੀ ਰਬ ਜਾਨਹੁ । 

ਨਫੀ ਅਰ ਸਬਾਤ ਦੂਹਾਂ ਮੈਂ ਨਾਹੀ ਕਹਣੇ ਵਿਚਨ ਆਇਆ । 

ਬੇਦ ਕਤੇਬਾ ਮਹਿ ਰਬ ਨਾਹੀ ਸਭਣਾ ਦੇ ਮਨ ਭਾਇਆ । 

ਮਾਦਰ ਪਦਰ ਕੁਟੰਬ ਨ ਭਾਈ ਜੋਨ ਅਜੋਨੀ ਨਾਹੀ । 

ਭੁਲੇਂ ਕਾਫਰ ਤੇ ਇਸਲਾਮਾ ਕਰਦੇ ਕੂੜ ਲੜਾਈ । 

ਹਿਕੋ ਸਾਹਿਬ ਤੇ ਦੁਇ ਹਦੀ ਕਿਸੁ ਰਦੀ ਕਿਸੁ ਥਾਪੇ । 

ਭੂਲ ਅਭੂਲ ਦੋਨੋਂ ਮਾਹੀ ਦੀਨ ਬਨਾਏ ਆਪੇ । 

ਜੈਸੇ ਤਾਨ ਨ ਹੋਦਾ ਨਾਨਕ ਕੋਇ ਨ ਕਿਸਹੁ ਜਾਣੇ । 

ਬਾਝ ਸੈਤਾਨੀ ਰਾਹ ਨ ਚਲਦੇ ਹਿੰਦੂ ਮੁਸਲਮਾਨੇ । 

ਅਠ ਸੈ ਫਿਰਕਾ ਹਿੰਦੂ ਥੀਏ ਕੀਤੇ ਰਬ ਗੁਮਰਾਹੀ । 

ਮੁਸਲਮਾਨ ਬਹਤਰ ਫਿਰਕੇ ਡਾਢੀ ਧੁੰਮ ਮਚਾਈ । 

ਈਸਾ ਮੂਸਾ ਈਕੋ ਮਾਏ ਏ ਭੀ ਰਬ ਭੁਲਾਏ । 

ਆਪਣਾ ਆਪੁ ਛਪਾਇਆ ਅਲਹ ਸਭ ਨਾਲ ਸੈਤਾਨੇ ਲਾਇ । 

ਜੇਸੇ ਤਾਨੁ ਨ ਸਾਜੇ ਅਲਹੁ ਤਾਂ ਆਲਮ ਕੌਣ ਬਣਾਏ । 

ਘਟਿ ਘਟਿ ਅੰਤਰ ਸਬ ਨਿਰੈਤਰਿ ਸਭ ਘਟਿ ਅਮਰ ਚਲਾਏ । 

ਸਤ ਸੈ ਹਿਕਮਤਿ ਹੁਜਤ ਸਾਜੀ ਖਲਕ ਭੁਲਾਵਣਿ ਤਾਈ । 

ਸਭਾ ਲਾਏ ਧੁਧ ਜਲਾਲਾਂ ਜਾ ਸਿਕਮੇ ਅਗਨਿ ਸਮਾਈ । 

ਸਭਾ ਨਫਸ ਸੈਤਾਨੇ ਮਾਰੀ ਰਬੁ ਨ ਕੋਇ ਪਛਾਨੇ । 

ਜੇ ਸੈਤਾਨੀ ਕੋਮ ਵਿਸਾਰੇ ਤਾ ਅਲਹੁ ਦੇ ਮਨਮਾਨੇ । 

ਲਾਇਲਾ ਅਲਹ ਸਭਣਾ ਮਹਿ ਕੰਜੀ ਰਬ ਬਣਾਈ । 

ਨਬੀ ਮਰੋਮਦ ਜੈਦਰਾ ਤੋੜੇ ਤਉ ਮੁਸਲਤਾਨੁ ਕਹਾਈ ॥ ੧੩੫ ॥ 
ਸੁਆਲ ਨਾਨਕ ਸਾਹ ਸੂਰਾ ਰਿਸਾਲਾ ॥ 

ਨਾਨਕ ਆਖੋ ਸੁਣਹੋ ਰੁਕਨਲ ਸਚਾ ਸੁਣਹੁ ਸੁਨਾਹ । 


44 ਤਕ... ੪. <<... 
1. ਮੂਲ ਵਿਚ “ਭਰਮਾਈ! ਸੀ ਜੰ ਗੁ. ਨ, ਯ੍ਰ. 16 ਵਿਚੋ ਪਾਠ ਲਿਆ ਹੈ । ਪੱਤਰਾ (214/ਅ) 


ਮੱਕੇ ਮਦੀਨੇਂ ਦੀ ਗੋਸ਼ਫਿ 


ਲਾਇਲਾ ਅਲਹ ਸਭਣਾ ਮਹਿ ਸਭ ਕੇ ਸਿਰ ਪਾਤਸਾਹ । 
ਸਿਫਤੀ ਕਾਸਦ ਅੰਤ ਨ ਓੜਕ ਲਖ ਆਵਹਿ ਲਖ ਜਾਵਹਿ । 
ਨਾਨਕ ਸਰਨ ਪਰੇ ਗੋਬਿਦ ਕੀ ਫੇਰ ਨ ਆਵਹ ਜਾਵਹ । 
ਇਤਣੀ ਗਲੇ ਹਿੰਦੂ ਡਰਤੇ ਜਾਹਲ ਮਾਤ ਜਿਨਾਹ ਦੀ । 

ਹਿੰਦੂ ਤੇ ਨਹ ਮੁਸਲਮਾਨ ਹੋਇ ਤੁਰਕਨ ਹਿੰਦੂ ਕਾਢੀ । 

ਦੋਨੋ ਭਾਈ ਰਲ ਮਿਲ ਬੈਠਹੁ ਦੁਖ ਸ਼ੁਖ ਰਲ ਕਰ ਭੋਗਹੁ । 

ਤੁਮ ਆਪਣੇ ਹਮ ਆਪਣੇ ਕੌਣੇ ਸਹਜੀ ਲਿਹੁ ਸੈਜੋਗਹੁ । 

ਮਰਨਾ ਪਰਨਾ ਕਾਜ ਕੁੜਮਾਈ ਆਪਸ ਮੈ ਬੈਡ ਖਾਈਐ । 
ਕਚਾ ਕੋਠਾ ਹਿੰਦੂ ਖਾਣਾ ਜੋ ਫੁਰਮਾਏ ਸਹੀਏ । 

ਜੋਰ ਨ ਭਾਵੈ ਅਲਹ ਅਗਮ ਕੌ ਜੌ ਜੀਆਂ ਕਉ ਦੁਖ ਦੇਵਹਿ । 
ਆਪਣੀ ਓੜ ਅੰਗ ਨਹਿ ਕੀਜੇ ਦੇਇ ਪ੍ਰਸਾਦ ਸੋ ਲੋਵੇ । ਰ 
ਜਹਾਂ ਸੈਗਤਿ ਗੁਰਮੁਖਿ ਕੀ ਹੋਵੈ ਤਹਾਂ ਸਦਾ ਚਲ ਜਾਵੈ । 
ਆਪਾ ਵਰਜ ਫਕਰ ਕਉ ਮਿਲੀਐ ਸਭ ਕੂੜੇ ਸਟ ਕਰ ਦਾਵੈ । 
ਨਾਨਕੁ ਗੋਬਿੰਦ ਕਾ ਹੈ ਬੈਦਾ ਜਿਉ ਰਾਖੇ ਤਿਉ ਰਹੀਐ । 

ਜੌ ਕਛੁ ਆਵੈ ਅਲਹ ਵਲੋ" ਮਿਠਾ ਕਰਿ ਸਿਰ ਸਹੀਐ । 


ਸੁਆਲੂ ਰੁਕਨਦੀਨ ਰਿਸਾਲ । 


ਰੁਕਨਲ ਆਖੇ ਸੁਣਹੋ ਨਾਨਕ ਸਚੇ ਸੁਣਹੁ ਨਿਆਏ । 

ਹਿੰਦੂ ਤੁਰਕ ਥੀਏ ਦੁਇ ਭਾਈ ਸਕੇ ਮਾਪਿਉ ਜਾਏ । 

ਹਿੰਦੂ ਤੁਰਕ ਸਕੇ ਦੁਇ ਭਾਈ ਮੁਢਹੁ ਸੈਤਨ ਭੁਲਾਏ । 
“ਦਨੋ ਰੂਪ ਕੀਏ ਰਥਿ ਸਾਚੇ ਕੰਚਨਿ ਰੂਪ ਬਣਾਇ । 

ਦੋਵੇ ਰਾਹ ਕੀਏ ਰਬ ਸਾਚੇ ਜੈਸਾ ਕੈਚਨ ਹੋਈ । 

ਹੁਜਤ ਹਾਜਤ ਖੋਟ ਮਿਲਾਇਆ ਇਸ ਬਿਧਿ ਖੋਟੇ ਦੋਈ । 
ਮਨੀ ਗਰੂਰਤਿ ਕਬਰੁ ਹਉਮੈ ਦੁਨੀਆ ਦਾਵੈ ਲੜਨਾ । 
ਦੁਨੀਆਂ ਕੈਮ ਨ ਆਵੇ ਮਾਨਕ ਈਵੈ ਅਜਾਈ ਮਰਨਾ । 
ਕਤੇਬ ਕੁਰਾਨੇ ਵਿਚ ਰਬ ਆਖਿਆ ਹਿਕੋ ਸਚਾ ਸਾਈ” । 
ਦੂਜਾ ਖੋਟੂ ਮਿਲਿਆ ਵਿਚਿ ਮਾਇਆ ਭੁਲੀ ਬਹੁਤੀ ਰਾਹੀ 1 
ਹਿੰਦੂ ਤੁਰਕ ਦੂਹਾਂ ਹਦਿ ਕੀਨੀ ਦੁਇ ਰਣ ਬੈਮ ਗਡਾਏ ! 
ਦੋਨੋ ਭੈਨ ਘੜੀਸਨ ਜਾਹਲ ਜੋ ਸੈਤਾਨ ਭੁਲਾਏ । 

ਗਉ ਸੂਰ ਦੁਇ ਚੇੜ ਬਣਾਈ ਖਾਜ ਅਖਾਜ ਪਰ ਲੜਨਾ ! 
ਦੋਨੋ ਮਾਸ ਨਿਪਾਕ ਰਬ ਕੀਨੇ ਨਾਂਹੇ ਅਜਾਈ ਮਰਨਾ । 


ਅਗੇ ਦੋ ਤਕਾਂ ਦੀ ਸੰਯੁਕਤੀ ਹੌਣ ਤੋ ਪਾਠ ਗੁ. ਨਾ- ਯੂ 16 ਵਿਚ ਲਿਆ ਹੈ। ਪੱਤਰਾ 215“ 16 
ਮਲ ਵਿਚੋਂ ਤੁਕ ਰਹੀ ਲਗਦੀ ਹੈ ਜੌ ਉਪਰੌਕਤ ਖਰ ੜੇ ਵਿਚ“ ਲਈ) ਹੈ। ਪੱਤਰਾਂ (216/6) 


ਹੁਲ=ਪਾਠ 279 


ਵਿਚ ਕੁਰਾਨੇ ਕਹਿਆ ਖੁਦਾਈ ਸਭ ਵਿਚਿ ਮੋਰਾ ਵਾਸਾ । 
ਜਿਤਣੀ ਸੂਰਤ ਅਰਬਾ ਨਾਸਰ ਰੋਜਨ ਕਰੀਐ ਤਾਸਾ । 

ਜਿਬਹ ਬਕਰੋਕ ਤਾਸ ਜਰੋ ਬਸਰਿ ਵੇਚੇ ਕੋਈ । 

ਤਿਸਦੇ ਉਪਰ ਨਬੀ ਮਹੈਮਦ ਜਾਮਨ ਮੂਲ ਨ ਹੋਈ । 

ਗੁਮਾਨੁ ਨ ਕਰੀਐ ਸੂਰਤ ਬੇਈ ਇਕੋਂ ਜੇਹਾ ਜਾਨੋ । 

ਨਾਨਕ ਬੇਸਕ ਸਚੁ ਬਖਾਨੇ ਸੋਈ ਪਵੇ ਖਜਾਨੇ । 

ਹਿੰਦੂ ਹੋਇ ਦੁਨੀਆ ਵਿਚਿ ਰਹੀਐ ਬੇਦ ਹਥੀਆਰ ਹਥ ਮਾਹੀ । 
ਤਾਕਉ ਕਾਂਬੁ ਨ ਕਬਹੂ ਖਾਵੇ ਜੋ ਐਸੀ ਭਾਂਤ ਰਹਾਈ । 

ਹਿੰਦੂ ਤੁਰਕ ਚਲੇ ਦੁਇ ਝੁਗੜੇ ਪਰਜਾ ਪਰਲੋ ਹੋਇ ' 

ਹੋਇ ਕਤਲਾਮੇ ਦੋਊ ਦੁਨੀਆਂ ਪਰ ਅਨਦਿਨ ਦੁਖੀਏ ਦੋਈ । 
ਇਹ ਦੁਇ ਝਗੜਾ ਨਿਬੇੜੇ ਕੋਈ ਸੋਈ ਫਕਰ ਕਹਾਵੇ । 

ਨਾਨਕ ਇਕੋਂ ਰਾਹ ਪਕੜ ਕਰ ਝੂਠ ਉਠਾਈਅਨ ਦਾਵੇ ॥ ੧੩੭ ॥ 


ਜਵਾਬੁ ਨਾਨਕ ਸਾਹ ਰਿਸਾਲਾਂ । 
ਸੁਣਹੋ ਰੁਕਨੁਲ ਨਾਨਕ ਬੋਲੋ ਸਭ ਕਛੁ ਹਥੁ ਤੁਸਾਹਾ | 


ਜੋ ਕਿਛੁ ਕਰਹੁ ਸੋਇ ਹੋਇ ਨਿਬੜੇ ਦਾਵਾ ਕੂੜ ਉਠਾਹਾ । 
ਜੇ ਸਕੁ ਜਾਇ ਭਰਮ ਕਾਂ ਰੁਕਨੁੂਲ ਹੋਵੇ ਪਾਕ ਤਦਾਹੀ । 
ਨਾਤਰ ਭੈਨ ਘੜੀਸੀ ਉਮਤਹਿ ਕਥੀ ਸੀ ਦੁਇ ਰਾਹੀ । 
ਆਪ ਇਲਾਹੀ ਰਾਜ ਭਰੇਗਾ ਗੋਬਿਦ' ਸਾਹ ਹਮਾਰਾ । 
ਹੁਮੜ ਧੁਮੜ ਰਾਹਿ ਸੈਤਾਨੀ ਭੈਨ ਸਗਲੇ ਸੈਸਾਰਾ । 
ਕਲਜਰਗ ਕਾ ਭਾਰਾ ਹਮਰੇ ਸਿਰ ਉਮਤ ਕਲੀ ਤਰਾਵਹਿ । 
ਵਾਹਗੁਰੂ ਜਪੁ ਮੰਤਰ ਦੀਆ ਪੜ ਅਮਰਾ ਪਦਵੀ ਪਾਵਹ । 
ਕਲਜੁਗ ਰਦ ਕੀਏ ਦੁਇ ਫਿਰਕੇ ਹਿੰਦੂ ਮੁਸਲਮਾਨਾ । 
ਤੀਜਾ ਮਜਬੁ ਚਲਾਇਆ ਖਾਲਸੁ ਮੁਸਕਲੁ ਥੀਆ ਅਸਾਨਾ 1 
ਜੋ ਫੁਰਕਾਨੇ ਅਮਲ ਬਤਾਏ ਸੋਈ ਹਾਜਰ ਕੀਜੇ । 

ਰਬ ਕਲਾਮ ਰਖਹਿ ਦਇ ਅੰਦਰਿ ਏਕ ਰਾਹਕਰ ਲੀਜੇ । 
ਬਾਬੇ ਆਦਮ ਹਿਸਾ ਕੀਨੀ ਵੇਡੀ ਸਭ ਪਾਤਸਾਹੀ । 

ਨਾਲ ਕਲਾਮ ਰਬਾਣੀ ਵੈਡੀ ਅਲੋ ਅਧਿ ਦੂਹਾਂ ਹੀ । 
ਅਵਲ ਨਾਉ ਹਿੰਦੂ ਨੋ ਮਿਲਿਆ ਦੋਇਮੁ ਮੁਸਲਮਾਨਾ । 
ਅਧੋ;ਅਧ ਜਿਮੀਨਾ ਮਿਲੀਆਂ ਅਧੋਂ ਅਧ ਖਜਾਨਾ । 

ਆਦ ਜੁਗਾਦੀ ਹੋਦੇ ਆਏ ਝਗੜੇ ਕੁਫਰ ਇਸਲਾਮਾਂ । 
ਦੋਇ ਥੋਕ ਉਠੀਸਨ ਰੁਕਨੁਲ ਨਾਨਕ ਕਹੇਂ ਦਿਵਾਨਾ । 


1. ਇਹ ਪਾਠ ਪਿਛਲੇ ਸਮੋ” ਦੀ ਰਚਨਾ ਹੈ । ਕੇਵਲ ਇਨ੍ਹਾਂ ਦੇਵਾਂ ਲਿਖਤਾਂ ਵਿਚ ਇਹ ਪਾਠ ਮਿਲਦਾ 
ਹੈ । ਪੁਰਾਤਨ ਲਿਖਤਾਂ ਪਹਿਲਾਂ ਹੀ ਸਮਾਪਤ ਰੋ ਜਾਂਦੀਆਂ ਹਨ । 


ਮੱਕੇ ਮਦੀਨੇ ਦੀ ਗੋਸ਼ਟਿ 


ਮਸਲਾ ਸੁਣਹੁ ਕਲਾਮ ਖੁਦਾਈ ਕਲਮਾ ਜਿਸ ਕਉ ਕਹੀਐ । 
ਇਕੋ ਸਾਹਿਬ ਤੇ ਦੁਇ ਹਦੀ ਇਸੇ ਅੰਦਰ ਲਹੀਐ । 

ਹਾਬਲ [ਹੰਦ ਅਸਾਮਾ ਮਿਲੀ ਕਾਬਲ ਰੂਮ ਖੁਰਸਾਨਾ । 

ਆਧੋ ਆਪਣੇ ਹਦ ਦਬਾਵਹ ਪਰਿ ਕਹਹ ਦਿਨੁ ਜਾਨਾ । 
ਪਰ ਹਦੇ ਜਾਇ ਕਰੀਐ ਜੁਲਮੀ ਰਹਣਾ ਕਠਨੁ ਦੁਹੇਲਾ । 
ਨਾਨਕ ਸਾਹ ਅਗੈਬੀ ਬੋਲੇ ਹਿੰਦੂ ਲਏ ਗੁਰਚੇਲਾ । 

ਐਸਾ ਚੈਲਾ ਉਠਸੀ ਰੁਕਨਲ ਸਭਣਾ ਕੇ ਸਿਰਿ ਨਾਥਾ । 
ਜਨਮ ਮਰਨ ਦੋਨੋ ਤੇ ਮੁਕਤਾ ਸੁੰਦਰ ਜੋਤਿ ਪ੍ਰਕਾਸਾ । 

3ਚਾਰੋ ਬੇਦ ਕਰਹ ਜਸੁ ਜਿਸਕਾ ਸੋ ਪ੍ਰਭ ਦਰਸਨੁ ਦੇਸੀ । 
ਹਰਿਮੰਦਰ ਤੇ ਪ੍ਰਗਟ ਹੋਸੀ ਭ੍ਰਾਂਤਿ ਅਸੈਖ ਰਵਿ ਜੈਸੀ । 
ਮੈਤਾ ਤਾਰਨ ਦੁਸ਼ਟਾਂ ਸੋਘਾਰਨ ਨੀਲ ਬਸਨ ਬਨਵਾਰੀ । 
ਅਗਲੇ ਅਮਲ ਉਠੀਸਨ ਰੁਕਨਲ ਜਾਂ ਆਸੀ ਚੇਲੋਂ ਵਾਰੀ । 
ਹਿੰਦੂ ਤੁਰਕ ਦੂਹਾਂ ਸਮਝਾਵਹੁ ਚੇਲਾ ਪਰਗਟ ਹੌਸੀ । 
ਅਸਬਿਰੁ ਪੁਰਖੁ ਨ ਜਨਮੇ ਬਿਨਸੇ ਅਨੰਤ ਭਾਂਤ ਰਵਿ ਜੋਤੀ । 
ਕਲ ਕਾ ਝਗਰ ਨਿਖੇੜੇ ਸਤਿਗੁਰ ਗੋਬਿੰਦ ਗੁਰੂ ਹਮਾਰਾ । 
ਅਜੋਨੀ ਅਸੈਭੂ ਅਲਖ ਨਿਰੈਜਨ ਗਰਭ ਜੋਨ ਤੇ ਨਿਆਰਾਂ । 
ਕਿਆਮਤ ਨਿਯਦਰਸੀ!? ਦੀ ਰੁਕਨਲ ਖਾਤਮ ਭਟਿਆ ਜਮਾਨਾ 1 
ਸੇ ਫਿਰ ਭੈਨ ਘੜੀਸਨ ਕਾਫ਼ਰ ਜਿਨਾ ਨ ਏਕ ਪਛਾਨਾ । 
ਹਿੰਦੂ ਤੁਰਕਨ ਹੋਈ ਰੁਕਨਲ ਤੁਰਕ ਨ ਹਿੰਦੂ ਹੋਵੇ । 

ਜਿਦ ਬਿਜਿਦੀ ਦੁਨੀਆ ਦਾਵੇ ਦੀਧੁ ਅਜਾਈ ਖੋਵੇ । 

ਹਿੰਦੂ ਤੁਰਕ ਭਏ ਦੁਇ ਭਾਈ ਮੁਢਹੁ ਰਾਂਦ ਵਧਾਈ । 

ਜੋੜੇ ਉਪਰ ਭਈ ਅਦਾਵਤ ਨਿਤ ਨਿਤ ਕਰਹ ਲੜਾਈ 1 
ਦੋਨੋ ਭਾਈ ਪਉਦ ਇਕਠੇ ਕਰਦੇ ਨਿਤੁ ਸਿਕਾਰਾ ।£ 

ਢੋਨੋ ਕਰਹ ਸਿਕਾਰ ਇਕੱਠਾ ਰਲ ਮਿਲ ਵਖਤ ਗੁਜਾਰਾ । 
ਕਰ ਸਿਕਾਰੁ ਮਾਸ ਵਢ ਖਾਵਹਿ ਹਡੀਆਂ ਫੇਰ ਜੀਵਾਵਹਿ । 
ਇਕ ਮਨ ਦੌਨੋ ਹੋਇ ਇਕੱਠੇ ਖਾਜ ਅਖਾਜੁ ਰਲ ਖਾਵਹਿ । 
ਭਖੁ ਅਭੁਖੁ ਪਾਨ ਕਰ ਖਾਵਹਿ ਸ਼ੈਕ ਨ ਮਨ ਮਹਿ ਕਰਹੀ । 
ਜਬ ਲਗ ਇਕ ਮਨ ਰਹਦੇ ਰੁਨਕਲ ਬੈਰ ਨ ਮਨ ਮਹਿ ਸਰਹੀ 1 
ਇਕ ਮਤ ਰੋਇ ਤ ਪੰਥ ਸੁਹੇਲਾ ਰਹੇ ਨ ਕੋਈ ਦੁਖੀਆ । 
ਆਮ ਬਰਾਬਰ ਸਭ ਕਉ ਦੇਖੇ ਦੁਖੀ ਰਹੇ ਭਾ ਸੁਖੀਆ 1 


ਪਿਛਲੋਰੇ ਕਾਲ ਦੀ ਰਚਨਾ 


2. ਗੁ. ਨਾ. ਯੂ. 16 ਵਿਚ “ਨਿਪਦਰਸੀ” ਸ਼ਬਦ ਹੈ । ਪੁੱਤਰ (216/6) 


3. ਉਪਰਲੇ ਖਰੜ ਵਿਚ ਪਾਠਾਂਤਰ “ਨਿਤ ਉਠ ਕਰਦੈ ਸਿਕਾਰ” ਪੱਤਰਾ (218/ਅ) 


ਮ੍ਰਲ=ਪਾਠ 281 


ਜਾਂ ਦੂਜਾ ਭਾਉ ਵਰਤਿਆ ਰੁਕਨਲ ਭਾਈ ਫੁਟ ਖਲੋਤੇ । 
ਖੁਦੀ ਹਿਰਸ ਤਿਕਥਰ ਵਰਤਿਆ ਹਥ ਲਏ 'ਸਮਸੇਰੀ”' ਸੋਟੇ 1 
ਜਿਤ ਕਰ ਭਾਈ ਫੁਟੇ ਰੁਕਨੁਲ ਸੋ ਮਸਲਾ ਤੁਮਹਿ ਸੁਣਾਵਉ । 
ਪਰਉਪਕਾਰੀ ਨਾਨਕ ਆਇਆ ਫਿਰ ਮਸਲਾ ਅਗੇ ਚਲਾਵਉ_। 
ਇਕ ਦਿਨ ਹਥੁ ਸਿਕਾਰ ਨ ਆਇਆ ਫਿਰਦੇ ਜੋਗਲੁ ਗਾਹੀ । 
ਹਾਬਲ ਰਹਿਆ ਵਿਚ ਸਿਕਾਰੇ ਕਾਬਲੁ ਉਠ ਘਰ ਆਹੀ । 
ਬਾਬੇ ਆਦਮ ਕਾ ਰਥਿਵਾਹੁਣ ਕਾਬਲ ਜਿਥੇ ਕਰਾਇਆ । 
ਹਡੀ ਪਸਲੀ ਮਾਸ ਓਂਝਰੀ ਰੌਦਾਂ ਅੰਤ ਭੁਨ ਖਾਇਆ । 
ਫੋਰ ਨ ਬੈਲ ਉਠੇ ਹਡੀਆਂ ਬਿਨ ਕਲਹ ਉਥਾਈ ਚਲੀ । 
ਹਿੰਦੂ ਤੁਰਕ ਇਥਾਊ ਫੂਟੇ ਆਪ ਆਪ ਹਦ ਮਲੀ । 
ਹਿੰਦੂ ਤੁਰਕ ਦੂਹਾਂ ਮਜਬਾਂ ਕਉ ਮਾਸ਼ ਥੀਆ ਦੋਊ ਹਰਾਮਾ । 
ਗਉ ਸੂਰ ਕੀ ਏਕਾ ਕਾਇਆ ਏਕੋ ਲੌਹੂ ਚਾਮਾ । 
ਤੁਰਕ ਚੇੜ ਕਰ ਸੂਰਿ ਮਰੀਵਹਿ ਹਿੰਦੂ ਚੇੜ ਗਊ ਮਾਰੀ । 
ਦੋਨੋ ਉਪਰ ਸਿਤਮ ਰੌਤ ਹੈ ਦਰਗਹ ਖੜੇ ਪੁਕਾਰੀ । 
ਰਸਕਸ ਖਾਹਿ ਸਵਾਦ ਸੀਠੇ ਕਰ ਪਾਛੇ ਪਿੰਡ ਪੀਜੀਵੇ । 
ਕਿਉ ਕਰਿ ਜੀਆਂ ਕਹੇ ਕਸਾਈ ਤਿਵੇ ਬੇਦਰਦ ਮਰੀਵੇ । 
ਆਸੁ ਚਰੋਤੀ ਬਕਰੀ ਤਿਸੇ ਉਧੇੜੀ ਖਾਲਾ । 
ਜੋ ਬਕਰੀ ਦਾ ਮਾਸੁ ਖਾਹਗੇ ਤਿਨ ਕਾ ਕਉਣ ਹਵਾਲਾ । 
ਮੋਖ ਦੇ ਕਰ ਪਾਕ ਮਾਸ ਕਉ ਜੋ ਕੋਊ ਲੈ ਖਾਵੇ । 
ਜੋ ਕਛੁ ਪਾਕ ਦੂਹਾਂ ਮਿਲੁ ਕੀਆ ਤਿਸਮਿ “ਦੋਖ ਨ ਹੋਈ ।” 
ਮਰਨ ਮਰਾਵਨ ਵੈਰ ਧੁਰੋ ਤੇ ਲੜ ਲੜ ਮਰਦੇ ਲੋਈ । 
ਦੌਖਨ ਚੀਜ ਬਜਾਰੀ ਕਉ ਕਛੁ ਖਾਇ ਭਾਏ ਨਹੀ“ ਖਾਏ । 
ਨਾਨਕ ਮੂੜੇ ਕਉ ਸਮਝਾਵੇ ਮੁਖਹੁ ਨ ਬੁਰਾ ਅਲਾਏ । 
ਆਪ ਪਾਕਿ ਸਭ ਜਗਤ ਪਾਕ ਹੈ ਆਪ ਪਲੀਤ ਪੁਲੀਤਾ । 
ਬੇਸ਼ਕ ਹੋਇ ਦੋਊ ਕਉ ਮੇਟੇ ਤਾਹੀ ਜਨ ਜਗ ਜੀਤਾ । 
ਹਿੰਦੂ ਤੁਰਕ ਦੂਹਾ ਕਉ ਭਨ ਕਰਿ ਗੁਰਮੁਖਿ ਸਿੱਖ ਬਣਾਏ । 
ਮਾਲਾ ਤਸਬੀ ਮੋਰ ਇਮਾਮਾ ਦੋਉ ਕੁਫਰ ਤੁੜਾਏ 1 
ਬਾਰਹ ਤਿਲਕ ਮੇਟ ਇਕ ਕੀਏ ਗੁਰਮੁਖਿ ਪੰਥੁ ਚਲਾਇਆ । 
ਜੈਸੀ ਗੜਾੜ ਸਮੁੰਦੂ ` ਉਪਰ ਰਾਤ ਦਿਹੇਂ ਤਪਤਾਇਆ । 

ਯੂ. 16 ਵਿਚ “ਤਰਿਵਾਰੀ” ਸ਼ਬਦ ਹੈ । ਪੁੱਤਰ (219/6) 
ਗੁ. ਨਾ. ਯੂ. 16 ਵਿਚ ੫ਾਠਾਂਤਰ “ਤਿਸੇ ਨ ਦੋਖ ਲਗਾਵੈ", ਪੁੱਤਰਾ (219/ਅ) 


ਗੁ. ਨਾ. ਯੂ. 16 ਵਿਚੋ ਪਾਠ ਲਿਆ ਹੈ ਮ੍ਰਲ ਵਿਚ ਪਾਠ 'ਆਪ ਸਭ ਜਗਤੁ ਪਕ'ਵੈ” ਜੋ ਅਮਪਸਟ 
ਸੀ । ਪੁੱਤਰਾ (ਉਹ) 


ਕੌ ਮਦੀਨੋਂ ਦੀ ਗੌਸ਼ਟਿ 


ਨਦੀਆ ਨਾਲੋ ਢੈਨ ਚੁਬਚੇ ਬਹੁ ਤਾਤੀ ਜਲ ਆਇਆ । 
ਸਚ ਜਲ ਜਾਹ ਸਰਸਰੀ ਕੇ ਮਧ ਮਿਲ ਪਤਿਤ ਪਾਵਨ ਹੋਇ ਜਾਹੀ । 
1ਮਰੀਰ ਮੁਰੀਦੀ ਫਿਸਦੀ ਰੁਕਨਲਿ ਜਿਸ ਦੀ ਤੋੜਿ ਨਿਬਾਹਿ । 
ਮਸਲਾ ਖੋਲ ਸੁਣਾਏ ਨਾਨਕ ਸੁਣ ਰੁਕਨਲ ਸੁਲਤਾਨਾ ।” 
ਆਦਿ ਜੁਗਾਦੀ ਦੋ ਭਾ ਹੋਏ ਖੋਟਾ ਖਰਾ ਮਿਲਾਨਾ । 
ਦੋਨੋ ਮੈਗ ਮਿਲੋ ਸਚੁ ਸਿਕਾ ਹਡੀ ਚਾਰ ਫਿਰਾਵੇ । 
ਚਾਂਦੀ ਰਹਸੀ ਖੋਟਾ ਜਲ ਜਾਸੀ ਜਾਂ ਸਤਿਗੁਰੂ ਫੂਕ ਲਗਾਵੇ । 
ਹਿੰਦੂ ਤੁਰਕ ਭਏ ਦੁਇ ਭਾਈ ਕੋਊ ਪਾਕ ਸੁਲਤਾਨਾ । 
ਬਾਬੇ ਆਦਮ ਕੀਆਂ ਦੁਇ ਜੁਲਫਾਂ ਭਰਮ ਭਾਇ ਭਉ ਮਾਨਾ । 
ਹਿੰਦੂ ਤੁਰਕ ਦੋਉ_ ਮਜਬਾਂ ਮਹਿ ਬਾਟ ਪਾੜੇ ਦੁਇ ਦੇਖੋ । 
ਮਿਸਰ ਕਾਜੀ ਮੁਲਾਂ ਪੰਡਿਤ ਭਰਮੇ ਵਿਚਿ ਲਪੇਟੇ । 
ਇਥਹੁ ਗਉ_ ਤਿਆਗੀ ਹਿੰਦੂ ਸੂਰ ਹਲਾਲੁ ਕਰਾਇਆ । 
ਦੋਨੋ ਮਕਰੂ ਪਾਕ ਕਰਾਏ ਦੋਨੋ ਰਾਹੁ ਚਲਾਇਆ । 
ਫਿਰਿ ਤ੍ਰੰਤੇ ਵਿਚਿ ਭਈ ਇਕਤਰ ਗੁਰ ਰਾਮੁ ਕਹਾਇਆ । 
ਕੋਟ ਛਿਨਵੇ ਸਿਖੁ ਹਮਾਰੇ ਹਮਰੇ ਸੈਗ ਸਮਾਇਆ । 
ਸਤਜੁਗ ਅੰਦਰ ਇਉਂ ਹੋਇ ਵਰਤੀ ਸੁਣ ਹੋ ਰੁਕਨਲ ਕਾਜੀ । 
ਤਰ ਸੂਰਿ ਤੇ ਭਏ ਇਲਾਹਦਿ ਫਿਰਿ ਸੁਤੀ ਕਲਿ ਜਾਗੀ । 
ਤੇ ਜੁਗ ਫਿਰ ਭਏ ਇਕੱਤ੍ਰਾ ਸੁਲਾਮ ਸਾਲਾ ਮਾਨੀ । 
ਦਿ ਫੋਰਿ ਖਿੰਡਾਈ ਹਰ ਜੀ ਕ੍ਰਿਸਨ ਗੁਰੂ ਮਨਿ ਮਾਨੀ । 
ਇਥਹੁ ਫੇਰ ਭਈ ਇਲਾਹਦਿ ਫਿਰ ਨਵੀ ਸਵੀ ਵਰਤਾਈ । 
ਕਲਜੁਗ ਅੰਦਰ ਥੀਸੀ ਨਿਬੇੜਾ ਸਭ ਹੋਵੇਗੀ ਏਕਾ । 
ਪਿਛਲੇ ਹੋਸਨ ਸਭ ਮਨਸੂਖਾ ਫਿਰ ਹੋਸੀ ਸਚੁ ਬਬੇਕਾ । 
ਅਪੇ ਰੂਪ ਸਵਾਰੇ ਕਰਤਾ ਆਪੇ ਧਰੇ ਔਤਾਰਾ । 
ਭੰਨਣ ਗੜਨ ਸਮਰਥੁ ਇਲਾਹੀ ਜਿਨ ਕੀਤਾ ਏਹੁ ਪਸਾਰਾ । 
ਕਲਜੁਗ ਅੰਦਰਿ ਸਚਾ ਸਾਹਿਬ ਧਰਸੀ ਰੂਪ ਅਪਾਰਾ । 
ਫਿਰ ਬੇਮੁਖ ਭੈਨ ਘੜੀਸਨ ਰੁਕਨਲ ਜਨ ਨਾਨਕ ਸੋਚ ਪੁਕਾਰਾ । 
ਨਾ ਰੋਜੇ ਨ ਕਿਸੇ ਰੈਜਾਵੇ ਖਾਸਾ ਬੈਦਾ ਸੋਈ । 
ਤਿਸ ਬੰਦੇ ਕਾ ਜੋ ਕਹਿਆ ਨਾ ਮਾਨੇ ਕ੍ਰਮ ਭੁਲਾਨਾ ਓਹੀ । 
ਇਕ ਸਾਹਿਬੁ ਇਕ ਬੈਦਾ ਰੋਆ ਦੂਜਾਂ ਭਇਆ ਨ ਕੋਈ । 


ਤੇ 


ਮੂਲ ; ਵਿਚ ਅਧੂਰੀ ਤੁਕ ਰੌਣ ਤੋਂ ਪਾਠ ਗੁ. ਨਾ. ਯੂ. 16 ਵਿਚੋਂ ਲਿਆ ਹੈ। ਪੱਤਰਾ (220/6) 


ਇਹ ਤੁਕ ਮ੍ਰਲ ਵਿਚ ਨਹੀ" ਸੀ । ਉਪਰੌਕਤ ਲਿਖਤ ਵਿਚੋ” ਲਈ] ਹੈ । (ਉਹੀ) 
ਤਿੰਨ ਤੁਕਾਂ ਦਾ ਪਾਠ ਗੁ. ਨਾਂ. ਯੂ. 16 ਵਿਚ ਲਿਆ ਹੈ । ਮੂਲ ਵਿਚ ਸੰਯੁਕਤੀ ਕਾਰਣ ਪਾਠ 


ਅਸਪਸ਼ਟ ਸੀ । ਪੰਤਰ' (220/ਅ) 


ਮ੍ਰਲ=-ਪਾਠ 283 


ਤੀਜਾ ਰਾਹੁ ਸੈਤਾਨ ਚਲਾਇਆ ਰਦਿ ਦੀਆ ਮਿਲ ਦੋਈ । 
ਨਾਨਕ ਬੋਦਾ ਸਚੁ ਅਲਾਈ ਸੁਣ ਰੁਕਨਲ ਮੌਲਾਨਾ । 

ਮਜਹਬ ਮਿਲਤ ਕਾਮ ਨ ਆਵਹ ਦਰਗਹ ਸਚੁ ਪਰਵਾਨਾਂ । 
ਹਿੰਦੂ ਸੂਰਤ ਰਹੇ ਪਵਿਤ੍ਰ ਤੁਰਕ ਪਾਕ ਸਫਾਈ । 

ਇਹ ਦੁਇ ਭੁਲੋ ਪਾਕ ਨ ਹੋਵਹਿ ਜੇ ਬਹੁ ਤੇਰਾ ਨਾਈ । 
ਪਾਣੀ ਨਾਤੇ ਪਾਕ ਨ ਰੋਈ ਜਿਚਰੁ ਸਚੁ ਨਾ ਨਾਵੈ 

ਬਾਝੁ ਸਚੁ ਪਾਕ ਨਹੀ ਦੋਉ ਨਾਨਕ ਆਖ ਸੁਣਾਵੈ ॥ ੧੩੮ ॥ 


ਤਰਾਗੁ ਤਿਲੰਗ ਮਹਲਾ ੧ ॥ 
ਮਤ ਕੌ ਸਕ ਕਰਰੁ ਮੇਰੇ ਭਾਈ । 


ਸਕੀ ਦਰਗਹ ਵੜਨ ਨ ਪਾਈ ॥ ੧ ॥ ਰਹਾਉ ॥ 
ਸਕੀ ਹਿੰਦੂ ਮੁਸਲਮਾਨਾ । 

ਦੋਨੋ ਰਾਣ ਲਏ ਸੈਤਾਨਾਂ । 

ਕੁਫਰੂ ਇਸਲਾਮ ਦੁਇ ਹਦ ਬਣਾਈ । 

ਤਾ ਮੈ ਉਪਰ ਕਰਨ ਲੜਾਈ ॥੧॥ 

ਸਕੀ ਆਵਹੁ ਸਕੀ ਜਾਵਹੁ । 

ਝੂਠ ਬੋਲ ਮੁਰਦਾਰ ਖਾਵਹੁ 1 

ਬੇਦ ਕਤੇਬ ਪੜਿ ਭੂਲੇ ਦੌਈ । 

ਸਚਾ ਰਾਹੁ ਨ ਚੀਨੇ ਕੋਈ ॥ ੨ । 

ਹਿੰਦੂ ਤੁਰਕ ਦੋਊ ਗੁਮਰਾਹ । 

ਬੇਸਕੁ ਨਿਆਰੇ ਰਖੇ ਇਲਾਹ । 

ਸਚੀ ਦਰਗਹ ਬੇਸ਼ਕ ਜਾਵਹੁ । 

ਜੋ ਅੰਦਰ ਬਾਹਰਿ ਏਕੁ ਧਿਆਵਹੁ । 

ਬੇਚੂੰਨ ਇਲਾਹੀ ਆਪੇ ਆਪ । 

ਦੂਜਾ ਮੁਰਸਦੁ ਕਾਮਲ ਸਾਥ 1 

ਦੁਇ ਮਿਲ ਏਕੁ ਪਛਾਨੇ ਰਾਹ । 

ਸਚੀ ਪ੍ਰਣਤ ਬੇਸਕੁ ਨਾਨਕ ਸਾਹ ॥ ੧੩੯ 1 


ਸੁਆਲ ਰੁਕਨਦੀਨ ਕਾਜੀ ਸੂਰਾ । 
ਆਖੇ ਕਾਜੀ ਰੁਕਨਦੀ ਸੁਣਹੋ ਨਾਨਕ ਪੀਰ । 


ਮਸਲਾ ਕਹੋ ਜਿਨਾਰ ਦਾ ਸਚੀ ਕਰ ਤਦਬੀਰ । 
ਧਾਗਾ ਸੂਤ ਜਿਨਾਰ ਕਹੁ ਤ੍ਰਿਹਾਂ ਹਿਕੋ ਨਾਮ । 
ਗਲੀ ਕਿਉ ਹਿੰਦੂ ਪਾਇਆ ਸਭੋ ਕਰੋ ਬਿਆਨ । 


1. ਗੁ. ਨਾ. ਯਰ. 16 ਵਿਚ ਸ਼ਬਦ 'ਮ੍ਰਰਤ” ਹੈ । ਪੱਤਰਾਂ (221/% 


2. ਆਦਿ 00 ਬਾਹਰਲੀ ਬਾਣੀ । 


ਮੱਕੇਂ ਮਦੀਨੇ ਦੀ ਗੋਸਟਿ 


ਕਉਣ ਸਵਾਬ ਜਿਨਾਰ ਵਿਚਿ ਜੋ ਹਿੰਦੂ ਗਲ ਵਿਚਿ ਪਾਇ । 

ਅਸਾਂ ਕੂ ਰਖਣ ਐਬ ਹੈ ਕਾਫਰੁ ਨਾਮ ਕਹਾਇ । 

ਏਹ ਹਕੀਕਤ ਜੋ ਡਸੇ ਸੋਈ ਅਵਲ ਫਕੀਰ । 7 

ਪੀਰਾਂ ਅੰਦੁ ਪੀਰ ਹੈ ਮੀਰਾਂ ਅੰਦਰ ਮੀਰ ।। ੧੪੦ ।) 
ਜਵਾਬੁ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਸਾਹ ਸਚੁ ਸੁਣਹੋ ਰੁਕਨੂਲ ਦੀਨ । 

ਧਾਗਾ ਜਰੋਬੀ ਬੇਦੁ ਹੈ ਆਦ ਜੁਗਾਦੀ ਧਾਗਾ । 

ਸਜੈ ਹਥ ਵਲ ਹਿੰਦੂ ਰਖੀ ਨੀਸਾਨ । 

ਜਿਤ ਵਲ ਧਾਗਾ ਰਖੀਐ ਬੈਦ ਭੀ ਉਤਵਲ ਜਾਨ । 

ਜਬ ਕਾ ਆਲਮੁ ਸਾਜਿਆ ਧਾਗਾ ਭੀ ਹੋਆ ਨਾਲ 1 

ਅਵਲ ਨਾੜਾ ਸੂਤ੍‌ ਹੈ ਗਲ ਲੈ ਜਮਿਆ ਸੋਇ । 

ਸੁਤ ਬਾਝਹੁ ਰੁਕਨਦੀ ਚਲਣ ਜਗਤ ਨ ਹੋਇ । 

ਲਖ ਚੌਰਾਸੀ ਆਲਮਾ ਪ੍ਰੋਈ ਧਾਗੇ ਮਾਹਿ । 

ਧਾਗੇ ਬਾਹਰ ਕੌ ਨਹੀ ਸਚੇ ਸੁਣਹੁ ਸਨਾਹਿ । 

ਸੁਤ ਸੈਸਾਰੀ ਬੇਦ ਹੈ ਸੂਤ ਨ ਬਿਨਾ ਸੈਸਾਰੁ । 

ਸੂਤਰ ਬਝਹੁ ਰੁਕਨਦੀ ਚਲੇ ਨ ਜਗ ਵਿਉਹਾਰੁ । 

ਤੁਰਕਾ ਧਾਗਾ ਦਸਤ ਚਪ ਜੋ ਰਖੇ ਚਪਿ ਗਿਰਵਾਨ । 

ਹਿੰਦੂ ਪਹਰਾਵਾ ਦਸਤ ਰਾਸ ਸੂਤ੍ਰ ਭੀ ਸਜੇ ਜਾਨ । 

ਜਿਕਰੁ ਕਪੜੇ ਪਹਿਰੀਅਹਿ ਧਾਗਾ ਭੀ ਰਖੇ ਨਾਲ । 

ਧਾਗੇ ਬਾਝੂ ਰੂਕਨਦੀ ਫੇਰਨ ਕਰੇ ਜੋਜਾਲ । 

ਰਹੇ ਬਿਰਹਨਾ ਤਨ ਤੇ ਜੇ ਧਾਗਾ ਰਖੇ ਨ ਕੌਇ । 

ਜੈਸੇ ਬਸਤਰ ਹੈ ਧਾਗਾ ਭੀ ਨਾਲੇ ਹੋਇ । 

ਅਵਲ ਜਿਨਾ ਰਇਜਾਰ ਬੈਦ ਦੂਈ ਤਿੜਾਗੀ ਜਾਨ 1 

ਤੀਜਾ ਧਾਗਾ ਗਲੇ ਵਿਚ ਪਾਇਆ ਸਗਲ ਜਹਾਨ । 

ਜੁਗਹ ਜੁਗਹ ਤੇ ਧਰਮ ਹੋਰ ਧਾਗਾ ਮੂਲ ਨ ਜਾਇ 

ਧਾਗੇ ਬਾਝੂ ਰੁਕਨਦੀ ਸਚਾ ਇਕ ਖੁਦਾਇ । 

ਜੋ ਕੋ ਤੋੜੇ ਬਦ ਤ੍ਰੰ ਧਾਗਾ ਰਖੇ ਨ ਫੇਰ । 

ਜਿਨਾਰ ਤੜਾਗੀ ਇਜਾਰ ਬੈਦ ਧਾਗਾ ਰਖੇ ਨ ਤੇੜ । 

ਇਸ ਬਿਧ ਹੋਏ ਬੇਸਕ ਜੋ ਦੀਨ ਦੂਨੀ ਪਤਸਾਹ । 

ਤਕਲੇ ਕਤਿਆ ਕਪੜਾ ਚਕੀ ਪੀਠਾਂ ਨ ਖਾਇ । 

ਸਜਾ ਖਬਾ ਛੋਡਿ ਦੇਇ ਇਕਤੇ ਰੁਖ ਕਰ ਬੋਦ 1 

ਸਿੱਧੇ ਰਾਹੇ ਢੁਕ ਮਿਲ ਛੋਡ ਬਜਾਰੀ ਬੈਦ । 
ਜੂਬਾ ਪਹਿਰੇ ਰੁਕਨਦੀ ਨਾਮ ਕਾਦਰਾ ਤਾਹਿ । 


ਮਰਲ-ਪਾਠ 285 


ਪਟੀ ਬਦ ਨ ਹੋਇ ਹਦ ਘੇਰਾ ਵਡਾ ਕਰਾਹਿ । 

ਧਾਗੇ ਬਾਝੁ ਲੈਗੌਟ ਬੋਦ ਮਨੀ ਤਨਿ” ਠਹ ਰਾਇ । 

ਸਭ ਉਪਰ ਧਾਗਾ ਸਬਰੁ ਹੈ ਦੂਰ ਨ ਕੀਤਾ ਜਾਇ । 

ਜਿਸਦਾ ਮਜਬ੍ਰ ਅਖਾਈਐ ਧਾਗਾ ਦੇਵੇ ਸੋਇ । 

ਸਤਿਗੁਰ ਬਾਝੁ ਰੁਕਨਦੀ ਹੋਰ ਥੇ ਲਏ ਨ ਕੋਇ ॥ ੧੪੧॥ 
ਸੁਆਲ ਰੁਕਨ ਦੀਨ ਕਾਜੀ ਸੂਰਾ ।। 

ਆਖੇ ਕਾਜੀ ਰੁਕਨਦੀ ਸੁਣੀਐ ਸਤਿਗੁਰ ਪੀਰ । 

ਧਾਗਾ ਕਰਮ ਖੁਦਾਇਦਾ ਡਸਨ ਵਡੇ ਫਕੀਰ । 

ਕੇਹੜਾ ਧਾਗਾ ਗੁਰੂ ਜੀ ਜੋ ਪੀਰ ਮੁਰੀਦ ਦੇਇ । 

ਖਟ ਦਰਸਨ ਕੀ ਮਾਲ ਧੋਇ ਗਲ ਸੇਤੀ ਬੋਦ ਕਰ ਲੇਇ ॥ ੧੪੨ ॥ 
ਜਵਾਬੁ ਨਾਨਕ ਸਾਹ ਸੂਰਾ ॥ 

ਆਖੇ ਨਾਨਕ ਸਾਹ ਸਚੁ ਸੁਣਹੋ ਰੁਕਨਦਲ ਦੀਨ । 

ਜਗਹ ਜੁਗਹ ਕੌ ਧਰਮ ਸੁਣ ਜੁਗਹ ਜੁਗਹ ਕੇ ਦੀਨ । 

ਸਤਿਜੁਗ ਧਾਗਾ ਸਵਰਨ ਕਾ ਸੂਰਜ ਬੈਸ ਗਲ ਪਾਹਿ । 

ਤਰ ਤੇ ਧਾਗਾ ਰੁਪੇ ਕਾ ਜਗ ਅੰਦਰਿ ਵਰਤਾਹਿ । 

ਦੁਆਪਰ ਧਾਗਾ ਸੂਤਰ ਕਾ ਆਦਮ ਅਗਨੀਦਾਰ । 

ਕਲਜੁਗ ਧਾਗਾ ਲੋਹ ਕਾ ਧਰਤੀ ਦਾਗੁ ਸੁਮਾਰੂ । 

ਜੈਸੇ ਜੈਸੇ ਜੁਗ ਹੋਇ ਤੈਸੇ ਹੀ ਅਵਤਾਰ । 

ਤੈਸੇ ਹੀ ਤੁਮ ਮਜਬ ਗਿਣ ਚਾਰਿ? ਗਿਨ ਸੋਸਾਰੁ ॥ ੧੪੩ ॥ 
ਸੁਆਲ ਕਾਜੀ ਰੁਕਨਦੀਨ ॥ ਰਿਸਾਲਾ ॥ 

ਰੁਕਨਲ ਆਖੇ ਸੁਣਹੋ ਮਾਨਕ ਮਨਕਾ ਸਕ ਉਤਾਰਹੁ । 

ਥੀਆ ਮਨਸੂਖ ਕੁਰਾਨੇ ਅੰਦਰਿ ਫਿਰ ਕਾਹੇ ਗਲਿ ਡਾਰਹੁ । 

ਹੋਰ ਭੀ ਅਗੇ ਕਹੋ ਨਸੀਹਤ ਕੇ ਗੁਣ ਧਾਗੇ ਪਾਇਆ । 

ਮੁਸਲਮਾਨੀ ਫਿਰਕੇ ਅੰਦਰ ਧਾਗਾ ਕੁਫਰ ਤੁੜਾਇਆ । 

ਪਾਇ ਜਿਨਾਰ ਕਹਾਏ ਕਾਫਰ ਅਲਹ ਵਲਿ ਨਾ ਆਇਆ । 

ਵਡਾ ਕੁਫਰ ਜਿਨਾਰੁ ਕਹਾਵੈ ਜਿਨ ਦੂਜਾ ਰਾਹੁ ਦਜਾਇਆ । 

ਹਿੰਦੂ ਜਿਨਾਰ ਗਲ ਵਿਚ ਪਾਵਹੁ ਤੁਰਕ ਮਨਸੂਖ ਕਰਾਈ । 

ਅਵਲ ਕੀ ਸੁਧ ਦੇਹੋ ਨਾਨਕ ਸਭੋ ਦੇਹੋ ਸਮਝਾਈ ॥ ੧੪੪ ॥ 


1. ਮੂਰਝ ਵਿਚ ਪਾਠ 'ਨਿਤ ਨਿਤ” ਸ। ਪਰ ਢ੍ਰਕਵਾਂ ਪਾਠ ਉਪਰੰਕਤ ਹੈ ਜੌ ਗੁ. ਨਾ. ਯੂ. 16 ਵਿਚੋਂ" 
ਲਿਆ ਹੈ । ਪੱਤਰਾ (222)6) 

2. ਮ੍ਰਲ ਵਿਚ 'ਅਠਾਰਾ ਵਰਿਨ” ਪਾਠ ਸੀ । ਉਪਰਲਾ ਪਾਠ ਗੁ. ਨਾ. ਯੂ. 16 ਵਿਚੋਂ ਹੈ। ਪੱਤਰ 
(223/ਅ) 


0/02€6 70 87186 27015 (09 


286 


ਮੱਕੇ ਮਦੀਨੇ ਦੀ ਗੌਸ਼ਫਿ 


ਜਵਾਬੁ ਨਾਨਕ ਸਾਹ ਸੂਰਾ ਰਿਸਾਲਾ ॥ 


ਸੰਯੁਕਤ ਕਾਰਣ ਪਾਠ ਅਸਪਸ਼ਟ ਸੀ ਜੌ ਗੁ. ਨਾ. ਯੂ. 16 ਵਿਚੋ" ਲਿਆ ਹੈ । ਪੱਤਰਾ (224/6) 
ਮੂਲ ਵਿਚ ਤੁਕ ਨਹੀਂ ਸੀ ਜੋ ਗੁ. ਨਾ. ਯੂ. 16 ਵਿਚ ਲਈ ਹੈ । ਪੱਤਰਾਂ (225/6) 


ਨਾਨਕ ਆਖੇ ਸੁਣਹੋ ਰੁਕਨਲ ਜਦਿ ਆਲਮੁ ਰਬੁ ਬਣਾਇਆ । 
ਅਵਲ ਇਲਾਹੀ ਪੰਥਾ ਸਾਜਿਆ ਪੜਦਾ ਉਤੇ ਪਾਇਆ । 

ਵਿਜਿ ਆਕਾਸੇ ਧਣੂ ਬਣਾਈ ਪੰਬਾ ਪਿੰਝ ਕਤਾਇਆ । 

ਪੰਬਾ ਕਤਿਆ ਅੰਮਾ ਹਾਵਾ ਆਦਮ ਸੂਤ੍੍‌ ਵਣਾਇਆ । 

ਮਤਸ ਸੂਤੁ ਕਾ ਵਟਿਆ ਜਨੇਊ ਆਦਮ ਗਲਿ ਵਿਚ ਪਾਇਆ 1 
ਵਡਿਆ ਕੇ ਜੋ ਰਾਹ ਨਾ ਚਲੇ ਸੋ ਸੈਤਾਨ ਭੁਲਾਇਆ । 

ਖਟ ਤੈਦੂ ਕਾ ਧਾਗਾ ਸਾਜਿਆ ਖਣ ਦਰਸਨਾ ਵਿਚ ਪ੍ਰੋਈ । 
ਆਪੇ ਧਾਗਾ ਆਪੇ ਪਹਰੇ ਦੂਜਾ ਹੋਰੁ ਨ ਕੋਈ । 

ਅਵਲਾ ਅਵਲ ਆਦਮ ਹੋਆ ਤਿਸ ਧਾਗਾ ਗਲ ਪਾਇਆ । 
ਦੁਨੀਆ ਆਲਮ ਪੈਕੈਬ ਸਾਜ ਬੁਫੇਦੀ ਧਾਗੇ ਵਟਣੁ ਆਇਆ । 
ਚਰਖ ਅਸਮਾਨੀ ਧਾਗਾ ਕਤੇ ਬਹੁ ਬਿਧਿ ਸੂਤ ਬਣਾਇਆ । 
ਜੇਕਰ ਧਾਗਾ ਹੋਇ ਨ ਰੁਕਨਲ ਬੈਧ ਬਸਤ੍ਰ ਤਰੁਟ ਜਾਵੇ । 
ਲੈਣ ਦੇਵਾ ਵਾਪਾਰੁ ਨ ਚਲੈ ਧਰਮ ਨ ਰਹਣਾ ਪਾਵੇ । 

ਹਿੰਦੂ ਤੁਰਕ ਕੁਫਾਰ ਇਸਲਾਮਾ ਧਾਗੇ ਬਾਝੁ ਨ ਸੋਹੇ । 

ਗੂੜੀ ਦੁਨੀਆ ਦਾਵੈ ਲੜਦੇ ਮਦਮਾਇਆ ਕੇ ਮੋਹੇ । 

ਜਿਦ ਬਜਿਦੀ ਮਜਬ ਉਠਾਵਨ ਝੂਠਿ ਅਗਨਿ ਕੇ ਲੂਠੇ । 

ਇਹ ਦੁਇ ਦੀਨ ਭਲੇ ਰੇ ਰੁਕਨਲ ਆਦ ਅੰਤ ਹੈ ਝੂਠੇ । 

ਹਿੰਦੂ ਤੁਰਕ ਮੁਢਹੁ ਹੀ ਝਗੜਾ ਦੁਯੀ ਰੋਗੁ ਲਗਾਇਆ । 
ਅਲਹ ਪਾਸਹੁ ਮੁਹਰਾ ਫੇਰਨ ਪੈਸੇ ਸੇ ਮਨੂ ਲਾਇਆ । 

ਤੁਰਕ ਅਲਹ ਕੌ ਬੇਚੂੰਨ ਕਹਤੇ ਬੇਨਮੂੰਨ ਬਣਾਇਆ । 

ਹਿੰਦੂ ਸਵਾਗਿਠ ਕਾਠਾ ਕਰਿ ਅਲਾ ਕਰਿ ਪੁਜਾਇਆ । 
ਹਿੰਦੂ ਅੰਨਾ ਤੁਰਕੂ ਕਾਣਾ ਦੂਹਾਂ ਖੁਦਾਇ ਗਵਾਇਆ । 

ਘਟ ਘਟ ਅੰਤਰ ਸਰਬ ਨਿਰੋਤਰ ਸਭ ਸੇ ਉਪਰ ਸਾਇਆ 1 
ਅੰਨੇਹ ਅਕਲ ਨ ਜਾਣਨ ਕਬਹੂ ਜੋ ਮਾਦਰ ਜਾਂਤੀ ਅੰਨੇ । 

ਜੋ ਸੌ ਮੁਰਸੁਦ ਕਰੇ ਨਸੀਅਤ ਇਕ ਨ ਲਾਇਨ ਮੰਨੇ । _ 
ਦੋਵੇ ਮਜਬ ਸੈਤਾਨ ਭੁਲਾਏ ਮੋੜੀਆ ਗੌਰ ਪੁਜਾਰੀ । 

ਇਕ ਅਗਨੀ ਵਿਚ ਤਪਾਇਨ ਜੁਏ ਜੁਗਤ ਨ ਜਾਣਨ ਸਾਰੀ 1 
ਬੋਲਣ ਵਿਚ ਨ ਆਇਆ ਅਲਹ ਚੁਪੇ ਵਿਚ ਭੀ ਨਾਹੀ । 
ਆਪਸ ਅੰਦਰ ਗਿਣਨ ਇਲਾਹਦ ਭਰਮ ਮੋਏ ਗੁਮਰਾਹੀ । 
ਹੋਇ ਇਨਸਾਨ ਗਵਾਏ ਦੀਨ ਵਿਚਿ ਹੈ ਹੈਵਾਨਾ ਕਹੀਐ ! 


ਮ੍ਰਲ=ਪਾਠ 287 


ਨਾਨਕ ਆਖੋ ਸੁਣਹੁ ਰੁਕਨਲੁ ਹੋਇ ਗੌਸਨ ਸੈਨੀ ਬਹੀਐ ॥ ੧੪੫ ॥ 
ਸੁਆਲ ਨਾਨਕ ਸਾਹ ॥ 

ਨਾਨਕ ਆਖੇ ਸੁਨ ਹੋ ਰੁਕਨਲ ਸਚੀ ਖਬਰ ਸੁਣਾਵਹੁ । 

ਸਚ ਕਹੇ ਤੇ ਅਲਹ ਪਾਈਐ ਦਰਗਹ ਪੈਸੇ ਜਾਵਹੁ । 

ਤੁਸੀ ਸੁਣਾਵਹੁ ਮਸਲਾ ਰੁਕਨਲ ਅਵਲ ਕਿਉ ਕਰਿ ਹੋਈ । 

ਇਸ ਸਾੜੇ ਇਕ ਦਬੇ ਮਾਣੂ ਸਚੁ ਸੁਣਾਵਹੁ ਦੋਈ ॥ ੧੪੬ ॥ 
ਜਵਾਬੁ ਰੁਕਨਲ ਦੀਨ ਰਿਸਾਲਾ । 

ਰੁਕਨਲ ਆਖੇ ਸੁਣਹੋ ਨਾਨਕ ਸਚਾ ਕਹੋ ਸਲਾਹ । 

ਜੋੜੇ ਉਪਰ ਹਡਿ ਕਪੁ ਵੈਰਾ ਸਕਿਆ ਨ ਕਿਸੇ ਮਿਟਾਵਾਂ । 

ਇਕ ਦਿਨ ਕਾਬਲ ਇਸਕਾਰਿਗਾਹਾ ਵਿਚ ਹਾਬਲੁ ਮਾਰ ਮਿਟਾਇਆ । 

ਕਾਬਲ ਅਕਲ ਨਾ ਆਵੈ ਨਾਨਕ ਮਨ ਵਿਚ ਬਹੁ ਬਿਸਮਾਇਆ 

ਦਬਣ ਸਾੜਣ ਸੁਰਤਿ ਨ ਆਵੈ ਕਰੀਐ ਕਹਾਂ ਇਲਾਹੀ । 

ਗੈਥ ਅਗੈਬੀ ਆਏ ਪਰੇਦੇ ਚੋਗ ਚੁਗਣ ਬਨਮਾਹੀ । 

ਦੂਹਾਂ ਕੇ ਸੈਗ ਮਾਦਾ ਏਕੋ ਤਿਸਦਾ ਸੁਣਹੁ ਬੀਚਾਰਾ । 

ਮਾਦਾ ਉਪਰ ਲੜੇ ਪੰਖੋਰੂ ਇਕ ਬਚਿਆ ਇਕ ਮਾਰਾ । 

ਲਕੜ ਚੌਚ ਲਗਾਈ ਪੰਖੀ ਵਿਚਹੁ ਅਗਨ ਨਿਕਾਰੀ । 

ਕਾਨੇ ਕਖੁ ਇਕੱਠੇ ਕਰਕੇ ਪੰਖੀ ਦੇਹੀ ਸਾੜੀ । 

ਕਾਬਲੁ ਦੇਖ ਤਮਾਸਾ ਸਮਝਿਆ ਹਾਬਲੁ ਅਗਨ ਜਲਾਇਆ । 

ਫਿਰ ਹਾਬਲ ਦੇ ਪੁਤਾ ਕਾਬਲੁ ਮਾਰਾ ਧਰਤੀ ਵਿਚ ਦਬਾਇਆ । 

ਇਸ ਬਿਧ ਦਬਣੁ ਸਾੜਣ ਥੀਆ ਸੁਣਹੋ ਨਾਨਕ ਸਾਹ । 

ਮੁਢਹੁ ਰੀਤ ਦੂਹਾਂ ਦੀ ਚਲੀ ਚਲਿਆ ਰਾਹੁ ਦੁਰਾਹ । 

ਚਲੋ ਰਾਹ ਦੁਹਾ ਦੇ ਇਸ ਬਿਧ ਸੁਣ ਨਾਨਕ ਦੇਵਾਨਾ । 

ਜੋਰ ਧਿਭਾਣੇ ਜਿਦ ਬਿਜਿਦੀ ਮਜਬੁ ਕੀਆ ਮਨਿਭਾਣਾ । 

ਜਿਸ ਵਲ ਸਰਾਤਿ ਡਿਗੇ ਵਲ ਤੋਰਾ ਇਸ ਬਿਧਿ ਅਮਲੂ ਚਲਾਏ । 

ਜੈਸੇ ਦਾਈ ਲਹੁੜਾ ਪਾਲੇ ਕੁਛੜ ਨਿਤ ਖਿਲਾਏ । 

ਇਸ ਬਿਧਿ ਰਯਤ ਜੇ ਕੌ ਰਾਖੋ ਸੋਈ ਰਾਜੁ ਕਮਾਵੈ । 

ਝੂਠ ਦਰੋਗੀ ਚਟੀ ਚੀਰੀ ਮਨ ਤੇ ਸਗਲ ਤਜਾਵੈ । 

ਹੋਇ ਹਲਾਲ ਬਖੇਰੋ ਖਾਣਾ ਹਾਕਮ ਤਿਸ ਕ੍ਰੰ ਕਹੀਐ । 

ਨਾਤਰ ਨਾਨਕ ਰਾਜ ਨ ਕਰੀਐ ਗੋਸ ਨਸ਼ੀਨੀ ਰਹੀਐ । 

ਜੇ ਹਾਕਮੁ ਏਹਿ ਨਸੀਹਤਿ ਆਖੇ ਰੁਕਨਲ ਕਾਜੀ । 

ਅਦਲ ਕਰੇਸੀ ਭਿਸਤੀ ਥੀਸਨ ਨਹਿ ਦੋਜਕ ਜਾਸੀ ਪਾਜੀ । 

ਦੇਵੇ ਚਉਕੀ ਲੇਹਿ ਮਜੂਰੀ ਅਨਦਿਨੁ ਗਸਤ੍ਰ ਫਿਰਾਵੈ । 


1. ਦੋ ਤੁਕਾਂ ਦੀ ਅਗੋ' ਸੈਯੂਕਤੀ ਸੀ ਸੌ ਪਾਠ ਗੁ. ਨਾ. ਯੂ. 16 ਵਿਚੋ ਲਿਆ ਹੈ । ਧੱਤਰ' (225/ਅ) 


(6752€0 6 8085 079/5/ 613੧ | ॥#00:787[370161/76.0) 


ਮੱਕੇ ਮਦੀਨੇ ਦੀ ਗੋਸ਼ਟਿ 


ਆਜਜ ਸਿਤਮ ਰਸੀਦ ਗਰੀਬਾ ਤਾ ਕਉ ਹਕਿ ਪਹੁਚਾਵੇ । 

ਸੋ ਰਾਜਾ ਪ੍ਰਵਾਨ ਨਾਨਕ ਜੋ ਸਚੁ ਅਦਲੁ ਮਨੁ ਜੋਵੇ । 

ਹੋਇ ਹਰਾਮ ਚੌਰ ਲੁਟਿ ਲੀਜੈ ਏਹ ਭੀ ਮਾਲੁ ਹਲਾਲੀ । 

ਸਿਤਮੀ ਜਾਲਮ ਨਿਮਕ ਹਰਾਮੀ ਚੁਣ ਮਾਰੇ ਜਵਾਲੀ । 

ਕਾਨਹੁ ਚੁਗਲੀ ਸੁਣੇ ਜਿ ਹਾਕਮ ਰਾਸਤ ਦਰੋਗੁ ਬੀਚਾਰੇ । 

ਜੋੜੀ ਚੇਹਲ ਜੁਗਾ ਗੁਜਾਰੇ ਸਾਹਦਿ ਸਚਿ ਆਬਿਲ ਕਰਿ ਮਾਰੇ ! 


ਵਾਰ ਤਿਲੰਗ ਦੀ ਮਹਲਾ ੨ 


ਅਗਮ ਅਗੋਚਰ ਅਲਖ ਹੈ, ਰੂਪ ਨ ਲਖਿਆ ਜਾਇ । 
ਜੋਤਿ ਕੇਹੀ ਦੀਦਾਰ ਦੀ, ਆਖੇ ਕੋਈ ਅਲਾਇ ॥ ੧ ।। 


ਪਉੜੀ : 


ਲਖ ਮਹਿਤਾਬ ਚਰਾਗ ਹੋਇ, ਅਫਤਾਬਿ ਮਿਸਾਲਾ । 
ਕਈ ਕਰੜੀ ਰਖੀਅਨਿ, ਰੁਸਨਾਈ ਸਾਲਾ । 

ਰੱਬ ਕਿਨੇ ਨ ਡਿਠਾ ਕਿਵਿਹਾ, ਕੁਦਰਤਿ ਕਮਾਲਾ । 
ਨ੍ਰਿ ਮਹਲ ਨ ਨਜਰ ਪਇ, ਚਾਂਦਨਿ ਕੀ ਝਾਲਾ । 
ਹੁਇ ਰੁਸਨਾਈ ਸਭਸ ਕੀ, ਜੋਤਿ ਲਾਲ ਗੁਲਾਲਾ । 
ਰੱਬਾਣੇ ਦੀਦਾਰ ਦਾ, ਦਿਸਹਿ ਉਜੀਆਲਾ ॥ ੧ ।1 


ਸਲੌਕ : 


ਥਾਨ ਥਨੈਤਰਿ ਰਵਿ ਰਹਿਆ, ਸਚੁ ਖਾਲਕ ਸੁਬਹਾਨੁ । 
ਦਰ ਘਰ ਸਚਾ ਸਚ ਨਾਉ, ਸਚਿ ਮਹਿਲ ਅਸਥਾਨ ॥ ੧ ।੧ 


ਪਉੜੀ : 


ਸਤ ਸ਼ੂਰਤਿ ਰਹਿਮਾਨ ਪਾਕ, ਸਚ ਸਿਰਜਣਹਾਰਾ । 
ਸਚੋ ਸਚ ਵਰਤਦਾ ਕੁਦਰਤ ਪਸਾਰਾ । 

ਸੱਚੋ ਮਹਿਲ ਕੋਟਿ ਕੁਦਰਤੀ, ਚਉਗਿਰਦ ਉਮਾਰਾ । 
ਦਰਵਾਜਾ ਦਿਸੈ ਕੁਦਰਤੀ, ਰੁਸਨਾਈ ਬਾਰਾ । 
ਕੁਦਰਤ ਦੇ ਕੰਡੇ ਕੁਲਫ, ਹੁਕਮੀ ਕਿਵਾਰਾ । 

ਹੁਕਮੇ ਹੀ ਦਰਵਾਨ ਹੈ, ਅਥਰਵਣ ਭਾਰਾ ।! ੨ ॥ 


ਸਲੋਕ : 


ਦਰਵਾਜਾ ਹੈ ਕਰਦਰਤੀ, ਕੁਦਰਤਿ ਸਭ ਹੈਰਾਨ । 
ਧ੍ਰਗ ਨਗਾਰੇ ਕੁਦਰਤੀ, ਵਜਨਿ ਦਰਿ ਸੁਬਹਾਨ । 


1. 


ਇਸ ਤੋ ਅੱਗੇ ਪਾਠ ਖਤਮ ਹੈ ਹੱਥ ਲਿਖਤ ਅਧੂਰ ਹੈ, ਪੱਤਰੇ ਫਟੇ ਹੌਏ ਹਨ । 


ਮ੍ਰਲ=ਪਾਠ 289 


ਪਉੜੀ : 
ਕੁਦਰਤਿ ਵਸਨਿ ਨਉਬਤੀ', ਸੂਲ ਘੁਰੇ ਨਗਾਰਾ । 
ਇਸਰਾਈਲ ਫਰੇਸ਼ਤਾ, ਨਫੀਰ ਵਾਵਣਹਾਰਾ । 
ਸਰਨਾਈ ਓਅੰਕਾਰ ਹੁਇ, ਜੋੜਨ ਸੂਲਦਾਰਾ । 
ਕਰਨਾਈ ਨਾਫੀਲਦਾਰ, ਘੁੱਤਨਿ ਝਨਕਾਰਾ । 
ਲਖ ਵਾਜੇ ਲਖ ਨਉਬਤੀ, ਕਿਛੁ ਅੰਤ ਨ ਪਾਰਾ । 
ਵਜਨਿ ਵਾਜ਼ੇ ਗੈਬ ਦੇ, ਖਾਲਕਿ ਦਰਬਾਰਾ । ੩ ॥। 
ਸਲੋਕ : 
ਦਰ ਕੀ ਜਾਨਬ ਜਾਂਦਿਆਂ, ਤਰਫ ਸੱਸੀ ਅਬਦਾਲ । 
ਵਸਨਿ ਨਾਂਗੇ ਚਿਹਲ ਤਨ, ਰੰਗ ਰਬਾਣੇ ਲਾਲ । ੧ ॥ 
ਪਉੜੀ : 
ਵਾਸੀ ਸੱਚੇ ਸ਼ਹਿਰ ਦੇ ਗਉੱਸ ਕੁਤਬ ਖੁਦਾਈ । 
ਜੁਹਦੀ ਕਾਮਿਲ ਮਿਹਨਸੀ, ਠਉੜ ਤਿਨਹੀ ਪਾਈ । 
ਇਕਿ ਬਜੁਰਕ ਪੀਰ ਫ਼ਕੀਰ ਹੈਨ, ਜਿਨ੍ਹਾਂ ਭਲੀ ਕਮਾਈ । 
ਇਕਿ ਮਿਹਰਵਾਨ ਦਿਲ ਔਲੀਏ, ਮਨ ਮਿਹਰੀ ਵਸਾਈ 1 
ਓਨਿ ਦੂਜਾ ਭਾਉ ਚੁਕਾਇਆ ਲਿਵ ਏਕਾ ਲਾਈ । 
ਵਸਨਿ,ਬੇਗਮ ਸਹਿਰ ਵਿਚ, ਚਿੰਤਾ ਨਹੀ” ਕਾਈ ॥ ੪ ॥ 
ਸਲੌਕ : 
ਅੰਦਰਿ,ਪਾਕ ਸ਼ਹਿਰ ਦੇ ਜਿਨਸ ਕੇਹੀ ਦਰਬਾਰਿ । 
ਰਾਹ ਗਰੀਬੀ ਬੈਦਗੀ, ਪਹੁੰਚੇ ਪਹੁੰਚਣਹਾਰ । 
ਪਉੜੀ : 
ਕੋਟ ਜੇਬਾਇਸ ਕੁਦਰਤੀ, ਅਤਿ ਬੁਰਜ ਅਪਾਰੇ । 
ਦਰ ਦੀਵਾਨ ਵਿਚ ਚਲਣਾ, ਆਪਿ ਆਪੁ ਨਿਵਾਰੇ । 
ਅਗੇ ਖੜੇ ਪੰਜ ਫਰੇਸ਼ਤੇ, ਲੈ ਓਟ ਨਿਕਾਰੇ । 
ਧਰਤੀ ਸਬਜ਼ ਰੰਗ ਹੈ ਨੂਰ ਮਹਲ ਅਪਾਰੇ । 
ਕੁਦਰਤਿ ਮਹਲ ਬੁਲੰਦ ਹੈ, ਦਸਵੇ" ਗੈਣਾਰੇ । 
ਸਤਾਰਾ ਤਰਫ਼ ਸਿਮਾਲ ਦੇ, ਸਉਹੇ” ਦਰਬਾਰੇ ॥ ੫ ॥ 
ਸਲੋਕ : 
ਉਥੇ ਸਬਜ ਕਨਾਇਤ ਹੈ, ਕੁਦਰਤਿ ਸਭ ਦਿਖਲਾਇ । 
ਫਰਸ ਅਨੇਕਾ ਰੋਗ ਦੇ ਭਾਂਝੋ ਭਾਂਤਿ ਵਿਛਾਏ ॥ ੧ ॥ 
ਪਉੜੀ ੬ 
ਰੈਗ ਅਜਾਇਬ ਕੁਦਰਤੀ, ਸਚ ਮਹਿਲ ਅਪਾਰਾ 1 
ਗਿਰਦ ਰਉੱ'ਸ ਕੁਮਾਦਿ ਗ਼ਾਹਿ, ਜਾਪਹਿ ਬਿਸ਼ਬਾਰਾ । 


ਨਕ ਹਦ ਪਾਰੀ ਮਦ. ' “੨... 24 ਨਾਦ ਨ 


290 ਮੱਕੋਂ ਮਦੀਨੈ ਦੀ ਗੋਸ਼ਟਿ 


ਖਾਨਗਾਹ ਤੇ ਖਿਲਵਤਾਂ, ਜਾਈ ਬਿਸੀਆਰਾ । 
ਤਰਹਾ ਸਭੇ ਕੁਦਰਤੀ, ਕਈ ਲੱਖ ਹਜਾਰਾ । 
ਆਪ ਸੈਬਾਹੇ ਪੀਲਸੋ, ਜਿ ਆਪ ਉਜੀਆਰਾ । 
ਅੰਤ ਨ ਜਾਪੇ ਮਹਲ ਦਾ, ਕਿਛੁ ਨਾਹਿ ਸੁਮਾਰਾ । 
ਸਲੋਕ 1 
ਪੇਸ ਮਹਲ ਤੂ ਬਦਰਖ, ਸੂਹੇ ਰੈਗ ਰਹੇ । 
ਦੇਇ ਮੁਹੈ ਦਾ ਮੰਗਿਆ, ਵਾਸਲ ਗਰਜ ਕਰੇ । ੧ । 
ਪਉੜੀ : 
ਐਨ ਮਹਲ ਸੁਲਤਾਨ ਹੈ, ਤਿਜ ਪਰਵਦਗਾਰਾ । 
ਕੁਦਰਤਿ ਦਾ ਸ਼ਿਰਿ ਛਤਰ ਹੈ, ਮਾਲਕ ਕਰਤਾਰਾ ) 
ਚਵਰ ਢੁਲੈ ਸਿਰ ਕੁਦਰਤੀ, ਰਹੀਮ ਸੁਤਾਰਾ । 
ਅੰਦਰ ਸਾਜ ਸ਼ੁ ਕੁਦਰਤੀ ਆਪਿ ਬੈਸਣਦਾਰਾਂ । 
ਬਾਣਾ ਕੁਦਰਤਿ ਨੀਲ ਰੋਗ, ਪਹਿਰਾਵਾ ਭਾਰਾ । 
ਖਾਣਾ ਪੀਣਾ ਕੁਦਰਤੀ, ਸਚੁ ਸਹਿਜੁ ਅਹਾਰਾ । 
ਕਪੜ ਪੈਧੇ ਕੁਦਰਤੀ, ਸਚੀ ਸਰਕਾਰਾ । 
ਨੂਰ ਮੁਸਕ ਸਭ ਕੁਦਰਤੀ, ਕੁਦਰਤਿ ਬਹਿਕਾਰਾ । 
ਸੋਈ ਮਹਿਲ ਬੁਲਾਇਅਨ, ਖੂਬ ਖਿਦਮਤਗਾਰਾ । 
ਜਿਨਾਂ ਰਾਸ ਈਮਾਨ ਹੈ, ਦਿਲ ਸੱਚ ਕਰਾਰਾ । 
ਐਨ ਮਹਿਲ ਦੇ ਮਹਰਮੀ ਨੇਕ ਬੁਜੁਰਕਵਾਰਾਂ । 
ਨੇਕ ਜਿਨ੍ਹਾਂ ਕੁਦਰਤਿ ਹਰਮ, ਅਤਿ ਰੂਪ ਅਪਾਰਾ । 
ਜਉਕ ਅਸਾਇਸ ਰੋਗ ਮੁਚ, ਖੇਲ ਖੈਲਣਹਾਰਾ । 
ਕੁਦਰਤਿ ਬੇਟੇ ਚਿਹਲ ਤਨ, ਫਰਜੈਦ ਪਿਆਰਾ । ੭ ॥ 


ਸੂਰਤਮਾਨ ਸਰੋਦ ਸਭ, ਗਾਵਹਿ, ਰੱਬ ਹਜੂਰ । 
ਰੂਪ ਅਜਾਇਬ ਕੁਦਰਤੀ, ਰੋਗ ਪਲੱਟੇ ਨੂਰ ॥। ੧ ॥ 


ਪਹਿਲੇ ਮੁਜਰੇ ਗਾਂਵਦਾ, ਭੈਰੋ' ਤੈ ਪਰੀਆਂ । 

ਅਦਭੁਤ ਪਰੀ ਤਿਲੰਗ ਹੈ, ਟੌਡੀ ਜੈਤਸਰੀਆਂ । 
ਭੂਪਾਲੀ ਭੀਮ ਪਲਾਸ਼ ਰੀ, ਮਿਠੀ ਧਨਾਸਰੀਆਂ । 
ਦੁਤੀਆ ਗਾਵੈ ਮਾਲਕਉ'ਸ ਬਹਿ ਅਪਨੀ ਬਰੀਆ । 
ਮਾਲਕਉ'ਸ ਕੀ ਰਾਗਣੀ, ਆਸਾ ਗੂਜਰੀਆ । 
ਦੇਵਰੈਧਾਰੀ ਆਸਾਵਰੀ, ਮਾਲਵ ਰਾਮਕਲੀਆ ॥ ੮ ।। 


ਸਲੌਕ : 
ਮੇਘ ਮਲਾਇਰ ਗਾਂਵਦੇ ਖਟ ਪਰੀਆ ਲੈ ਪਾਜਿ 1 


ਸ੍ਰਲ-ਪਾਠ 


ਵਡਹੈਸੀ ਪਰੀ ਬਿਹਾਗੜਾ, ਸੋਰਠਿ ਸਾਰੰਗ ਸਾਥਿ । 
ਮਿਲ ਗਾਵਹਿ ਦੁਇ ਰਾਗਨੀ, ਮਾਝ ਕਾਨੜਾ ਰਾਸਿ । 
ਮੇਘ ਰਾਗ ਕੀ ਰਾਗਨੀ, ਰੱਬ ਆਗੈ ਅਰਦਾਸਿ । 


ਪਉੜੀ : 


ਦੀਪਕ ਰਾਗ ਮਹਾਬਲੀ, ਪ੍ਰੋਮ-ਮਾਤਾ ਗਾਵੈ । 

ਮਾਲੀ ਗਉੜਾ ਕੀ ਝੜੀ, ਗਵਰੀ ਸੁਰ ਲਾਵੈ । 

ਦੇਵ ਕਲੀ ਕਲੀਆਨ ਸੰਗਿ, ਨਟਿ ਆਣਿ ਮਿਲਾਵੈ । 
ਸਿਰੀ ਰਾਗ ਕੀ ਰਾਗਨੀ, ਗਉੜਿ ਸੂਹਿ ਸੁਹਾਵੈ । 
ਮੰਜਰੀ ਗੋਂਡ ਬਿਲਾਵਲੀ, ਕੁਲ ਵਲ ਭੌਗਾਵੈ । 
ਸਿਰੀ ਰਾਗ ਪਰੀਆਂ ਸਣੇ, ਵਰੀ ਪਹੁੰਚਾਵੈ ॥ ੯ ॥ 


ਸਲੋਕ : 


ਰਾਗ ਹਿੰਡੋਲ ਅਨ੍ਪ ਹੈ, ਸੈਗਿ ਪਰੀ ਬਿਭਾਸ ਬਸੋਤ । 
ਕਿਦਾਰਾ ਮਾਰੂ ਸਿੰਧਵੀ, ਤੁਖਾਰੀ ਮਨ ਤੋਖੰਤਿ ॥ ੧ ॥ 


ਪਉੜੀ : 


ਸਲੋਕ : 


ਰਾਗ ਰੈਗ ਪਰੀਆ ਸਦਾ, ਸਚੇ ਦਰਿ ਆਵੈ । 

ਵਜਨਿ ਵਜੈਤ੍‌ ਅਮੈਖ ਤਾਲ, ਕਛੂ ਅੰਤ ਨ ਪਾਵੈ । 

ਵਾਜੈ ਬਹੁਤ ਬਿਅੰਤ ਹੈਂ, ਮਿਤਿ ਕਥੀ ਨਾ ਜਾਵੈ । 

ਵਾਵਣਹਾਰੇ ਕੋਤੜੇ, ਬੇਅੰਤ ਉਪਾਵੈ । 

ਵਜਨਿ ਵਾਜੇ ਕੁਦਰਤੀ, ਦਰਬਾਰਿ ਖੁਦਾਵੇ । 

ਨੂਰ ਵਕਤ ਨਾਲ ਸੁਬਹ ਦੇ, ਸਭ ਸਿਫਤਿ ਅਲਾਵੈ ॥ ੧੦ ॥ 


ਸਿਫਤਿ ਖਜਾਨਾ ਰੱਬ ਦਾ, ਸਿਫਤੀ ਭਰੇ ਭੰਡਾਰਾ । 
ਸਿਫਤੀ ਬਜੁਰਗ ਵਾਰ ਏ, ਰੱਬਾਣੀ ਸਰਕਾਰ 1 


ਪਉੜੀ : 


ਸੇਖ ਮਸਾਇਕ ਅਓਲੀਏ, ਗਉ'ਸ ਕੁਤਬ ਸਥਾਈ । 

ਪੀਰ ਫਕੀਰ ਜਹੀਰ ਸਭ ਤੇਰੀ ਸਿਫਤਿ ਸਮਾਈ । 

ਕਾਜੀ ਮੁਲਾਂ ਸਿਫਤਿ ਕਰਿ, ਕਹਿ ਬਾਂਗ ਸੁਣਾਈ । 

ਰੋਜ ਮੁਸਕਤ ਸਿਫਤਿ ਲੈ, ਨਿਤ ਰਹਿਨ ਅਘਾਈ । 

ਨੂਰੀ ਪੰਜ ਫਰੇਸਤੇ, ਸਿਫਤੀ ਦਰਿਆਈ । 

ਰਾਗ ਰਤਨ ਪਰੀਆਂ ਸਰੋਦ, ਸਬ ਸੂਬਹ ਸੁਣਾਈ ॥ ੧੧ ॥ 


ਸਲਕ : 


ਐਨ ਮਹਲੋ' ਮਹਲ ਹੁਇ, ਬੈਠਾ ਤਖਤ ਖੁਦਾਇ । 
ਸਾਜ ਸੁ ਕਰਦਾ ਦੁਨੀ ਦੀ, ਦੇਖਹਿ ਬਣਤ ਥਣਾਇ ॥। ੧॥ 


291 


ਮੱਕੇ ਮਦੀਨੇ ਦੀ ਗੋਸ਼ਟਿ 


ਪਉੜੀ : 


ਤ੍ਈ ਲੌਕ ਚਉਦਹ ਭਵਨ, ਦੀਪ ਸਪਤ ਰਚਾਏ । 
ਚਾਰ ਚੱਕ ਤੇ ਨਉ” ਖੰਡ, ਕਰਿ ਚਲਿਤ ਦਿਖਾਏ 1 
ਆਦਮ ਹੱਵਾ ਪੈਦ ਕੀਯ, ਸਭ ਜਗਤ ਉਪਾਏ । 
ਖਾਣੀ ਬਾਣੀ ਚਾਰਿ ਜੁਗ, ਬੈਧੇਜ ਬਣਾਏ । 

ਲਖ ਚਉਰਾਸੀਹ ਮੈਦਨੀ, ਸਭ ਜੀਅ ਉਪਾਏ । 
ਸਾਜੇ ਹਿੰਦੂ ਮੁਸਲਮਾਨ, ਦੁਇ ਰਾਹ ਚਲਾਏ । 
ਚਾਰ ਕਤੇਬਾਂ ਚਾਰ ਬੇਦ, ਜਗ ਮਹਿ ਪ੍ਰਗਟਾਏ । 
ਅਰਸਹੁ ਸਭੇ ਉਤਰੇ, ਨਾਲਿ ਹੁਕਮ ਖੁਦਾਇ । 


ਸਲੋਕ : 


ਹਿੰਦੂ ਜਪਤੇ ਰਾਮ ਰਾਮ, ਮੁਸਲਮਾਨ ਖੁਦਾਇ । 
ਇਕੌ ਰਾਮ ਰਹੀਮ ਹੈ, ਮਨ ਮਹਿ ਦੇਖਹੁ ਲਾਇ ॥ ੧ ॥ 


ਦਾਤਾ ਵਡਾ ਮਿਹਰਵਾਨ, ਸਚੁ ਅਲਖ ਅਪਾਰ । 
ਆਲਮ ਸਭਸਿਆਰ ਦੀ, ਆਪਿ ਲਹਿੰਦਾ ਸਾਰਾ । 
ਪੈਨਣ, ਰੋਜ਼ੀ ਰਿਜਕ ਦਾ, ਰੱਬ ਦੇਵਣਹਾਰਾ । 
ਚਮਚਾ ਮਿਹਨਤ ਧਰਤਿ ਦੇਗ, ਪਕਹਿ ਅਹਾਰਾ 1 
ਛਿਅ ਮਹੀਨੇ ਕੀ ਰਾਸਿ ਹੁਇ, ਦਮ ਮੁਫਤ ਕਰਾਰਾ । 
ਲਖ ਚਉਰਾਸੀਹ ਮੇਦਨੀ, ਪਹੁੰਚਾਵਣਹਾਰਾ । 

ਜ਼ਾਗ ਵੈਡਾਹੇ ਮੁਦਫੀਆ, ਹੁਕਮੀ ਦਰਬਾਰਾ । 

ਜਿਵ ਜਿਵ ਰੱਬ ਰਜਾਇ ਹੈ, ਵੇਡੇ ਵੈਡਾਰਾ ॥ 13 ॥ 


ਚਾਲ ਚਲੀ ਪਾਤਸ਼ਾਹ ਕੀਂ, ਚਲੇਂ ਹਕ ਵੀਚਾਰ । 
ਪੈਂਜਾਰ ਪਾਇ ਹੱਕ ਰਾਸਤੀ, ਹੱਕੋ ਹੱਕ ਦਰਬਾਰ ॥ ੧ ॥ 


ਚੜਿਆ ਸੱਚਾ ਪਾਤਸ਼ਾਹ, ਜਿਸ ਸੱਚਾ ਸਾਇਆ । 

ਪਹਿਰ ਬੁਰਕਾ ਸਫੈਦ ਰੋਗ, ਸਚੁ ਜੀਨ ਬਣਾਇਆ । 
ਜੈਬਰੀ ਦੀਵਾਰ ਮਹਿ, ਹਰਿ ਰੋਗ ਚੜਾਇਆ । 
ਸਿਲਹਖਾਨਾ ਹਥਿਆਰ, ਸਭ ਕਿਵੇਹੇ ਲਾਇਆ । 
ਧੀਰਜ ਖੰਨਾ ਰੱਬ ਦਾ, ਲੈ ਲੀਕਿ ਬੋਧਾਇਆ ।। 14 ॥ 


ਸਲੋਕ : 


ਦੁਖ ਜਮਧਰ ਕ੍ਰਧ ਰੋਗ ਸਫਨ ਸਫਾ ਪਾਉਣ ਸਾਂਗ । 
ਗੁਰਜ਼ ਖੁਦਾਈ ਗਰਤ ਗੌਰ, ਕੜਕੇ ਬਿਜਲਿ ਵਾਂਗੁ ॥ ੧ !) 


ਮ੍ਰਲ=ਪਾਠ 


ਪਉੜੀ : 

ਲੈ ਕਰ ਕਟਕਾਗਲ ਥਲੇ ਤਾਜਮਲ ਭਾਰਾ । 

ਭਗਤ ਫਕੀਰ ਦੀਵਾਨ ਹੈਨ, ਪੇਸ ਪਰਵਦਗਾਰਾ । 

ਸਿਕਦਰ ਅਤੇ ਕ੍ਰੰੜੀਏ ਪੀਰ ਬੁਜਰਕ ਵਾਰਾ । 

ਨਵੀਸਿੰਦੇ ਫਰੇਸਤੇ, ਪਾਸ ਫੌਤੇਦਾਰਾ । 

ਅਹਿਦੀਆਂ ਅਜਰਾਈਲ ਹੈ, ਬਣਿਆਣਿ ਨਿਹਾਰਾ । 

ਬੇ ਮਹਿਰਮ ਮਾਵਾਸੀਆ, ਤੋੜ ਕਰਨਿ ਖੁਆਰਾ ।। ੧੫ ॥ 
ਸਲੋਕ : 

ਸਭਨੀ ਖੰਡੀ ਵਰਤਦਾ, ਵਾਹਦ ਆਪ ਅਲਾਹਿ । 

ਤਮਅ ਨ ਰਖੇ ਕਿਸੇ ਦੀ, ਸੱਚਾ ਬੇਪ੍ਰਵਾਹਿ ॥ ੧ ॥ 
ਪਉੜੀ : 

ਸਿਰ ਸਾਹਾਂ ਪਾਤਸਾਹ ਹੈ, ਦੇਹੀ ਸਭ ਲੋਈ । 

ਰਯਤਿ ਸਭ ਪਾਤਸਾਹ ਦੀ, ਜੋ ਕਰੇ ਸੋ ਹੋਈ । 

ਖ਼ਬਰਵੈਦ ਖਦ ਖਾਲਸਾ ਏਕੋਂ ਮਨ ਸੋਈ । 

ਅਮਰ ਮੰਨੇ ਪਾਤਸਾਹ ਦਾ, ਤਿਸ ਵਿਘਨ ਨ ਕੋਈ । 

ਆਪੇ ਸਭ ਕਿਛੁ ਜਾਣਦਾ, ਜੀਆਂ ਜਾਣੇ ਈ । 

ਜਿਨੀ" ਅਮਰ ਨ ਮੰਨਿਆ, ਦਰਿ ਲਹਨਿ ਨ ਢੋਈ ॥ ੧੬ ॥ 
ਸਲੋਕ ? 

ਸਿਕਦਾਰਾਂ ਕ੍ਰੰ ੜੀਆਂ, ਸਾਹ ਕਹੇ ਸਮਝਾਇ । 

ਲਾਹਾ ਦੁਨੀਆ ਬੈਦਗੀ, ਅਮਲ ਕਰਹੁ ਜਗਿ ਜਾਇ ॥ ੧ ॥ 
ਪਉੜੀ : 

ਆਏ ਦੁਨੀਆਂ ਕ੍ਰੰੜੀਏ, ਪੀਰ ਬੁਜੁਰਕਵਾਰਾ । 

ਓਨਾ ਨੀਸਾਨ ਵਿਖਾਲਿਆ, ਅੰਦਰਿ ਸੈੱਸਾਰਾ । 

ਇਕਨਾ ਲਿਖਿਆ ਮੰਨਿਆ, ਇਕ ਭੁਲੇ ਗਵਾਰਾ । 

ਮੰਨਣ ਵਾਲੇ ਜ਼ਿਣਿ ਗਏ, ਜਾਣ ਅਸਰ ਭਾਰਾ । 

ਹੁਕਮ ਨ ਮੰਨਨਿ ਬੇਮਿਹਰ, ਵਡ ਧ੍ਰਹ ਅਧਾਰਾ । 

ਦੋਜਕ ਪਉਸਨਿ ਲਾਲ ਜੀ, ਨਿੰਦਕ ਕੁੜਿਆਰਾ ॥ ੧੭ ॥ 
ਸਲੋਕ : 
ਜਿਨ੍ਹਾਂ ਬਾਕੀ ਦੇਵਣੀ, ਨੀਦ ਤਿਨ ਕਿਉ” ਪਾਇ । 

ਉਨ ਉਪਰਿ ਅਹਿਦੀਆਂ ਅਜਰਾਇਲ, ਲੈਗੁ ਹਿਸਾਬ ਚੁਕਾਇ ॥ ੧ ॥ 
ਪਉੜੀ : 

ਅਹਿਦੀ ਅਜਰਾਈਲ ਨੌ, ਸਾਹਿਬ ਕੀਆ ਫੁਰਮਾਇ । 

ਲੈ ਆਵਹੁ ਬੈਨਿ ਮਵਾਸਿਆਂ ਦੇ ਦੇ ਬਹੁਤ ਸਜਾਇ । 


293 


ਮੱਕੇ ਮਦੀਨੇ ਦੀ ਗੋਸ਼ਟਿ 


ਅਜ਼ਰਾਈਲ ਕੀਆ ਸਲਾਮ, ਜਿਵ ਹੁਕਮ ਰਜਾਇ । 
ਸਿਲਹਿਖਾਨਾ ਹਥਿਆਰ ਸਭ, ਰੱਬ ਪੇਸ ਮੰਗਾਇ । 

ਗੁਰਜ ਦਿਤੀਅਸੁ ਅਜਰਾਈਲ ਨੋ, ਹਥਿਆਰ ਖੁਦਾਇ । 
ਦੁਖ ਕਟਾਰੀ ਗਜਬ ਦੀ, ਤੀਰ ਲੈ ਲੱਕ ਬੰਧਾਇ । ੧੮ ॥ 


ਸਲੋਕ ; 
ਜਮ ਆਯਾ ਦੁਨੀ ਉਪਰੇ, ਭੇਜਿਆ ਆਪਿ ਖੁਆਇ । 
ਜਿਵ ਜਿਵ ਹੁਕਮ ਖਸਮ ਦਾ, ਤਿਉ ਤਿਉ ਦੇਇ ਸਜਾਇ ॥ ੧ ॥ 
ਪਉੜੀ : 

ਅਜ਼ਰਾਈਲ ਫਰੇਸਤਾ, ਹੋ ਅਹਿਦੀ ਆਇਆ । 

ਬੇਈਮਾਨ ਫਿਰਉਨ ਸਭ, ਲੈ ਕੈਦ ਕਰਾਇਆ । 

ਵਿਸਵਾਸਘਾਤੀ ਤੇ ਦਗੇਬਾਜ, ਜਿਨ ਪਾਪ ਕਮਾਇਆ । ਰ੍ 

ਗੁਰਜ ਤਿਨਾ ਸਿਰ ਮਾਰਦਾ, ਗਰਤ ਘੋਰ ਲਵਾਇਆ । 

ਬਦਅਮਲੀ ਬਦਮਾਮੀਲੀ ਪਰਦਰਬ ਭੁਲਾਇਆ । 

ਦੁਖ ਕਟਾਰੀ ਲਾਇੰਦਾ, ਰੋਗੀ ਬਿਲ ਲਾਇਆ । 

ਤੀਰ ਚਲਾਏ ਗਜਬ ਦੇ, ਸਿਰਿ ਠੱਗਾਂ ਆਇਆ 1 

ਉਨ ਦੁਖ ਭੁਖ ਕਦੇ ਨ ਉਤਰੇ, ਜੋਨੀ ਭਰਮਾਇਆ । 
ਸਲੋਕ 

ਵਿਚ ਆਇ ਦੁਨੀ ਪੈਕੇਬਰਾ ਲਖ, ਹਜਾਰ ਸਏ । 

ਜਿਉ” ਜਿਉ” ਕਰਦੇ ਬੈਦਗੀ, ਤਿਉ” ਤਿਉ” ਮੇਲ ਲਏ । 
ਪਉੜੀ : 

ਗ'ਉਸ ਕੁਤਬ ਤੇ ਅਉਲੀਏ, ਦੁਨੀਆਂ ਵਿਚ ਆਏ । 

ਪੈਕੈਬਰ ਇਕ ਲੱਖ ਅਸੀ ਹਜਾਰ, ਰੱਥ ਆਪਿ ਉਪਾਏ 1 

ਬਹੁਤ ਜਮਾਤੀ" ਜੋੜੀਆਂ, ਬਹੁ ਪੰਥ ਚਲਾਏ । 

ਸੇਵਨਿ ਰੱਬ ਵਲੀ ਨੂੰ, ਅਲਾਹ ਸਬਾਏ । 

ਵਾਰੀ ਆਪੋ ਆਪਣੀ, ਵਾਜੇ ਗਏ ਵਜਾਏ ॥ ੨੦ ॥ 


ਰੋਜਿ ਕਿਆਮਤ ਡੇਹੜੇ, ਡਖਤ ਬਹਗੁ ਅਲਹੁੱਕ । 
ਹੱਕ ਹੀ ਘਰ ਰੱਬ ਦੇ, ਕਰਗੁ ਨਹੀ ਅਣਹੱਕ ।। ੧ । 
ਪਉੜੀ : 

ਆਖਰ ਵਕਤ ਜਹਾਨ ਨੌ, ਰੱਥ ਲੈਗੁ ਉਠਾਇ । 

ਕਰਗੂ ਤਪਾਵਸ ਹੱਕ ਦਾ, ਹਜੂਰ ਬੁਲਾਇ । 

ਵੇਖਗ ਦਫ਼ਤਰ ਖੋਲ੍ਹ ਕੇ ਜਿਉ” ਅਮੋਲ ਕਮਾਇ । 

ਜਿਨਾਂ ਮੁਰਸਦ ਸੈਗ ਈਮਾਨ ਰਾਸ, ਜੌਨੀ ਨਹੀ" ਆਇ 1 
ਭਿਸ਼ਤ ਤਿਨ੍ਹਾਂ ਦੇ ਭਾਇ ਹੈ, ਦਰਗਹਿ ਪੈਨਾਹਿ । 


ਮਰਲ-ਪਾਠ 295 


ਜਿਨ੍ਹਾਂ ਅਮਰ ਨ ਮੰਨਿਆ, ਸੋ ਦੌਜਖ ਪਾਹਿ । 

ਉਹ ਬਿਲਲਾਵਨ ਮਹਾਂ ਦੁਖੀ ਬਹੁ ਲਹਨਿ ਸਜਾਇ । 

ਵਾਲੀ ਕੋਈ ਨ ਤਿਨ੍ਹਾਂ ਦਾ, ਜੋ ਲਏ ਛੁਡਾਇ॥ ੧॥ 
ਸਲੋਕ : 
ਆਪੇ ਕੁਦਰਤਿ ਸਾਜ ਕੇ, ਦੇਖਹਿ ਥਾਪਿ ਉਥਾਪਿ । 

ਹੱਥ ਨਹੀ ਕਿਛੁ ਕਿਸੇ ਦੇ, ਜੌ ਕਿਛੁ ਕਰਹਿ ਸੋ ਆਪਿ ॥੧॥ 
ਪਉੜੀ : 

ਆਪ ਉਪਾਇ ਖਪਾਇਦਾ, ਸਗਲਾ ਪਸਾਰਾ । 

ਵਸਦੀ ਕਿਨ ਉਠਾਇਦਾ, ਵਸੇ ਮਲਕ ਭੰਡਾਰਾ । 

ਬ੍ਹਮੇ ਦੇ ਸਉ ਬਰਸ ਤੀਕ, ਜਿਉ ਮੌਹਲੇ ਧਾਰਾ । 

ਸਉ ਬਰਸ ਵਗੇ ਪਉਣ, ਫਿਰ ਜਲ ਸੋਖਣਹਾਰਾ । 

ਅਜਰਾਈਲ ਫਰੇਸਤਾ, ਫੇਰ ਵਾਇ ਪੂਕਾਰਾ । 

ਉਡਨਿ ਧਰਤੀ ਅਕਾਸ ਸਭੁ, ਹੋਇ ਝੱਖੜ ਛਾਰਾ ॥ ੨੨ ॥ 
ਸਲੋਕ ? 

ਆਦਿ ਅੰਤਿ ਮੱਧ ਏਕ ਹੀ, ਸਚ ਖਾਲਕ ਸੁਬਹਾਨ । 

ਆਪੈ ਬਚਨ ਰਚਾਇਕੈ, ਫਾਨੀ ਕਰੇ ਜਹਾਨ ॥ ੧॥ 
ਪਉੜੀ : 

ਪਵਣ ਪਾਣੀ ਸਬ ਥੋਕ ਹੈ, ਹੁਇ ਬੈਠਾ ਨਿਆਰਾ । 

ਵਰਨਾਂ ਚਿਹਨਾਂ ਬਾਹਰਾ, ਆਪੇ ਨਿਰੈਕਾਰਾ । 

ਸਭ ਕਿਛ ਸਾਜ਼ਿ ਨਿਵਾਜਿਓਸੁ, ਜੌਤਾ ਪਾਸਾਰਾ । 

ਅਬਿਨਾਸੀ ਅਬਗਤਿ ਅਡੋਲ, ਕਿਛੁ ਪਵੇ ਨ ਪਾਰਾ । 

ਬੈਠਾ ਤਾੜੀ ਲਾਇ ਕੇ, ਵਿਚਿ ਧੁੰਦੂਕਾਰਾ ॥ ੨੩ ॥ 
ਸਲੋਕ : 

ਜੁਗਛਤੀਸ ਧਿਆਨ ਲਾਇ, ਕੀਤੋਸ ਧੁੰਦੂਕਾਰ । 

ਮਸਲਤਿ ਬਧੀਅਸਿ ਜੀਅ ਨਾਲਿ ਕੀਚੇ ਫਿਰਿ ਸੈਸਾਰ ॥ ੧॥ 
ਪਉੜੀ : 

ਭਾਣੇ ਕੀਆ ਜਹਾਨ ਵਿਚ, ਸਭ ਬਣਤ ਬਣਾਏ । 

ਨੂਰਹੁੰ ਪੰਜ ਫਰਿਸਤੇ, ਹੱਥ ਆਪਿ ਉਪਾਏ । 

ਚਉਦਹ ਤਬਕ ਰਚਾਯਾ, ਸੋਲਾਂ ਕਲਾ ਟਿਕਾਏ । 

ਚੋਦ ਸੂਰਜ ਦੁਇ ਸਾਜਕੇ, ਜਗ ਜੋਤਿ ਜਗਾਏ । 

ਆਦਮ ਹਵਾ ਪੈਦਾ ਕੀਯਾ, ਦੁਇ ਨੇਕ ਖੁਦਾਇ । 

ਚਲਣ ਭਾਣੇ ਖਸਮ ਦੇ, ਜਿਵ ਹੁਕਮ ਰਜਾਇ ॥ ੨੪ ॥ 


ਮੱਕੇ ਮਦੀਨੇ ਦੀ ਗੋਸਟਿ 


ਕੋ ਸਿਫਤਿ ਸਲਾਹ ਨ ਕਰ ਸਕੇ, ਕਉਣ ਦਿਖਾਏ ਰਾਹੁ । 

| ਸੁਲਤਾਨਾ ਸਿਰ ਸੁਲਤਾਨ ਤੂ, ਪਾਤਸਾਹਾਂ ਸਿਰ ਪਾਤਸ਼ਾਹ ।। ੧ ॥ 
| ਪਉੜੀ ! 

| ਹਉ ਢਾਢੀ ਹਾਂ ਨੀਚ ਜਾਤਿ, ਤੁਮ ਗਾਇ ਨ ਜਾਣਾ । 

| ਇਕ ਤਿਲ ਕੀਮ ਨਾ ਜਾਪਈ, ਕਿਆ ਆਖਿ ਵਖਾਣਾ । 

ਤੇਰੀ ਗਤਿ ਮਿਤਿ ਨ ਪਵੈ, ਕਿਵ ਤੁਧ ਪਛਾਣਾ । 
ਪਵਨਿ ਕਬੂਲ ਖਸਮ ਦਰਿ, ਜਿਤ ਸਬਦੁ ਨੀਸਾਣਾ । 
ਸੁਬਾਹੀ' ਕਰੀ ਕਲਿਆਣ ਉਠ, ਖੈਰ ਦੇਹੁ ਸੁਜਾਣਾ । 
ਜਨ ਨਾਨਕ ਦੀਜੈ ਦਰਸ ਦਾਨ, ਜਸ ਕਰੀ ਰਾਬਾਣਾ । 


ਸ਼ਬਦਾਵਲੀ 


ਪੰਨਾ 34-35 : ਬਜੁਰਗਵਾਰ : ਸਿਆਣਾ । ਦਾਨਸਵੇਦ : ਅਕਲਮੰਦ । ਮੁਸੱਲਾ : ਨਿਮਾਜ਼ 
ਪੜ੍ਹਨ _ਵਾਲਾ ਆਸਣ । ਬਾਜੂ : ਬਾਂਹ । ਵਰਾਨਾ _: ਬੀਆਬਾਨ, ਜੈਗਲ । 
ਇਮਾਮ : ਧਾਰਮਿਕ ਵਿਅਕਤੀ, ਨਮਾਜ ਪੜ੍ਹਾਉਣ ਵਾਲਾ । ਕਲਮਾ : ਇਸਲਾਮ 
ਦਾ ਮੂਲ ਮੰਤਰ । ਅਜਾਇ : ਅੰਗ । ਸਿਕਮੁ : ਪੇਟ । ਬਗਦਾਦ : ? ਨੈਨ : ਅੱਖਾਂ । 
ਨਬੀ : ਅਵਤਾਰ, ਪੈਗੈਬਰ । ਕਰਨਿ : ਕੈਨ । ਹਜ਼ਰਤਿ : ਨੇੜਤਾ ਰਖਣ ਵਾਲਾ 
(ਮੁਹੰਮਦ ਸਾਹਿਬ ਵਾਸਤੇ ਆਦਰ ਵਜੋ ਵਰਤਿਆ ਸ਼ਬਦ) ਰਸੂਲ : ਭੇਜਿਆ 
ਹੋਇਆ, ਪੈਗੈਬਰ । ਸੂਖਨ : ਬਚਨ, ਪੇ'ਵਦਾ (ਪੈਵੈਦ) : ਮੇਲ, ਸੈਯੋਗ । 

ਪੰਨਾ 36-37 : ਕਿਸਬਤ : ਸਮਾਨ ਰਖਣ ਵਾਲਾ ਥੈਲਾ, ਕਿਸਵਤ (ਅ.) ਪੌਸ਼ਾਕ, ਪੇਟੀ 
ਆਦਿ । ਕਾਮਲ : ਕਮਾਲ ਰੱਖਣ ਵਾਲਾ, ਪੂਰਾ । ਅਹਿਲ ਦਰਵੇਸ਼ : ਸਥਿਰ 
ਰਹਿਣ ਵਾਲੇ ਫਕੀਰ, ਲਾਇਕ ਫਕੀਰ । ਤਕਸੀਰ : ਅਪਰਾਧ, ਗੁਸਤਾਖੀ । ਨਾ- 
ਉਮੈਦ : ਉਚਾਟ, ਨਿਰਾਸ਼ । ਏ ਅਹਿਲ ਫਕੀਰ--ਪੁਰਸਮ : ਐ ਫਕੀਰ । ਮੈ” ਤੈਨੂੰ 
ਸਵਾਲ ਪੁਛਦਾ ਹਾਂ । ਸੁਆਲ ਈ--ਦਰਵੇਸੁ : ਹੇ ! ਹਿੰਦੀ ਫਕੀਰ ਇਸ ਸਵਾਲ 
ਦਾ ਉੱਤਰ ਬਚਨਾਂ ਦੁਆਰਾ ਦੇਹ । ਅਵਲ ਫ਼ਕੀਰੀ ਚੀਸਤ : ਪ੍ਰਥਮ ਫਕੀਰੀ ਕੀ 
ਹੈ ? ਆਖਿਰ : ਅਖੀਰ, ਅੰਤ । ਕੁਲਫ : ਜੈਦਰਾ । ਕੁਲੀਦ : ਚਾਬੀ । 
ਮਕਬਰਾ : ਕਬਰ । ਗੈਜਿ : ਖਜ਼ਾਨਾ, ਦੌਲਤ । ਸੂਜਨ : ਤੌਲੀਆ ਜਾਂ ਪਰਨਾ ਜੋ 
ਫਕੀਰ ਸਿਰ ਤੇ ਲਪੇਟਦੇ ਹਨ । ਲੁਕਮਾ : ਖਾਣੇ ਦੀ ਗ੍ਰਾਹੀ, ਫਕੀਰੀ ਦੀ ਕਮਾਈ । 
ਵਾਅਲਾਨਾ ਲੁਕਮੇ ਫਕੀਰੀ ਅਸਤ : ਫ਼ਕੀਰ ਦੀ ਕਮ'ਈ_ ਕਿਸ ਪ੍ਰਕਾਰ ਦੀ ਹੈ । 
ਖਿਰਕਾ (ਖਿਲਕਾ) : ਪਾਟੀ ਹੋਈ ਗੋਦੜੀ । ਵਸਲਾ : ਪੱਟੀ, ਲਕੜੀ ਦਾ ਟੋਟਾ । 
ਜਾਮਾ : ਵਸਤਰ, ਲਿਬਾਸ । ਮੁਤਕਾ : ਕਾਲਾ ਡੌਰਾ ਜੋ ਫਕੀਰ ਗਲ ਵਿਚ 
ਪਹਿਨਦੇ ਹਨ । ਜਵਾਬ ਬਿਦਿਹਦਿ : ਉਤਰ ਦੇਹ । ਫ਼ਨਾਹ : ਨਾਸ਼ ਹੌਣਾ । 
ਬਕਾ : ਅੰਤਿਮ, ਬਾਕੀ । ਬੇਦਾਰ : ਸਾਵਧਾਨ, ਜਾਗ੍ਰਿਤ । ਦੀਦਾਰ : ਦਰਸ਼ਨ । 
ਸਬਰੀ : ਸਬਰ, ਸੈਤੋਖ । _ਰਾਸਤੀ_: ਸਚਾਈ । ਖਾਨਾ ਫਕੀਰੀ ਮੁਸਲਮ 
ਅਸਤਿ : ਫਕੀਰੀ ਦਾ (ਮੁਸੱਲਮ) ਜ੍ਰੰਮੇਵਾਰੀਆਂ ਤੋਂ ਦੂਰ ਰਹਿਣ ਵਿਚ ਹੈ । 
ਆਜਜੀ : ਨਿਮਰਤਾ । _ਖਫਨੀ ਫ਼ਕੀਰੀ ਜਿੰਦਾ ਮੁਰਦਹ ਅਸਤ : ਫਕੀਰੀ ਦਾ 
ਲਿਬਾਸ _ਜਿਉੱਦਿਆਂ ਮੋਏ ਹੋਣ ਵਿਚ ਹੈ । ਧੂੰਆਂ ਫਕੀਰੀ _ਮਨਿੰਦ... 
ਅਸਤ : ਫਕੀਰੀ ਦਾ ਧੂੰਆਂ ਮਿਰਤਕ ਦੀ ਖਾਕ ਸਮਾਨ ਹੋਣਾ ਹੈ । ਗਰਦਾ : ਖਾਕ । 
ਖਾਕਰੋਬੀ : ਸਫਾਈ ਕਰਨ ਵਾਲਾ, ਭੌਗੀ । ਸੈਫ : ਤਲਵਾਰ । ਸਹਾਬ : ਸਾਹਿਬ 


ਮੱਕੋ ਮਦੀਨੇ ਦੀ ਗੌਸ਼ਟਿ 


ਦਾ ਬਹੁ ਵਚਨ । ਮਾਮੂਰ : ਕਿਸੇ ਕੈਮ ਤੇ ਹੁਕਮ ਨਾਲ ਲਗਾਇਆ ਗਿਆਂ । 
ਬਰਦਾ : ਗੁਲਾਮ । ਮੁਰਸ਼ਦ : ਗੁਰੂ । ਮਾਨਿੰਦ : ਸਮਾਨ ਦਿਲਕੁਸਾਦੀ 
(ਫਾ) : ਅਨੌਦ ਖੁਸ਼ੀ। ਦਿਲ ਕੁਸਾਦੀ...ਅਸਤਿ : ਮਨ ਦਾ ਆਨੰਦ ਫਤੀਰੀ ਦੀ 
ਸੇਲੀ ਮੁਰਸ਼ਦ ਦੇ ਸਨਮੁਖ ਗ਼ੁਲਾਮ ਹੋ ਕੇ ਰਹਿਣ ਬਰਾਬਰ ਹੈ । _ਕੁਜਾਮਨੀ 
(ਕੁਜਾਆਮਦ) : ਕਿਥੋਂ ਆਇਆ ਹੈ $ ਯਾਮਨੀ : ? ਚਿਹਸਤਮਨੀ : ਮਨੀ 
(ਖੁਦਾ), ਖ਼ੁਦਾ ਦਾ ਕੀ ਸਰੂਪ ਹੈ ? 


ਪੰਨਾ 38-40 : ਕੁਲਹ : ਟੋਪੀ । ਕੁਪੀਨ : ਲੰਗੋਟੀ । ਉਲਟ ਲੈਪ : ਛੇ ਚਕਰ ਵਿੰਨ ਕੇ 


ਮਨ ਦੇ ਉਲਟੇ ਕੈਬਲ ਨੂੰ ਜੋਗ ਦੁਆਰਾ ਸਿਧਿਆਂ ਕਰਨਾ, ਫਿਰ ਉਸ ਵਿਚੋਂ 
ਝਰਦੇ ਅੰਮਿ੍‌ਤ ਨੂੰ ਪੀਣਾ । ਪਾਪੋਸ (ਪਾਪੌਸ਼) : ਜੁੱਤੀ । _ਤਰਵਰ : ਰੁਖ । 
ਹਿਰੀ : ਦੂਰ ਕਰਨਾ । ਪਗ ਪੈਜਾਰਿ : ਪੈਰਾਂ ਵਿਚ ਜੁੱਤੀ ਪਹਿਨੀ ਹੌਂਵੇ । 
ਕਾਸਾ : ਮੰਗਣ ਵਾਲਾ _ਬਰਤਨ । _ਮਨਸਬਦਾਰਿ : ਅਧਿਕਾਰੀ, ਅਹੁਦਾ 
ਰੱਖਣ ਵਾਲਾ । ਸੁਖਆਸਨਿ : ਪਾਲਕੀ । ਦਸਤਾਰਿ : ਪਗੜੀ । _ਤੁਰੈਗ : ਘੋੜਾ । 
ਸਰਗਰਦਾਨ : ਪਰੇਸ਼ਾਨ । _ਜਵਾਲ : ਧੋਖਾ, ਛੱਲੇ ਜੌ ਮਾਇਆ ਦੇ ਅਸਰ ਹੇਠ 


ਆਪਣੇ ਅਸਲੇ ਨੂੰ ਭੁੱਲ ਜਾਵੇ । 


ਪੰਨਾ 41 : ਤੋਬਹ : ਕੁਕਰਮ ਦੇ ਤਿਆਗਣ ਦੀ ਪ੍ਰਤਿਗਿਆ । ਹਿਰਸ : ਖਾਹਿਸ । 


ਅਜਾਬ : ਗੁਨਾਹ । ਮਿਸਲ : ਸਮਾਨ, ਬਰਾਬਰ । _ਗੁਦੜ : ਕੂੜਾ ਕਰਕਟ, 
ਲੀਰਾਂ ਦਾ ਬਣਿਆ ਭਾਰੀ ਲੇਫ ਜਿਵੇ' ਗੁਰਬਾਣੀ ਵਿਚ 'ਜਿਨ ਪਟਿ ਅੰਦਰ ਬਾਹਿਰ 
ਗੁਦੜ......”। ਡਿਬੀ : ਫਕੀਰਾਂ ਦਾ ਖੱਪਰ, ਭਿਕਸ਼ਾ ਪਾਤਰ ॥ ਬੋਧਨ ਬਰਦੇ 
ਦਾ : ਗੁਲਾਮੀ ਦਾ ਰਿਸ਼ਤਾ । _ਉਜਰ : ਬੇਬਸੀ ਪ੍ਰਗਟ ਕਰਨ ਦੀ ਕ੍ਰਿਆ । 
ਗੋਸਾ ! ਇਕਾਂਤ ਵਿਚ । 


ਪੰਨਾ 42 : ਜਰਦਿ ਰੋਇ : ਪੀਲਾ ਚੇਹਰਾ, ਚਿੰਤਾਮਈ । __ਸੂਰਖ ਰੋਇ : ਲਾਲ ਚੇਹਰਾ; 


ਚਿੰਤਾ ਰਹਿਤ । _ਸਵਾਂਗੀ_: ਧੋਖੇਬਾਜ । _ਭੈਡ ਭਗਤੀਆ : ਨਕਲ ਕਰਨ 
ਵਾਲਾ, ਤਮਾਸ਼ਾ ਕਰਨ ਵਾਲਾ । _ਜੁਹਦ : ਤਪੱਸਿਆ । _ਖਵਾਜਾ ਮੌਨਦੀਨ 
ਚਿਸਤੀ : ਮਈਉਨ ਦੀਨ ਚਿਸ਼ਤੀ ਅਜਮੇਰ ਵਾਲੋਂ । ਰਿਸਾਲਤਿ ਪਨਾਹ : ਰਸੂਲ, 
ਪੈਗੈਬਰ ਹਜ਼ਤ ਮੁਹੈਮਦ ਸਾਹਿਬ । _ਨਉਸ਼ੇਰਵਾਂ (ਨੌਸ਼ਰਵਾਂ) : ਪ੍ਰਸਿੱਧ ਨਿਆਏਕਾਰੀ 
ਈਰਾਨ ਦਾ ਪਾਤਸ਼ਾਹ ਇਸ ਦੇ ਸਮੇ” ਹਜ਼ਰਤ ਮੁਹੇਮਦ ਸਾਹਿਬ ਦਾ ਜਨਮ 
ਹੋਇਆ । ਉਮਰ ਖਿਤਾਬ ! ਇਹ ਮੁਹੰਮਦ ਸਾਹਿਬ ਦੀ ਤੀਜੀ ਪਤਨੀ ਹਫਸਾ 
ਦਾ ਪਿਤਾਂ । ਅਬੂ ਬਕਰ ਪਿਛੋ" ਇਹ ਦੂਜਾ ਖਲੀਫਾ ਹੋਇਆ । 


ਪੰਨਾ 43-44 : ਬਿਓਗ : ਜੁਦਾਈ, ਵਿਛੋੜਾ । ਜੋਇਸੀ : ਜੋਤਸ਼ੀ । ਕਾਂਗ : ਕਾਂ । 


ਨਿਸ : ਰਾਤ । ਲਵੈ : ਪੀਉ ਪੀਉ ਕਰਨਾ । ਜਿਉ ਲਵੇ ਬਬੀਹਾ : ਜਿਵੇ” 
ਬੁਬੀਹਾ ਚੀਕਦਾ ਹੈ । _ਉਤਾਵਲਾ : ਤਰਲੋਂ ਮਛੀ ਹੋਣਾ । ਚਾਵਲਾ : ਮਨ 


ਵਿਚ ਉਮੰਗ ਵਧਾਉਣ ਵਾਲੇਂ 1 ਬਾਵਲਾ : ਪਾਗਲ । ਮੀਨ : ਮਛਲੀ 1 


ਸ਼ਬਦਾਵਲੀ 299 


ਕਜਲ ! ਸੁਰਮਾ । _ਕਰਨੀ : ਅਮਲ । ਬਨਿ : ਜੋਗਲ । _ਦਹੋ : ਸਹਿਣਾ । 
ਮਜਲਸ_: ਇਕੱਠ । _ਬਜੇਗਾਰ (ਫ਼ਾ ਬਜ਼ਹਗਾਰੀ) : ਗੁਨਾਹੀ ਅਪਰਾਧੀ । 
ਖਿਜਮਤਿ : ਸੇਵਾ । ਫ਼ੈਜ਼ : ਲਾਭ । ਹੁਜਤ : ਸ਼ੋਕਾ, ਤਰਕ । _ ਰੋਜ : ਗੁੱਸਾ । 

ਪੰਨਾ 45 2 ਪਸਗੀਬਰ _£ ਪਿਠ _ ਪਿਛੇ ਚੁਗਲੀ । _ਭਿਸਤ _: ਬਹਿਸ਼ਤ । 
ਅਉਲੀਆ : ਰੱਬ ਦਾ ਦੋਸਤ । ਜਹਾਲ : ਬੇਸਮਝ, ਅਵਿਦਿਆ । ਮਕਰ : ਕਰੇਬ । 
ਬਲੋਲ : ਸੁਰੀਲੀ ਆਵਾਜ਼ ਵਿਚ ਬਾਂਗ ਦੇਣ ਮੁਵੱਜ਼ਿਨ । _ਤਵਜਿਆ : ਧਿਆਨ 
ਦੇਣ ਦੀ ਕ੍ਰਿਆ । _ਦਰੋਗ : ਝੂਠ । _ਦੌਜ਼ਕ : ਨਰਕ । _ਹਿਰਸੀ : ਲਾਲਚੀ । 
ਸਬੂਰੀ : ਸਬਰ ਤੋਂ ਭਾਵ । _ਦੁਆਇ : ਪ੍ਰਾਰਥਨਾ, ਪਲੀਤ : ਗਦਾ ਕੇਮ । 
ਉਜੂ (ਵਜੂ) : ਨਿਮਾਜ਼ ਪੜ੍ਹਨ ਤੋਂ ਪਹਿਲਾਂ ਕ੍ਰਿਆ ਸੋਧਣਾ । _ਅਦਲ : ਇਨਸਾਫ 
ਰੋਜ਼ੀ ਬਖਸ਼ : ਅੰਨ ਦਾਤਾ । ਰਹੀਮ : ਦਿਆਲੂ । ਮਰਦਾਂ : ਪੁਰਸ਼ ਭਾਵ, ਬਹਾਦਰ 
ਇਨਸਾਨ । 

ਪੰਨਾ 46-47 : ਪਰਤੀਤ : ਯਕੀਨ, ਭਰੋਸਾ । _ਬਾਦੀ : ਝਗੜਾ ਕਰਨ ਵਾਲਾ । 
ਖੁਦਾਈਆਂ, ਖ਼ੁਦਾ ਦੇ ਮੰਨਣ ਵਾਲੇ ਭਾਵ ਮੁਸਲਮਾਨ । _ਕਾਰੂ ਹਮੀਦ : ਇਹ 
ਕੋਈ ਦੂਜਾ ਕਾਰੂ ਹਮੀਦ ਹੈ ਜਿਸ ਬਾਰੇ ਵੇਰਵਾ ਮਦੀਨੇ ਦੀ ਗੋਸ਼ਟਿ ਵਿਚ ਸਪਸ਼ਟ 
ਕਰ ਦਿੱਤਾ ਗਿਆ ਹੈ । ਬੇਤਰਾ : ਅਸਤਿਕਾਰ ਨਾਲ । ਮੋਮਨ : ਇਸਲਾਮ 
ਵਿਚ ਵਿਸ਼ਵਾਸ ਰਖਣ ਵਾਲਾ । ਮੁਨਾਫਿਕ : ਪਾਖੰਡੀ, ਦੇਭੀ । 

ਪੰਨਾ 48-51 : ਮਹਿਰਾਬ : ਮਸੀਤ ਦੀ ਉਹ ਡਾਟ ਜਿਸ ਦਾ ਮੁੰਹ ਮੱਕੇ ਵਲ ਹੁੰਦਾ 
ਹੈ, ਇਸ ਦੇ ਸਾਹਮਣੇ ਹੋ ਕੇ ਨਿਮਾਜ਼ ਪੜ੍ਹੀ ਜਾਂਦੀ ਹੈ । _ਮਕਾਮ : ਠਹਿਰਨ 
ਦੀ ਥਾਂ, ਪੜਾਅ । ਕਿਬਲਾ : ਕਾਬਾ । ਕਿਆਮਤ : ਰੋਜ਼ੇ ਹਸ਼ਰ ਦਾ ਦਿਨ । 
ਅਉਲੀਆ : ਵਲੀ ਦਾ ਬਹੁ-ਵਚਨ, ਵਲੀ : ਮਾਲਕ, ਮਿਤਰ ਆਦਿ । ਸਰੋਦ : 
ਗੀਤ, ਏਥੇ ਸ਼ਬਦ ਤੋ” ਭਾਵ ਹੈ । ਮਹਰਮ : ਭੇਤੀ ਜਾਣੂ । ਚਾਰ _ਕਤੇਬਾਂ : 
ਸਾਸੀ ਪੁਸਤਕਾਂ ਤੌਰੇੜ, ਜੰਬੂਰ, ਇੰਜੀਲ ਤੇ ਕੁਰਾਨ । ਸੁਮੇਰ : ਉਤਰੀ ਧਰੁਵ । 
ਕੁਮੇਰ : ਦੱਖਣੀ ਧਰੁਵ । _ਠਉੜ : ਠਹਿਰਨ ਦਾ ਟਿਕਾਣਾ । _ਸਾਹਦ 
(ਸ਼ਾਹਦ) : ਸਾਖੀ, ਗਵਾਹੀ ਦੇਣ ਵਾਲਾ । _ਅਰਬਾ _ਨਾਸਰ _: ਚਾਰ ਤੱਤ, 
ਅਗਨੀ, ਪਾਣੀ, ਜਲ, ਪ੍ਰਿਥਵੀ । _ਜਬਰਾਈਲ : ਉਹ ਫਰਿਸ਼ਤਾ ਜੋ ਖੁਦਾ ਦਾ 
ਪ੍ਰੋਗਾਮ ਧੈਰੋਬਰਾਂ ਕੋਲ ਲਿਜਾਂਦਾ ਹੈ । ਮਧ-ਸੂਦਨ ਮਾਧੋ ? ਪਰਮਾਤਮਾ ਵਾਸਤੇ 
ਨਾਮ । ਖੁਦੀ : ਅਹੈਕਾਰ । ਬਖੀਲੀ : ਚੁਗਲੀ, ਕਮੀਨਾਪਨ । ਫਰਜੈਦ : ਸਪੁੱਤਰ । 
ਹਰਾਮ ਖੁਰਦਨੀ : ਹਰਾਮ ਦੀ ਕਮਾਈ ਖਾਣ ਹਿਤ । ਮਸਰਕ : ਪੂਰਬ ਦਿਸ਼ਾ : 
ਜਨ੍ਹਬ : ਦੱਖਣ ਦਿਸ਼ਾ । ਗਰੂਬ ਉਤਰ ਦਿਸ਼ਾ । ਮਗਰਬੀ : ਪੱਛਮ ਦਿਸ਼ਾ । 
ਸ਼ਮਾਲ : ਉਤਰ ਦਿਸ਼ਾ । ਗੋਰਸਤਾਨ : ਕਬਰਸਤਾਨ । _ਪਰਸਤਸਿ ! ਪੂਜਾ, 
ਮਾਨਤਾ । _ਕਰੋਪਿ : ਗੁੱਸਾ, ਕ੍ਰੰਧ । ਅਮਰ : ਹੁਕਮ । _ਫੁਰਕਾਨ : ਕੁਰਾਨ 1 
ਮਾਲਿਕ : ਰੱਬ ਦੇ ਰਾਹ ਕੇ ਚਲਣ ਵਾਲਾ । _ਸਾਦਿਕ : ਸਿਦਕ ਰਖਣ ਵਾਲਾ । 
ਖਾਤਿਮ : ਅਖੀਰਲਾ । ਮੁਸਤਫਾ : ਚੁਣਿਆ ਹੋਇਆ । 


300 


ਮੱਕੇ ਮਦੀਨੇ ਦੀ ਗੋਂਸ਼ਟਿ 


ਪੰਨਾ 52 : _ਪਰਵਦਿਗਾਰ : ਪਾਲਣਾ ਕਰਨ ਵਾਲਾ । _ਤਕਬੀਰ : ਕੱਤਲ ਕਰਨਾ । 


ਖੈਰਿ ਕਾ ਦਉਰ : ਚੰਗੇ ਦਿਨ । ਫਾਨੀ : ਨਾਸ਼ਮਾਨ । _ਹਕ-ਰਾਸਤੀ : ਸਚਿ ਦਾ 
ਮਾਰਗ । _ਕ੍ਟਿਵਾਰੀ : ਰਖਿਆ ਕਰਨਾ । ਦੇਗ : ਲੰਗਰ । 


ਪੰਨਾ 53-56 : ਗਾਲਬ : ਜ਼ੋਰਾਵਰ, ਵਿਜੈਤਾ । ਤਵਕ : ਪ੍ਰਭਾਵ । ਦੇਵਲ : ਵੇਤਿਆਂ 


ਦੀ ਪੂਜਾ ਕਰਨ ਵਾਲਾ । ਮੀਰ : ਅਮੀਰ । ਮਹੀਪਤ : ਬਾਦਸ਼ਾਹ । ਸਿਰੁ : 
ਭਰੋਸਾ । ਲੋਹੁ ਕਲਮ : ਸਦੀਵ ਰਹਿਣ ਵਾਲੀ ਕਲਮ । _ਆਫਤਾਬ : ਸੂਰਜ । 
ਮਹਿਤਾਬ : ਚੋਦਮਾ । _ਅਜਾਰ ! ਦੁਖ ਦੇਣਾ । ਕਬੀਰ : ਵਾਹਿਗੁਰੂ, ਕਰਤਾਰ । 
ਆਲਮ : ਜਗਤ । ਤਦਬੀਰ : _ਤਰਕੀਬ, ਯਤਨ । _ਹਯਦਾ ਹਜਾਰ : ਅਠਾਂਰਾ । 
ਉਮਤਿ : ਕੌਮ । ਮੁਸਾਹਿਦਾ : ਲੌਕਾਂ ਦੇ ਇਕੱਠੇ ਹੋਣ ਵਾਲੀ ਥਾਂ । ਖਲਕ : ਪੈਦਾ 
ਕਰਨਾ, ਸਿਰਜਣਾ । _ਖਾਲਕ : ਪੈਦਾ ਕਰਨ ਵਾਲਾ । _ਗਉਸ : ਫਕੀਰਾਂ ਦਾ 
ਇਕ ਫਿਰਕਾ। ਕੁਤਬ : ਮੁੱਖੀ। ਸਲਾਰ : ਸਰਦਾਰ । ਬੀੜਾ ਚੁਕਣਾ : 
ਜ਼ਿੰਮੇਵਾਰੀ ਲੈਣੀ । _ਰਉਸ (ਰਵਸ਼) : ਢੰਗ, ਤਰੀਕਾ, ਨਿਯਮ । _ਤਪਾਵਸ : 
ਨਿਆਉ”। _ਤਮਿਕ : ਕ੍ਰੰਧ। ਤਾਜੀਆਨਾ : ਕੌਰੜਾ । _ਦਰੋਗ : ਝੂਠ । 
ਮਨਸੂਖ ! ਰੱਦ ਕਰਨਾ । 


ਪੰਨਾ 57-62 : ਤਹਕੀਕ : ਨਿਸ਼ਚਤ । ਮੁਲਹਦ : ਧਰਮ ਤੋਂ ਵਿਮੁਖ । ਕਜਾਇ : ਮੌਤ, 


ਕਾਜੀ ਦਾ ਫੈਸਲਾ। _ਹਕ ਰਾਸਤੀ ਕੀ ਗੁਫਤ ਸੁਨੀਦ ਹੋਈ :ਸਤਿ ਦੇ 
ਮਾਰਗ ਉਤੇ ਚਲਣ ਵਾਲੀ ਵਾਰਤਾ ਸੁਣਾਈ ਗਈ । _ਗੁਮਰਾਹਿ : ਕੁਲਿਆ 
ਰੋਇਆ । _ਦਰਕਾਰ : ਆਵਸ਼ਕ, ਲਾਜ਼ਮੀ। _ਰਹਮਾਨੀ : (ਰਹੁਨਮਾਈ) ਰਾਹ 
ਦਿਖਾਉਣ ਦੀ ਕ੍ਰਿਆ । ਜਾਤਿ ਸਫਾਤਿ : ਉਚੀ ਜਾਤ ਦਾ ਨਾਮ ਲੈ ਕੇ ਸਿਫਤ 
ਕਰਨੀ । _ਦੌਜਕ ਹਾਵੀਐ : ਨਰਕ ਦਾ ਸਤਵਾਂ ਤੱਲ । _ਹਮਦ : ਸਿਫਤ । 
ਇਸਰਾਈਲ : ਇਹ ਮੌਤ ਦਾ ਫਰਿਸ਼ਤਾ ਹੈ ਇਸ ਦੇ ਨਾਮ (ਅਜ਼ਰਾਈਲ), ਮਲਕੁਲ 
ਮੌਤ ਵੀ ਹਨ । ਰੋਜਿ ਮੁਆਸਰਿ : ਕਿਆਮਤ ਦਾ ਦਿਨ । ਇਸਲਾਮ ਅਨੁਸਾਰ 
ਮਨੁੱਖ ਦੇ ਚੋਗੇ ਮਾੜੇ ਅਮਲ ਕਿਤਾਬ ਵਿਚ ਦਰਜ ਹੁੰਦੇ ਰਹਿੰਦੇ ਹਨ ਜਿਨ੍ਹਾਂ ਦਾ 
ਅੰਤ ਸਮੇ ਉਨ੍ਹਾਂ ਅਨੁਸਾਰ ਫੈਸਲਾ ਹੁੰਦਾ ਹੈ। ਚਾਰ ਯਾਰ : ਹਜ਼ਰਤ ਮੁਹਮਦ 
ਸਾਹਿਬ ਦੇ ਚਾਰ ਯਾਰ ਜੋ ਮਗਰੋ ਇਸਲਾਮ ਦੇ ਚਾਰ ਖਲੀਫ਼ੇ ਬਣੇ; ਅਯੂ ਬਕਰ, 
ਉਮਰ, ਉਸਮਾਨ ਤੇ ਅਲੀ । _ਮੁਫਤੀ : ਕਾਜ਼ੀ ਦਾ ਫੈਸਲਾ ਜਾਰੀ ਕਰਨ ਵਾਲਾ 
ਕਰਮਚਾਰੀ । _ਮੁਤੜਿ : ਨਾਸਤਕ । _ਸੱਗਿ-ਕੁੱਤਾ । ਕਰਨਾਇ (ਫਾ.) : ਕਿਆ । 
ਮੁਹਾਬਿ : ਭਿਆਨਕ । ਅੱਜਾਂਬ : ਮੁਸੀਬਤ, ਨਰਕ ਦੀ ਤਾੜਨਾ । ਖਿਤਾਬ= 
ਪਦਵੀ । ਬੋਜਾ ! ਜੌ ਦੀ ਸ਼ਰਾਬ । ਨਫ਼ਸ : ਰੂਹ, ਪ੍ਰਾਣ । ਵਾਹਦਿ ਲਾ-ਸਰੀਕ ! 
ਇਕੋਂ ਇਕ ਅਜਿਹਾ ਜਿਸ ਦੇ ਕੌਮ ਵਿਚ ਕਿਸੇ ਦੀ ਸਾਂਝ ਨਾਂ ਹੋਵੇ। ਕਾਨਿ : 
ਸਰਕੜਾ ਕਾਹੀ ਆਦਿ । _ਹੈਵਾਨ : ਜਾਨਦਾਰ ਜੀਵ । _ਨਬਾਂਤਿ : ਵਨਜਪਤੀ । 

: ਪਿਘਲਾਉਣਾ । ਕਾਇਮ ਖਰੇ ਕੁਤਬ : ਖਰਾ ਸਿੱਕਾ ਬਾਕੀ ਰਹੇਗਾ । 
ਸੱਟ, ਕੋਟ । ਸਰਾਫਾਂ ਦੈਮ : ਜਿਵੇ ਸਰਾਫ ਪੈਸੇ ਦੀ ਪਹਿਚਾਨ 


ਜਰਬ : 


ਸ਼ਬਦਾਵਲੀ 301 


ਕਰਦੇ ਹਨ । _ਰਵਾਲ : ਧੂੜ, ਘੱਟਾ । _ਤਲਬਾਂ : ਤਨਖਾਹਮ ਏਥੇ ਜੁਰਮਾਨੇ ਤੋਂ 
ਭਾਵ ਹੈ। _ਆਕੀਆਂ _: ਨਿਯਮ ਤੌੜਨ ਵਾਲ਼ੇ । _ਪਉਸਨਿ ਦੌੋਜਕਿ-- ਰੋਇ 
ਸਿਆਹ : ਗਲ ਵਿਚ ਮੈਗਲ ਪਾ ਕੇ ਦੋਜਕ ਵਿਚ ਸੁੱਟੇ ਜਾਣਗੇ ਅਤੇ ਮੂੰਹ ਕਾਲੇ 
ਕੀਤੇ ਜਾਣਗੇ । ਭਿਸਤ : ਸਵਰਗ । 

ਪੰਨਾ 63-68 : ਤ੍ਰਿਕਲ : ਤੇਹਰਾ । ਸਰੇਦਾ : ਸ਼ਰ੍ਹਾਂ ਤੋਂ ਭਾਵ । ਹੋੜਿ ? ਰੋਕਣਾ । 
ਅਧੋੜਿ : ਉਧੋੜਨਾ, ਛਿਲਣਾ । _ਜਰਬੋ : ਨਿਸ਼ਾਨ । ਆਲਤ : ਲਿੰਗ । 
ਗੌਸਿ (ਫ਼ਾ ਗੇਸ਼) : ਕੌਨ । ਦਰਪੇਸ਼ : ਸਾਹਮਣੇ, ਸਨਮੁਖ । ਬਗੋਇ : ਉਚਾਰਨਾ । 
ਜ਼ਰਸਿ : ਘੜਿਆਲ । _ਸਫਾਤਿ (ਸਿਫਾਅਤ) : ਕਿਸੇ ਦੇ ਛੁਟਕਾਰੇ ਵਾਸਤੇ ਨੇਕੀ 
ਦਾ ਬਚਨ ਆਖਣਾ । _ਬੇ-ਨਮੂੰਨ : ਜਿਸ ਦਾ ਕੋਈ ਨਮੂਨਾ ਨਹੀਂ । ਬੇ-ਚਗੂੰਨ : 
ਸੈਕਾ ਰਹਿਤ ਜਿਸ ਬਾਰੇ ਕਿਉਂ, ਕੀ, ਕੀਕੂੰ ਦੇ ਸਵਾਲ ਉਤਪੰਨ ਨ ਹੋ ਸਕਣ । 
ਸਬਿ-ਮੈਰਾਜਿ : ਉਹ ਰਾਤ ਜਦੋਂ” ਹਜ਼ਰਤ ਮੁਹੈਮਦ ਸਾਹਿਬ ਅਲ੍ਹਾ ਨਾਲ ਮਿਲਦੇ 
ਹਨ । _ ਸੁਤਰਿ : ਉਠ । _ਸਰਵਾਨ (ਸਾਰਬਾਨ) : ਉਠ ਰੱਖਣ ਵਾਲਾ । 
ਆਮਦਿ ਰਫਤਿ : _ ਔਣਾ=ਜਾਣਾ । _ਕਦੀਮ : ਪੁਰਾਣਾ । ਅਜਗੈਬ : ਨਾ 
ਦੇਖੀ ਹੋਈ ਥਾਂ, ਪਰਲੋਕ । _ਤਿਲਸਮਾਤਿ : (ਤਿਸਲਮ ਦਾ ਬਹੁਵਚਨ) : ਜਾਦੂ 
ਟੂਣਾ । _ਚਉਗਾਨ : ਖੁਲ੍ਹੀ ਥਾਂ । _ਤਬਕ : ਖੰਡ, ਦੇਸ ਲੋਕ । _ ਅਗਾਹ 
(ਆਗਾਹ) : ਭੇਦ, ਖਬਰ । _ਵਡੀਰੀਅਹਿ : ਵੱਡੇ ਅਧਿਕਾਰ ਵਾਲਾ । ਰਹੁਰਾਸਿ : 
ਪ੍ਰਾਰਥਨਾ । _ਆਸਨਾ (ਆਸ਼ਨਾ) : ਮਿੱਤਰ, ਜਾਣ ਪਹਿਚਾਣ ਵਾਲਾ । ਚਰਿਤ : 
ਚਰਿਤਰ, ਚਲਾਇਮਾਨ ! _ਪਰਸਰਾਮ : ਕ੍ਹਾੜਾਧਾਰੀ, ਪੁਰਾਣਾਂ ਵਿਚ ਇਸ ਨੂੰ 
ਵਿਸ਼ਨੂੰ ਦਾ ਅਵਤਾਰ ਮੰਨਿਆ ਹੈ । ਇਹ ਜਮਦਗਨਿ ਬ੍ਰਾਹਮਣ ਅਤੇ ਰੇਣੂਕਾ ਦਾ 
ਪੰਜਵਾਂ ਪੁੱਤਰ ਸੀ : ਤ੍ਰੰਤਾ ਯੁਗ ਦੇ ਆਰੋਭ ਵਿਚ ਇਸ ਨੇ ਖਤਰੀਆਂ ਦਾ ਨਾਸ 
ਕੀਤਾ । _ਜਹੀਰ : ਗਮਗੀਨ । _ਕਾਇਮ _ਦਾਇਮ : ਹਮੇਸ਼ਾ ਕਾਇਮ ਰਹਿਣ 
ਵਾਲਾ । ਮਕਰੂ (ਮਕਰੂਹ) : ਘ੍ਰਿਣਾ ਯੋਗ, ਨਾਪਸੈਦ । ਭਿਸ਼ਤ ਹਲਾਲੀ : ਹਲਾਲ 
ਦੀ ਕਮਾਈ ਖਾਣ ਵਾਲੋਂ । 

ਪੰਨਾ 69-71 : ਨਉਬਤੀ : ਵਾਰੀ । _ ਬਦ : ਹਵਾ । ਆਬ : ਪਾਣੀ । ਪਿਦਰ : 
ਪਿਤਾ । _ਮਾਦਰ : ਮਾਤਾ । ਮਲਮਲ ਮਉਤ : ਮੌਤ ਦਾ ਫਰਿਸ਼ਤਾ । ਮੁਸਤਫਾ : 
ਚੁਣਿਆ ਹੋਇਆ ਹਜ਼ਰਤ ਮੁਹੈਮਦ । ਤੀਰ : ਕਿਨਾਰਾ । ਜਗਾਤਿ (ਅ. ਜ਼ਕਾਤ): 
ਚੌਲਤ ਵਿਚੋਂ _ਧਰਮ ਅਰਥ _ਕਢਿਆ ਗਿਆ ਹਿੱਸਾ । ਮੇਦਨੀ : ਧਰਤੀ । 
ਕਟਿਕ £ ਫੌਜਾਂ । _ਰਯਤਿ : ਪਰਜਾ । _ਕਸਬਾਤੀਏ ! ਪੇਸ਼ਾਵਰ । _ ਅਤਾਈਏ : 
ਮੰਗਤੇ, ਬਾਜੀਗਰ । _ਤਾਇਫੇ : ਚੌਫੇਰੇ ਘੁੰਮਣ ਵਾਲੋਂ । _ਰਿਸਾਲੜੇ (ਰਿਸਾਲਹ) : 
ਛੋਟੀ ਪੁਸਤਕ । _ਸਰੋਦਹੁ ਹਾਏ : ਸੈਗੀਤ ਤੋਂ ਤੌਬ' ਕਰਨੀ । ਭਵਜਲ : ਸੈਸਾਰ । 
ਪੂੰ : ਪਾਕ । _ਬਰਰਾਹਿ : ਬਹੁਤ ਹਨ । _ਬਾਇਪਾਰੇ : ਡਾਕੂ, ਰਾਹ ਵਿਚ ਲੁੱਟਣ 
ਵਾਲੇ । _ਰਾਹਜ਼ਨ (ਰਹਜ਼ਨ : ਵਾਟਪਾਰ ਡਾਕੂ । _ਲਾਇਤਬਾਰੀ : ਚੁਗਲੀ 
ਕਰਨਾ । _ਕੁਟਣੀਆਂ : ਦੱਲੀਆਂ, ਵਿਭਚਾਰ ਕਰਵਾਉਣ ਵਾਲੀਆਂ । _ਲੌਲੀਆਂ : 


ਪੰਨਾ 


ਪੰਨਾ 


ਪੰਨਾ 


ਕੇ ਮਦੀਨੇ ਦੀ ਗੋਸ਼ਟਿ 


ਲੋਲੀ ਦਾ ਬਹੁ ਵਚਨ, ਵੇਸ਼ਵਾਵਾਂ । ਰਾਹਿਵਤ : ਠੀਕ ਮਾਰਗ ਤੇ । 

72 : ਪਾਰਜਾਤਿ : ਮਿਥਕ ਰੁਖ ਜਿਸ ਨੂੰ ਕਿਸ਼ਨ ਜੀ ਨੇ ਆਪਣੀ ਸੁਪੱਤਨੀ 
ਸਤਯ ਭਾਮਾ ਦੀ ਸਿਫਾਰਸ਼ ਤੇ ਸਵਰਗ ਵਿਚੋਂ ਇਦਰ ਨਾਲ ਲੜਾਈ ਕਰਕੇ 
ਲਿਆਂਦਾ ਸੀ। _ਕਾਮਧੇਨ : ਸਮੁੰਦਰ ਦੇ ਰਿੜਕਣ ਸਮੇ” ਨਿਕਲੇ ਚੌਦਾਂ ਰਤਨਾਂ 
ਵਿਚੋ ਇਕ ਗਉ । ਹੈਘਾਈ : ਸਮਰਥ, ਹੋਣਾ । ਨਾਤਰ ਤਾਣੀ ਦੇ ਤਣੇ ਹੋਏ 
ਧਾਗੇ, ਰਿਸ਼ਤੇਦਾਰ । _ਅਫਾਰਿ : ਅਜਿਹਾ ਹੁਕਮ ਜਿਸ ਨੂੰ ਕੋਈ ਰੋਕ ਨਹੀ” 


ਸਕਦਾ । _ਬਜਰਿ : ਕਰੜਾ । _ਰਸਾਤਲਿ : _ਨਰਕ । _ਪੜਾਰ : ਪਾਤਾਲ । 
ਪਾਤਕੀ : _ਨੁਗਾਹੀ । ਕੋਟਿ : ਕਰੋੜਿ । ਰੈਚਨਿ : ਥੋੜਾ, ਕਿਣਕੇ ਬਰਾਬਰ । 
73-77 : ਖਟ : ਛੇ । ਰਿਣ : ਕਰਜ਼ਾ । _ਜੋਇ (ਜੌਰੂ) : ਔਰਤ । _ਦਰਬ : 
ਪੈਸਾ ਰੁਪਿਆ । ਗੂਨਾ ਗੂਨ : ਵੈਨ ਸੁਵੈਨਾ, ਰੈਗ ਬਰੈਗਾ ।_ਭੂਪੁ : ਪ੍ਰਿਥਵੀ ਦਾ 
ਪਤੀ । ਕੁਫਰ : ਸੱਚ ਨੂੰ ਛੁਪਾਉਣ ਵਾਲਾਂ । ਰੈਜੂਲ : ਗ਼ਮਗੀਨ । ਜੋਰਾ : 
ਕਿਸੇ ਤੇ ਜ਼ੁਲਮ ਕਰਨਾ । _ਆੜਾ ਗੌੜੀ : ਕਪਟ ਦੀ ਖੇਡ (ਆੜਾ ਗੋਟੀ) । ਦੁਈ 
ਦਰੋਗ ਬਗੋਇ : ਖੁਦਾ ਦੇ ਤੁਲ ਕਿਸੇ ਹੌਰ ਨੂੰ ਰਖਣਾ, ਝੂਠ ਬੋਲਣਾ । ਰਹੀ 
ਸਮਾਲਿ ਦਰੂਦਿ : ਪੀਰ ਨੂੰ ਭੇਟ ਆਦਿ ਚੜ੍ਹਾਉਣ ਸਮੈ” ਪੜ੍ਹੀ ਗਈ ਬੇਨਤੀ 
(ਅਰਥਾਤ ਉਤਰੀ ਦਿਸ਼ਾ ਵਿਚ ਲੋਕ ਦਰੂਦ ਪੜ੍ਹਦੇ ਹਨ ।) _ਰਸੀਦ : ਪਹੁੰਚਿਆ 
ਹੋਇਆ । _ਗਜਬ : ਕ੍ਰੱਧ, ਆਫਤ । ਜਲੀਹ : ਨੱਚਣਾ, ਟੱਪਣਾ । ਗੈਤ੍ਰੀ 
(ਗਾਇਤਰੀ) ਹਿੰਢੂ ਧਰਮ ਗ੍ਰੰਥ ਮੰਤ । ਤਰਪਣ : ਤ੍ਰਿਪਤ ਕਰਨ ਦੀ ਕ੍ਰਿਆ, ਹਿੰਦੂ 
ਮਤ ਅਨੁਸਾਰ ਦੇਵਤੇ ਅਤੇ ਪਿਤਰਾਂ ਨੂੰ ਤ੍ਰਿਪਤ ਕਰਨ ਵਾਸਤੇ ਹੱਥ ਅਥਵਾ ਅਰਘੇ 
ਨਾਲ ਮੰਤਰਪਾਠ ਕਰ ਕੇ ਜਲ ਦੇਣ ਦੀ ਕ੍ਰਿਆ ਹੈ। ਰੋਜ਼ਾ : ਇਸਲਾਮ ਵਿਚ 
ਮਾਹ ਰਮਜਾਨ ਦੇ ਮਹੀਨੇ ਵਿਚ ਮੁਸਲਮਾਨਾਂ ਨੂੰ ਰੋਜ਼ੇ ਰਖਣ ਦਾ ਹੁਕਮ ਹੈ । 
ਅਜਾਨਿ : ਉਚੀ ਅਵਾਜ਼ ਦੇ ਕੇ ਮੁਸਲਮਾਨਾਂ ਨੂੰ ਨਿਮਾਜ਼ ਵਾਸਤੇ ਸੱਦਾ ਦੇਣਾ । 
78-83 : ਮਾਰਫਤ : ਆਤਮ ਗਿਆਨ । _ਚਾਹਿ ਅਚਾਹਿ : ਇੱਛਾ, ਨਿਰਇੱਫਾ । 
ਨਫਸ : ਇੱਛਾ । _ਕੌੜਮਾ : ਕੁਟੈਬ । ਗਲਤਾਨ : ਖਚਿਤ । _ਤਾਮ : ਤਮੌਗੁਣ, 
ਚਿੰਤਾ, ਫਿਕਰ, ਕਲੋਸ਼ । __ਹਵਾਸ : ਗਿਆਨ ਇੰਦਰੀਆਂ । __ਖਵੀਸ : ਜਿੰਨ, 
ਦੇਉ। _ ਅਮਿਤਿਆ : ਜਿਸ ਦੀ ਗਿਣਤੀ ਨਾ ਹੋ ਸਕੇ। _ਵਾਤਿ ਤਿਨਾਹੜੇ... 
ਨਾਹਿ : ਉਨ੍ਹਾਂ ਦੇ ਮੁੱਖ ਚਿੰਤਾ ਭਰੇ ਹਨ ਅਤੇ ਕੋਈ ਵੀ ਆਦਰ ਮਾਨ ਨਹੀ” ਦੇ'ਦਾ 
ਸਵਾਬ : ਠੀਕ ਕਾਰਜ । _ਖਰਾਇਤ : ਪੁੰਨ । ਜੁਮਲੀ : ਤਮਾਮ, ਸਾਰੇ । ਕੁਤਬੁ 
ਸਿਤਾਰਾ : ਧਰੂ ਤਾਰਾ । _ਮਹਿਰੂਮ : ਕਿਸੇ ਚੀਜ਼ ਤੋਂ ਵਾਂਜਿਆ ਹੋਇਆਂ । 
ਅਲਾਮਤ : ਲੱਛਣ । _ਨਿਆਮਤ : ਬਖਸ਼ਿਸ਼ ।_ਮਨ੍ਹਰ : ਲੋਹਾ ਢਾਲਣ ਪਿਛੋ” 
ਬਚੀ ਖਿੰਘਰ ਵਗਦੀ ਖੈਲ । _ਮੈਕਾਈਲ : ਉਹ ਫਰਿਸ਼ਤਾ ਜੋ ਰਿਜ਼ਕ ਤੇ ਬਾਰਸ਼ 
ਆਦਿ ਕਰਦਾ ਹੈ । ਮੁਹਾਜਦਾ (ਮੁਸ਼ਾਹਿਦਾ) : ਮਸ਼ਹਦ ਦਾ ਬਹੁ ਵਚਨ ਲੋਕਾਂ ਦੇ 
ਜਮ੍ਹਾਂ ਹੋਣ ਦੀ ਥਾਂ । ਸਾਹਬੀ : ਹਕੂਮਤ । ਬਾਦ : ਝਗੜਾ । 

84-89 : ਕਿਸਾਸ : ਖੂਨ ਦੇ ਬਦਲੇ ਕਤਲ ਦੀ ਸਜ਼ਾ ਦੇਣ ਦੀ ਕ੍ਰਿਆ । ਦ੍ਨੀ 


ਪੰਨਾ 


ਪਨਾ 


ਜ਼ਬਦਾਵਲ 303 


ਦਰੋਗ : ਦੁਨੀਆ ਮਿਥਿਆ ਹੈ, ਝੂਠ ਹੈ। _ਖਾਤਰ : ਧਿਆਨ ਦੇਣਾ, ਦਿਲ 
ਰਖਣਾ । _ਤਕੱਖਰ : ਹਉਮੈ । _ਪੰਦ : ਉਪਦੇਸ਼ । _ਸਮਤ : ਸਮਾਨਤਾ ਵਾਲਾ । 
ਮਰਹਮ : ਭੈਤੀ । _ਤਾਪ : ਕਸ਼ਟ । _ਬਖਸੀ : ਫੌਜ ਨੂੰ ਤਲਬ ਵੰਡਣ ਵਾਲਾ । 
ਬੁਤਾਤੀਏ : ਬੁਤੀਆਂ ਕਰਨ ਵਾਲੋ, ਨੌਕਰ । ਪੋਤੇਦਾਰ : ਪੋਹਤਦਾਰ ਭਾਵ 
ਖਜ਼ਾਨਚੀ । ਮੁਸਤੌਫੀ : ਹਿਸਾਬ ਦਾ ਪੜਤਾਲੀਆ । _ਜਮਾਇਤ : ਨਿਮਾਜ਼ੀਆਂ ਦੀ 
ਪੰਕਤ । _ਅਫਾਰ : ਹਉਮੈ ਗ੍ਰਸਤ । _ਮਹਰ : ਪ੍ਰਧਾਨ, ਮੁਖੀਆ । _ ਮੁਕੱਦਮੇ : 
ਜ਼ੌਧਰੀ । _ਰਸ਼ਤੀ : ਨਾਂ ਟਿਕ ਕੇ ਬੈਠਣ ਵਾਲੀ ਇਸਤਰੀ । ਜੋਹਨਿ £ ਤਕਣਾ, 
ਵੇਖਣਾ । ਸਰਪਰ ! ਅਵੱਸ਼ । _ਰਾਹਦਾਰ : ਸੜਕ ਦਾ ਮਸੂਲ ਲੈਣ ਵਾਲਾ । 
ਜਗਾਤੀਆ_: ਟੈਕਸ ਉਗਰਾਹੁਣ ਵਾਲਾ । _ ਜੋਗ : ਸੈਜੋਗ ਵਾਲਾ, ਭਾਵ ਦੋ 
ਵਿਆਹਾਂ ਵਾਲਾ ।_ਟੌਲਾਂ : ਇਹ ਜੇ ਟੋਲੀਆਂ ਹਨ ।_ਮੁਹੋ' ਪਰਾਇਆ ਢੋਰ : 
ਪਰਾਈ ਵਸਤੂ ਨੂੰ ਲੈੱਦੋ ਹਨ । ਘੁਟ ਲਘਾਇਨ ਦੁਖਤਰਾਂ : ਬੇਟੀ ਦਾ ਗਲਾ ਘੁਟ 
ਕੇ ਮਾਰਨ ਵਾਲੇ (ਦੁਖਤਰ : ਬੇਟੀ) । ਮਸਕਤਿ : ਮੇਹਨਤ, ਘਾਲਣਾ । ਜੁਹਦ : 
ਤਪੱਸਿਆ । _ਨਖਸਿਖ : ਸਰੀਰ ਦੇ ਸਾਰੇ ਅੰਗ । _ਨਖਸਿਖ..... ਆਹਾਰੁ : 
ਭਾਵ ਦਸਾਂ ਨੌਹਾਂ ਦੀ ਮੇਹਨਤ ਕਰਕੇ ਕਮਾਈ ਖ਼ਾਵੋ । _ਪਖਾਰ : ਧੋਣਾ । ਲਜ਼ਤ : 
ਸੁਆਦ । _ਇਖ : ਕਮਾਦ । _ਰਸਕਸ : _ਜੀਭ ਦੇ ਸੁਆਦ । 

90-93 ਭੁਣਭੁਣਾ : ? ਸਾਇਰ : ਸਮੁੰਦਰ । _ਕੌਧੀ : ਕਿਨਾਰਾ । ਧਾਈ 
ਪਵੈ ਕਹਾਇ ` : ਥਹੁ ਨਹੀ ਪਾਇਆ ਜਾ ਸਕਦਾ । _ਖਸੂਮਤੀ : ਜਿਨ੍ਹਾਂ ਦਾ 
ਸੁਭਾਅ ਬੇਈਮਾਨੀ ਕਰਨਾ ਬਣਿਆ ਹੈ । _ਮਰਜੀਵੜੇ : ਸਮੁੰਦਰ ਵਿਚੋ' ਗੋਤਾ ਮਾਰ 
ਕੇ ਮੋਤੀ ਕਢਣ ਵਾਲੇ । _ਮੀਜਾ ਕਰਨ ਹਿਸਾਬ : ਤੋਲ ਤੋਲਕੇ ਹਿਸਾਬ ਕਰਦੇ 
ਹਨ । ਖੁੰਢ : ਵੇਲਣਾ । _ਪਹਰਨ : ਵਸਤਰ । _ਅਢੁ : ਦਮੜੀ ਦਾ ਅੱਧ । 
ਪੋਵੇ : ਕੋਹਲੂ ਵਿਚ ਪੀੜਨਾ । _ਕਿਰਬਤੀ : ਚਿੰਤਾਤੁਰ । _ਲਡ ਅਥਰਬਣ... 
ਭਾਰ : ਭਾਵ ਅਥਰਬਣ ਦੀਆਂ ਰੀਤਾਂ ਰਸਮਾਂ ਆਦਿ ਹੇਠ ਦਬਿਆ ਹੋਇਆ । 
ਮੂੜਿ : ਮੁਰਖ । _ਲੋਇਣ : ਅੱਖਾਂ । __ਆਲਤ : ਗਿਆਨ ਇੰਦਰੇ । _ਸਿਰੈਦਾ । 
ਕਰਤਾ । ਅਤੇ ਤਬੇ : ਨਿਰਾਦਰ । _ਬਪੜਾ : ਅਨਾਂਥ । _ਕਲਾਲ : ਘੁੰਮਿਆਰ । 


97-100 : ` ਥੰਬੀਰ : ਫੁੱਲਣਾ, ਗਲਣਾ । _ਸਿਤਾਬ : ਸ਼ੀਘਰ । _ਪਿਜਾਵੀ 
ਸਾਲ : ਭੱਠੀ ਵਿਚ ਜਲਣਾ। __ ਫਾਤਿਹਾ : ਮੌਤ ਉਪਰੰਤ ਪੜ੍ਹੀ ਗਈ ਇਬਾਦਤ । 
ਕਸੀਰਾ : ਕੌੜੀ । _ ਪੁਸ਼ੀਦਾ : ਗੁਪਤ । _ ਗੋਸੜੇ : ਕਿਨਾਰੇ ਕੋਨੇ । _ਉਤਪਤ 
ਪਰਲੋ : ਪੈਦਾਇਸ਼ ਤੇ ਅੰਤ । _ਗਲੀਜ : ਅਪਵਿੱਤਰ । _ਪਿਸਾਚ £ ਭੂਤਾਂ ਪ੍ਰੇਤਾਂ 
ਦੀ ਇਕ ਕਿਸਮ । _ ਅਬੈਂਕ ਬਬੇਕ : ਅਗਿਆਨੀ ਤੇ ਗਿਆਨੀ । ਮੁਨਾਫਿਕ : 
ਪਖੰਡੀ । ਸੀਰ : ਦੁੱਧ । _ਬਗਣੀ : ਜੋ” ਤੇ ਚੋਲਾਂ ਦੀ ਸ਼ਰਾਬ । ਛਿਕਣ : ਪੀਣਾ, 
ਸੂਟਾ ਮਾਰਨਾ । ਮਜੂਨ : ਵੱਖ ਵੱਖ ਵਸਤੂਆਂ ਮਿਲਾ ਕੇ ਤਿਆਰ ਕੀਤੀ ਵਸਤੂ । 
ਕਤਲੀਆਂ _(ਕਤੀਲ) : ਮਾਰਿਆ ਹੋਇਆ, ਕੁਸ਼ਤਾ ਕੀਤਾ ਗਿਆ । _ ਵਾਹਨ : 
ਵਹਾਉ । ਕਿਤ ਭਤ੍ਹ : ਕਿਸ ਭਾਂਤ । ਸੋਫੀਆ : ਨਸ਼ਾ ਆਦਿ ਦਾ ਸੇਵਨ ਨਾ 


00. 


304 


ਮੱਕੇਂ ਮਦੀਨੇ ਦੀ ਗੋਸ਼ਟਿ 


ਕਰਨ ਵਾਲਾਂ । ਕਿਮਾਰਬਾਜ : ਜੂਆ ਖੇਡਣ ਵਾਲਾ । _ਰਯਤ : ਪਰਜਾ । 


ਪੰਨਾ 101-105 : ਅਜ਼ਗੈਬ : ਪਰਲੌਕ । ਨੁਤਫਾ : ਔਲਾਦ, ਸੈਤਾਨ । ਨਉਤਨ : ਨਵੀਨ । 


ਕਤਾਲ : _ ਰੂਹ, ਜੀਵਾਤਮਾ । _ਖਿਤਾਲ : ਭੂਤ ਪ੍ਰੌਤਾਂ ਤੇ ਪ੍ਰਭਾਵ ਰਖਣ ਵਾਲਾ । 
ਫਕੜੀ-ਭੰਡੀ, ਬਦਨਾਮੀ । _ਤਨਉੜੇ : ਇਸਤਰੀਆਂ ਦੇ ਕੈਨ ਦੇ ਗਹਿਣੇ । 
ਜਾਦਿ : ਪੈਦਾਇਸ਼ ਨਾਲ ਸੈਬੈਧਿਤ ਰਸਮ । _ ਰੈਬਾਰਾ : ਰਹਿਬਹੀ ਕਰਨ ਵਾਲਾ । 
ਭਦਰਾ : ਮੰਗਲ, ਮਹੂਰਤ ਦਾ ਵਿਚਾਰ ਕਰਨ ਵਾਲਾ । _ਪੰਚਦਾ ਪੰਜ ਨਛੱਤਰਾਂ ਦਾ 
ਇਕੱਠ ਜਿਸ ਵਿਚ ਕਿਸੇ ਨਵੇ` ਕਾਰਜ ਦਾ ਕਰਨਾ ਜੋਤਿਸ਼ ਅਨੁਸਾਰ ਵਿਵਰਜਿਤ ਹੈ । 
ਰਬਾਣੀ ਲੋਹ : ਰੱਥ ਦੀ ਬੈਦਿਸ਼ ਲੋਹੇ ਵਰਗੀ ਪੱਕੀ ਹੈ । ਸੈਘਾਰਿ : ਨਾਸ਼ ਕਰਨਾ । 
ਮਸਤਕ ਭਏ ਨੀਸ਼ਾਨ : ਮੱਥੇ ਦੇ ਲੇਖ ਲਿਖੇ ਗਏ । _ਠਾਕ : ਰੁਕਾਵਤ । ਮੀਰ : 
ਅਮੀਰ ਦਾ ਬਹੁਵਚਨ । _ਸੁਭਾਹਨ : ਉਤਮ ਪ੍ਰਕਾਸ਼ ਵਾਲਾ । ਬਾਵਨ ਚੈਦਨ : 
ਸੁਗੈਧੀ ਵਾਲਾ ਚਿੱਟਾ ਚੋਦਨ ।_ਮੇਦਿ : ਮੁਸਕ ਬਿਲਾਈ ਤੌ” ਪੈਦਾ ਹੋਈ ਸੁਗੈਧ 
ਵਾਲੀ ਚਿਕਨਾਈ । _ਕਥੂਰੀ : ਕਸਤੂਰੀ । ਹਉਦ : ਚੁਬੱਚਾ । ਕਉਚਲ ਐਚਲ : 
ਸਬਿਚ ਰਹਿਣ ਵਾਲੇ ਕੇਵਲ । 


ਪੰਨਾ 107-118 : ਭੀਹਾਵਲਾ : ਡਰਾਉਣਾ । ਕਸੀਸ : ਖਿੱਚ ਵਾਲਾ । ਉਠੇ : ਇਸ ਪਾਰ । 


ਪੁਰਸ : ਪਹਿਲਾਂ ਮੀਸਾ (ਮੀਜ਼ਾਨ) : ਭਾਵ ਤੋਲ ਕੇ । ਹੌਜ਼ਮਾ ( (ਹੇਜਮਾ) : ਬਾਲਣ । 
ਮਾਰਗੁ : ਮੌਤ । _ਮਰਗ ਨਸੀਬ : ਭਾਗ ਪੀਲੇ ਪਏ ਹਨ । ਮੁਰਛਾਇ : ਮੂਰਛਿਤ 
ਹੋਣਾ । _ਮਜੀਦ : ਮਹਿਮਾ ਵਾਲਾ ਭਾਵ ਕੁਰਾਨ । ਪੈਵੈਦਿ : ਮੇਲ ਏਥੇ ਖਾਣ 
ਪੀਣ ਨਾਲ ਬੱਝੇ ਹੌਣ ਤੋ ਭਾਵ ਹੈ _ਨਿਹੈਗ : ਨਿਰਲੇਪ । _ਕੌਰੁ : (ਫ਼ਾ) ਅੰਧਾ, 
ਨੇਤਰਹੀਣ । _ਨਿਪੰਗ :_ਸ਼ੁਧ, ਨਿਰਮਲ । _ਬਰਗ _: ਪੱਤੇ । _ ਨਿਬਾਂਤ : 
ਬਨਸਪਤੀ । _ਦਧੇ : ਜਲਣਾ । _ਦਹੇ : ਸੜਨਾ । _ਅਬੂੰਨ _(ਫ਼ਾ) : ਆਖਣ 
ਵਾਲਾ । _ ਰੂਹੜੇ : ਰੂਹ ਦਾ ਬਹੁ-ਵਚਨ । _ ਪੱਛਾਵਾਂ : ਪਰਛਾਵੇ ਤੋ" ਭਾਵ । 
ਪੁਸੀਦਾ : ਗੁਪਤ । _ਤਾਕੋਂ ਤਾਕ : ਨਿਪੁੰਨ, ਗੁਣਾ ਵਿਚ ਪੂਰੀ ਤਰ੍ਹਾਂ ਪੱਕਾ । 
ਵਤਿ : ਬਰਾਬਰ, ਮੁੜ । 


ਪੰਨਾ 119-133 : ਚਉਸਾਰ : _ਚੌਪੜ : ਸਨਾਹਿ : ਸੁਨੇਹੜਾ । ਜੁਹਾਰਿ : ਨਮਸਕਾਰ । 


ਸੁਮਾਰਿ : ਗਿਣਤੀ । _ਨਖਦ _(ਨਖ਼ੂਦ) : ਛੋਲੇ । ਬਿਰੋਜ : ਚਾਵਲ । 
ਮਲਾਮਤਿ : ਫਿਟਕਾਰ । _ਸਾਮਲੀ : ਸਾਂਝੀ । _ ਮੁਹਿੰਮ : ਮੁਹਿੰਮ । _ਹਕਾਨੀ : 
ਹੱਕ ਸੈਬ੍ੰਧੀ, ਖੁਦਾਈ । ਮਾਹਿ : ਭੀਤਰ । ਖੰਨਵਾਦਿ : ਖਾਨਦਾਨ । ਮੇਰ : 
ਮਧਾਣ : ਮੇਰ ਪਰਬਤ ਨਾਲ ਸਮੁੰਦਰ ਮੰਥਨ ਕਰਨ ਵਾਲੀ ਘਟਨਾ । _ਅਸਹਾਂਬ : 
ਮੁਹੰਮਦ ਸਾਹਿਬ ਦੇ ਚਾਰ ਯਾਰਾਂ ਵਾਸਤੇ ਵਰਤਿਆ ਸ਼ਬਦ । _ਜੋਇੰਦਾ : ਖੋਜੀ । 
ਹਮਾ : ਉਹੀ ।_ਸੁਮਾ : ਮੈ', ਮੈਰੀ । _ਰੂਹਿ : ਪੁਕਾਰ । ਸਿਰ : ਗੁਪਤ, ਭੇਦ 
ਹਯਲ : ਸ਼ਕਤੀ । _ਨਬੂਦ : ਹਸਤੀ ਰਹਿਤ । ਜੂਸਾਂ : ਸਰੀਰ । ਤਾਮਿ : ਚਿੰਤਾ । 

ਚੁੜੇਲੀਆਂ : ਚਰਖਾ ਕਤਣ ਵਾਲੀਆਂ 1 ਤਲੌਰਨ : ਜਿਸ ਉਪਰ ਕੋਈ ਚੀਜ਼ 

ਵਲੋਟੀ ਜਾਵੇ ! 


ਸ਼ਬਦਾਵਲੀ 305 


ਪੰਨਾ 134-138 : ਗੁਸਲ ਖਰਾਇਤ ਨਾਮ : ਸ਼ਰ੍ਹਾ ਦਾ ਨਾਮ ਆਦਮੀ ਨੂੰ ਪਵਿੱਤਰ ਕਰਨ 


ਵਾਲਾ ਹੈ । ਰਿਆਸਿਤ : ਰੋਜ਼ਾ ਦਾ ਬਹੁ-ਵਚਨ । ਭਾਂਡਾ ਕੁਟਿ ਦਾ : ਕਈ ਧਾਤਾਂ 
ਨੰ ਕੱਟ ਕੇ, ਮਿਲਾ ਕੇ ਬਣਾਈ ਧਾਤ ਤੋ" ਬਰਤਨ । ਫਿਰਿਆ ਲਹੇ ਚੂਣੇ ਦੈਮਿ : ਦੂਣੇ 
ਮੁਲ ਦਾ ਵਿਕਦਾ ਹੈ । ਨਿਦਾਨਿ : ਆਖਿਰਕਾਰ । ਤਲਾਹਿ : ਉਲਟਾ, ਹੇਠਲਾ । 
ਰਿਸਤਾ : ਡੌਟ ਧਾਗਾ । ਸਿਰਪਾਉ : ਸਰੋਪਾ । ਅਲਾਇਦਾ : ਬੋਲਣ, ਉਚਾਰਨਾ । 
ਸੇਫ - ਤਲਵਾਰ । _ਸੁਮਾਰਿ : ਮੈਭਾਲ । ਮਿਲਤ : ਫਿਰਕਾ । _ਦਹਸਤਿ : ਭੈ । 
ਮਹਰਮ : ਨਾਸਤਿਕ । ਜੰਬੂਰਕ : ਉਠ ਉਪਰ ਲਦੀ ਜਾ ਸਕਣ ਵਾਲੀ ਛੋਟੀ 
ਡੌਪ। _ਯਦਮਾਂ : ਫੌਜ ਦੋ, ਗਹੁਹ ਦੋ । ਨੌਸਾਂ : ਡੋਗ । _ਪਾਨਿ : ਪਾਣ । 
ਯਕ : ਕਿਹੜੇ । _ਕਤੀਫ : ਕੀਨਾ ਰਖਣ ਵਾਲਾ । ਮਲਾਇਕ : ਮਲਕ ਦਾ 
ਬਹੁਵਚਨ ਭਾਵ ਫਰਿਸਤੇ । ਅਮਾਨਿ : ਹਿਫਾਜ਼ਤ ਵਿਚ । ਤਬਕੁ (ਤਉਕ) : ਗਲ 


ਦਾ ਬੋਧਨ । 


ਪੁੰਨਾ 139-145 ਸਰਵਤ : ਇੱਛਾ । ਗ੍ਰਿਸਨਾ : ਕਿਸੇ ਵਸਤੂ ਨੂੰ ਲਾਲਚ ਨਾਲ ਖਾਣਾ । 


ਪੰਨਾ 


ਆਦਿਮ ਤੇ ਹਵਾ : ਪਹਿਲਾ ਮਨੁੱਖ ਜਿਸ ਨੂੰ ਖੁਦਾ ਨੇ ਸਿਰਜ ਕੇ ਉਸ ਵਿਚੋਂ 
ਹੀ ਹਵਾ ਸਿਰਜੀ ਸ਼ੇਤਾਨ ਦੇ ਆਖੋ ਲਗ ਕੇ 'ਆਦਨ' ਬਾਗ ਦੇ ਫਲ ਖਾਧੇ । 
ਜੋ ਵਰਜਿਤ ਫਲ ਖਾ ਕੇ ਅਪਰਾਧੀ ਬਣੇ ਅਤੇ ਸਵਰਗ ਵਿਚੋ ਕਢੇ ਗਏ । ਆਦਿਮ 
ਦੇ ਮੁੱਤਰ ਕਾਯਨ, ਹਾਂਬਿਲ ਤੇ ਸੇੱਤ ਦਸੇ ਜਾਂਦੇ ਹਨ ਜਿਨ੍ਹਾਂ ਤੋਂ ਅੱਗੇ ਮਨੁੱਖ 
ਜਾਤੀ ਦਾ ਵਿਕਾਸ ਹੋਇਆ । ਕੀਨ : (ਕਨਾਨ) ਆਦਿਮ ਦੀ ਉਲਾਦ ਵਿਚੋਂ” । 
ਮੁਸਿਲੇ : ਇਸਲਾਮ ਨੂੰ ਧਾਰਣ ਕਰਨ ਵਾਲੇ । _ਨੇਰਤਿ : ਇਕ ਰਾਕਸ਼ । 
ਇਬਲੀਸ ਕਾਮ : ਸ਼ੈਤਾਨ ਵਾਲੇ ਕੈਮ । ਰੀਲ : ਹਾਥੀ । _ਪਿਲੰਗ : ਚੀਤਾਂ । ਪਿੰਡ 
ਅਧੋੜਿ : ਪਿੰਡਾ ਪਾੜ ਦੇਦੇ ਹਨ । _ਅਬਤੜੇ : ਉਲਝਣ ਵਿਚ ਪੌਣਾ । 
ਮੁਸਟੀ : ਪਕੜ । ਦਿਸਟੀ : ਦ੍ਰਿਸ਼ਟੀ । ਕਚਿ ਕੌੜਮਾ : ਪਰਿਵਾਰ । _ਉਮਤਿ 
ਦੋ ਜਮਾਨਿ : ਅਨੁਆਈਆਂ ਦੀ ਗਵਾਹੀ ਕਰਨ ਵਾਲ । ਤਾਰਿ ਪਤਾਰੁ : ਸਪੱਸ਼ਟ 
ਕਰੋਂ । ਰੂਮ : ਰੌਮ ਦੇ ਨਿਵਾਸੀ । ਜਹੂਦਾ : ਜਹੂਦੀ । ਬਦਰਾਹਿ : ਕਮਾਰਗ 
ਚਲਣ ਵਾਲ । ਦਹਿਰੀਏ : ਨਾਸਤਿਕ । ਜੈਗੀ : ਜੈਜੀਬਾਰ ਟਾਪੂ ਦਾ ਨਿਵਾਸੀ । 
ਫਿਰੈਗੀ : ਯੂਰਪ ਨਿਵਾਸੀ । ਇਰਮਨੀ : ਆਰਮੈਨੀਅਨ । ਯੂਨਾਨੀ : ਯੂਨਾਨ ਦੇ । 
ਹਬਸੀ : ਕਾਲੇ ਭੈਗ ਦੇ ਅਫਰੀਕਾ ਨਿਵਾਸੀ । _ਤਿਲਮਾਕ : ਤਾਤਾਰ ਦੇਸ਼ ਦੇ । 
ਕਸਕਾਰੀ (ਕਾਸ਼ਗਰ) : ਤੁਰਕਿਸਤਾਨ ਦੇ ਪੂਰਬ ਵਲ ਇਕ ਸ਼ਹਿਰ ਉਥੋ” ਦੇ 
ਨਿਵਾਸੀ । ਈਰ ਤੂਰ : ਫਰੀਦੂਨ ਬਾਦਸ਼ਾਹ ਦੇ ਦੋ ਬੇਟੇ ਈਰਜ ਤੇ ਤੂਰਜ, ਤੂਰਜ 
ਵੱਡਾ ਸੀ ਇਸ ਦੇ ਨਾਮ ਤੇ ਤੁਰਾਨ ਤੇ ਛੋਟੇ ਈਰਜ ਦੇ ਨਾਮ ਤੇ ਈਰਾਨ ਬਣੇ । 

146-149 ਸਲਾਰ : ਸਰਦਾਰ । _ਅਜ਼ਮਤ : ਕਰਾਮਾਤ । _ਜੇਰਿ : ਅਧੀਨ 
ਕਰਨਾ । _ਤੁੰਗ : ਮੁੱਖੀ । _ਕਤਾਲ : ਮਾਰਨ ਵਾਲਾ । ਜਵਾਲ : ਧੋਖਾ । ਸੁਣ 
ਨਾਨਕ ਸਾਹ _ਕਤਾਲ : ਬਚਨ ਰੂਪੀ ਸ਼ਬਦਾਂ ਨਾਲ ਕੱਤਲ ਕਰਨ ਵਾਲੇ ਗੁਰੂ 
ਨਾਨਕ ਸੁਣ । _ਜੁਲਿ ਕਰਿ : ਨਾਲ ਹੋਕੇ। ਤ੍ਰਡਿ ਕੇ: ਅੱਗੇਹੋਕੇ। 


306 ਮੱਕੇ ਮਦੀਨੇ ਦੀ ਗੋਸ਼ਟਿ 


ਕਚਕੋਲ, ਥੱਪਰ । 

ਪੰਨਾ 150-153 ਹਿਲਾਇਕ : ਨਸ਼ਟ ਹੋਣਾ । ਕਾਰੂ : ਇਸਰਾਈਲ ਵੋਸ਼ੀ ਯਸ਼ੋਰ ਦਾ 
ਪੁੱਤਰ ਜੋ ਮਿਸਰ ਦਾ ਵੱਡਾ ਧਨੀ ਅਤੇ ਕੈਜੂਸ ਬਾਦਸ਼ਾਹ ਸੀ । ਇਹ ਹਜ਼ਰਤ ਕਰ 
ਮੂਸਾ ਦੇ ਚਾਚੇ ਦਾ ਪੁੱਤਰ ਸੀ । ਯਹੂਦੀ ਗ੍ਰੰਥਾਂ ਅਨੁਸਾਰ ਇਸ ਦੇ ਖਜ਼ਾਨੇ ਦੀਆਂ 
ਕੰਜੀਆਂ 300 ਖੱਚਰਾਂ ਦਾ ਬੋਝ ਸੀ । _ਹਰੀਜ : ?। ਤਪਾਵਸ : ਨਿਆਉ', 
ਪੁਰਾਣੇ ਸਮੇ" ਵਿਚ ਨਿਆਏ ਕਰਨ ਦੀ ਇਕ ਵਿਧੀ ਜੇਕਰ ਕੋਈ ਆਦਮੀ ਤਪਦੇ 
ਤੇਲ ਵਿਚ ਹੱਥ ਪਾ ਕੇ ਬੇਦਾਗ ਰਹੇ ਤਾਂ ਉਹ ਸੱਚਾ । ਕਹਥਾਖਾਨਾ : ?। 
ਬਜੇਗਾਰ (ਬਜ਼ਹਗਾਰ) : ਗੁਨਾਹਗਾਰ । ਕਾਈ ਜਾਇ ਰਖ--: ਕੋਈ ਜਗ੍ਹਾ । 
ਸੋਜਿਆ : ਜੋੜਿਆ । ਖ਼ੁਦਾਇ ਦੇ ਨਾਇ ਖੈਰਾਇਤ--: ਖ਼ੁਦਾ ਦੇ ਨਾਮ ਤੇ ਦਾਨ 
ਦੇਣਾ । ਗੋਰ ਮਜਲ : ਕਬਰ ਵਿਚ ਬਿਰਾਜਣਾ । ਤਾਇਤ (ਤਾਅਤ) : ਤਾਬੇਦਾਰੀ । 
ਮਗਰੂਰ : ਘੁਮੰਡੀ । ਲਸਕਰ : ਸੈਨਾ । 

ਪੰਨਾ 154-156 ਕਸੇ : ਕੋਈ ਪੁਰਖ: ਕਸੇ ਬੇਸੁਮਾਰ ਲੋਕ । ਸਾਦਿ3 : ਸਿਦਕ ਰੱਖਣ 
ਵਾਲਾ ਦਾਇਮ : ਹਮੇਸ਼ਾਂ ਰਹਿਣ ਵ'ਲਾ । ਤਹਕੀਕ ਦਿਲਦਾਨੀ ; ਸੱਚੇ ਮਨ ਨਾਲ 
ਕੀਤਾ ਦਾਨ । ਤਵਜਾ : ਧਿਆਨ । ਦੀਵਾਨ : ਇਕੱਠਾ । ਬਾਜਾ ਬਜਾਏ : ਸਵੈ- 
ਉਲਫਤ ਕਰਕੇ । ਵਿਗੋਇ : ਨਿੰਦਤ ਕੀਤਾ । ਦਾਦ : ਪ੍ਰਸੈਸਾ । ਸਫ਼ਾ (ਸ਼ਿਫਾ) : 
ਅੰਤਿਮ ਅਵਸਥਾ । ਗਫਲਤ : ਅਣਗਹਿਲੀ । ਨਦਾਨੀ ਏਹ ਦੁਨੀਆਂ : ਇਸ ਦੁਨੀਆਂ 
ਨੂੰ ਸਥਿਰ ਸਮਝਣਾ ਆਗਿਆਨਤਾ ਹੈ । _ਖੁਦਚਸਮ ਬੀਨੀ : ਆਪਣੀਆਂ ਅੱਖਾਂ 
ਨਾਲ ਵੇਖ ਦੁਨੀਆਂ ਦੇ ਲੋਕ ਤੁਰਦੇ ਜਾ ਰਹੇ ਹਨ । _ਖਿਜਮਤ : ਸੇਵਾ । 
ਅਜੀਮ : ਮਹਾਨ । _ਗਾਫਿਲ : ਬੇਖਬਰ । ਮਕਸ਼ੂਦ : ਪ੍ਰਯੋਜਨ । _ਪਿਆਲੇ 
ਨਿਵਾਲੋ : ਖਾਣਾ ਤੇ ਪੀਣਾ । 

ਪੰਨਾ 157-163 ਖਲਾਸ : ਰਿਹਾ । ਬਾਂਦੀ ਫਰੇਂਸ਼ਤੇ : ਜਿਨ੍ਹਾਂ ਦਾ ਆਧਾਰ ਅਵਾ ਹੈ । 
ਹਾਜਤ : ਇੱਛਾ । ਬੇਜਾਇ : ਫਜੂਲ । ਮਾਕੂਲ : ਉਚਿਤ । ਨਾਤਰ : ਨਹੀਂ” ਤਾਂ 
ਨਉਬਤ : ਏਥੇ ਮਕਬੂਲੀਅਤ ਤੋਂ ਭਾਵ । ਤਾਜੀਰ : ਤਾੜਨਾ, ਸਜ਼ਾ ਦੇਣਾ । 
ਠਹਕਨਾ : ਲੜਨਾ । ਹੁਜਤ : ਸ਼ੈਕਾ । ਇਮਾਮ ਸਾਫੀ : ਸੁੰਨੀ ਫਿਰਕੇ ਦਾ ਇਕ 
ਪ੍ਰਧਾਨ । ਆਜਮ : ਬਹੁਤ ਵੱਡਾ । ਮਾਲਕ ਅਹਿਮਦੁ : ਮੁਹੈਮਦ ਸਾਹਿਬ ਦਾ ਨਾਮ, 
ਭਾਵ ਜੋ ਸਲਾਹਿਆ ਗਿਆ ਹੋਵੇ । ਹਾਜਤਿ : ਨਿਰਾਦਰੀ । _ਅਸੀਰ : ਗੁਨਾਹ । 
ਜਿਨਾਹ (ਜਿਨਾਹ ਕਾਰੀ) : ਵਿਭਚਾਰ । ਸੈਗਿਸ਼ਾਰ ਕਰਨਾ : ਵੱਟੇ ਮਾਰ ਕੇ ਮਾਰਨ ਦੀ 
ਸਜਾ ਦੇਣਾ । ਬੈਦ ਮੁਦਾਮੀ : ਨਿੱਤ ਕਾਇਮ ਰਹਿਣ ਵਾਲਾ ਮਨੁੱਖ । ਸੁਭਾਨ : ਰੋਸ਼ਨੀ । 
ਲਾਵਣ : ਸਬਜ਼ੀ ਭਾਜੀ । ਕਾਨ ਦੁਖਤਰਿ--1 : ਸਰਕੜੇ ਤੋ ਔਰਤ ਸਿਰਜੀ । 
ਮੁਖਲਫ (ਮੁਖਾਲਿਫ) : ਖਿਲਾਫ । ਰੂਜੀਨਾ : ਰੌਜ ਦਾ ਖਰਚਾ । ਹਰਮ : ਇਸਤ= 
ਰੀਆਂ ਦੇ ਰਹਿਣ ਵਾਲੀ ਥਾਂ । _ਜਰਤਾਮ : ਦੌਲਤ ਦੀ ਚਿੰਤਾ । ਹਲਾਲ 
ਜਾਇ : ਨੇਕੀ ਦੀ ਕਮਾਈ । ਨਾਇਬ : ਸਹਾਇਕ । 

ਪੰਨਾ 164-166 ਉਦੜੀ : ਬੇਚੈਨੀ । ਇਜਾਰਾ : ਠੇਕਾ । ਉਜਰਤ ਤੇ ਲੈਣ ਦੀ ਕ੍ਰਿਆ । 


ਪੰਨਾ 


ਸ਼ਬਦਾਵਲੀ 307 


ਮੋਢੀ : ਰਜਦ ਆਦਿ ਸਮਾਨ ਪਹੁੰਚਾਉਣ ਵਾਲਾ । _ ਸੁਮਾਰ : ਸ਼ਾਮਲ । 
ਅਰਕਾਨ : ਕਿਸੇ ਮਜ਼ਹਬ ਦਾ ਪੈਗੈਬਰ (2) । __ਯਕੀ : ?। ਮਰਾਤਿਬ : ਮਰਤਬੇ 
ਦਾ ਬਹੁਬਚਨ, ਇਜ਼ਤ, ਰੁਤਬਾ । ਆਫਤ ਪਵੈ ਅਜਾਨ : ਅਚਾਨਕ ਬਿਨਾ ਖਬਰ 
ਮਸੀਬਤ । _ਹਾਤਮਤਾਈ : ਇਕ ਅਰਬੀ ਸਰਦਾਰ ਜੋ ਹਜ਼ਰਤ ਮੁਹੈਮਦ ਤੋ” 
ਪਹਿਲਾਂ ਹੋ ਚੁਕਿਆ ਸੀ । ਇਹ ਨੀਤੀ ਨਿਪੁੰਨ, ਦਾਨੀ ਤੇ ਵੱਡਾ ਧਰਮੀ ਪੁਰਸ਼ ਸੀ । 
ਗਰਕਾਬਿ : ਡੁੱਬਿਆ ਹੋਇਆ । ਇਲਾਮ : ਆਗਿਆ ਪੁੱਤਰ ।__ ਮੂਸਾ : ਹਜ਼ਰਤ 
ਮੂਸਾ ਜੋ ਆਦਿਮ ਦੀ ਪੀੜ੍ਹੀ ਵਿਚੋ" ਸੀ, ਇਸ ਨੂੰ ਦਸ ਰਬੀ ਹੁਕਮ ਇਲਹਾਮ 
ਹੋਏ । ਫਿਰਉਨ ਦੇ ਨਾਲ ਇਸਦੀ ਵਾਰਤਾ ਪ੍ਰਸਿੱਧ ਹੈ। _ਤਿਲ ਠੁਕਰਾ : ?। 
ਗਰੂਰਤਿ _ਘੁਮੰਡ । 

167-172 : ਇਲਤ ਮਾਸ : ਸਾਰੀ ਕਥਾ ਪੜ੍ਹ ਕੇ, ਵਿਚਾਰ ਕੇ । _ਮਲਿਊਨ 
ਸ਼ੈਤਾਨ, ਧਿਰਕਾਰਿਆ ਹੋਇਆ ਪੈਮਾਲ : ਤਬਾਹ, ਬਰਬਾਦ ।। ਸਾਥੀ ਅੰਤ-- 
ਇਥਾਊ ਛੌੜ : ਦੋਲਤ ਅੰਤ ਸਮੇਂ ਸਾਥ ਨਹੀ” ਜਾਂਦੀ ਸਾਰੇ ਸੁੱਖ ਏਥੇ ਹੀ ਛਡ ਕੇ 
ਚਲੋ ਜਾਂਦੇ ਹਨ । ਹਦੀਆ : ਪੁਰਸਕਾਰ । ਸਾਹ ਮਰਦਾ ਖੜਗ ਵਜਾਏ : ਵੱਡੇ 
ਲੌਕਾਂ ਨੂੰ ਤਲਬਾਰ ਦੇ ਜ਼ੌਰ ਨਾਲ ਧਰਮ ਵਿਚ ਲਿਆਂਦਾ । ਮੌਨਦੀ ਮਦਾਰ 
(ਮੁਆਵਜ਼) : ਧਰਮ ਦੀਨ ਦਾ ਰਖਿਆ ਕਰਨ ਵਾਲਾ । _ਮਦਾਰ : ਲੱਠ, ਧੁਰਾ । 
ਚਿਹਲਤਨ : ਚਾਲੀ ਵੱਡੇ ਮਹਾਤਮਾ ਜਿਨ੍ਹਾਂ ਨੇ ਸਾਰੇ ਸੋਸਾਰ ਦਾ ਭਾਰ ਸਹਿਆ 
ਹੋਇਆ ਹੈ ।_ ਸ਼ਾਹ ਮਰਦਾ : ? _ਜਾਦਾਵਾਲੇ ਜਬਰ ਹੈ : ਤਾਕਤ ਮਨਾ ਕੇ 
ਜ਼ੁਲਮ ਕਰਕੇ । ਬਿਨ ਜਾਦ : ਸਫਰ ਖਰਚ ਬਿਨਾ । ਮਕਨਪੁਰ (ਮਕਨਪੁਰ) : ਕਾਨ” 
ਪੁਰ (ਯੂ. ਪੀ.) ਦੇ ਇਲਾਕੇ ਦਾ ਇਕ ਨਗਰ । ਵੁਠੈ ਰਯਤ ਹੋਇਕੇ : ਪਰਜਾ 
ਵਾਂਗ ਵਿਚਰਕੇ । ਦਿਗੈਬਰ : ਨੰਗਾ ਰਹਿਣ ਵਾਲਾ ਭਾਵ ਸ਼ਿਵ । ਮੁਕਾਮ ਕੂਚ : ਡੇਰਾ 
ਛਡ ਕੇ ਅੱਗੇ ਚਲਣਾ । ਖਰੂਚ (ਖਰੂਜ) : ਬਾਹਰ ਨਿਕਲਣਾ । ਸੁੰਨੀ : ਮੁਸਲਮਾਨਾਂ 
ਦਾ ਇਕ ਫਿਰਕਾ । _ਇਹ ਲੋਕ ਚਾਰ ਯਾਰਾਂ ਨੂੰ ਸਿਲਸਿਲੇਵਾਰ ਖਲੀਫਾ ਮੰਨਦੇ 
ਹਨ । ਇਨ੍ਹਾਂ ਦੇ ਨਿਸ਼ਚੇ ਅਨੁਸਾਰ ਹਜ਼ਰਤ ਅਲੀ ਵਿਚ ਕੋਈ ਖਾਸ ਵਾਧਾ ਨਹੀ” । 
ਸੁੰਨੀਆਂ ਦੇ ਚਾਰ ਇਮਾਮ ਪ੍ਰਸਿੱਧ ਹੋਏ ਹਨ । _ਹਨਫੀਯਾਹ, ਸ਼ਾਫ਼ੀਯਾਹ, _ਮਾਲਿ= 
ਕੀਯਹ ਤੇ ਹੈਬਲੀਯਹ । _ਚਾਫਜੀ ; ਤਿਆਗੀ, ਸ਼ੀਆ ਸੈਪ੍ਰਦਾਇ ਜੋ ਚਾਰ ਯਾਰਾਂ 
ਦੀ ਇਕੋ ਪਦਵੀ ਮੰਨਦੇ ਹਨ ਹਜ਼ਰਤ ਅਲੀ ਨੂੰ ਹੀ ਖਲੀਫਾ ਸਮਝਦੇ ਹਨ । 
ਯਜੀਦ : ਉਮੀ ਖਾਨਦਾਨ ਦੇ ਤਿੰਨ ਖਲੀਫੇ ਇਸ ਨਾਮ ਦੇ ਹੋਏ ਹਨ । ਇਨ੍ਹਾਂ 
ਵਿਚੋ” ਪਹਿਲੇ ਨੇ ਇਮਾਮ ਹੁਸੈਨ ਨੂੰ ਕਰਬਲਾ ਦੇ ਮੁਕਾਮ ਤੇ ਕਤਲ ਕਰਵਾਇਆ 
ਸੀ। ਹੁਸੈਨ : ਪੈਗੈਬਰ ਮੁਹੈਮਦ ਸਾਹਿਬ ਦੀ ਲੜਕੀ ਬੀਬੀ ਫਾਤਿਮਾ ਤੋਂ ਅਲੀ 
ਦਾ ਬੈਟਾ ਜੋ ਕਰਬਲਾ ਦੇ ਮਕਾਮ ਤੇ ਸਤਵੇ” ਖਲੀਫੇ ਯਜੀਦ ਦੇ ਸੈਨਾਪਤੀ ਸਿਮਰ 
ਦੇ ਹੱਥੋਂ ਕੱਤਲ ਹੋਇਆ । _ਮਕ੍ਹਫ : ? । ਕਾਰਖਾਨੇ : ਜਿਥੇ ਵੀ ਕੋਮ ਹੋ ਰਿਹਾ 
ਸੀ । ਤੁਰ ਤੁਰਾ ; ਹਾਰਨ, ਘੁੱਗੂ ਵਰਗੀ ਆਵਾਜ਼ । 


ਪੰਨਾ 173-182 :  ਬੈਦ ਖਲਾਸ : ਰਿਹਾਈ । _ ਬਾਲਾਦਸਤ :`ਸ਼ੋਸ਼ਟ, ਉਚਾ । 


ਪੰਨਾ 


ਮੱਕੇ ਮਦੀਨੇ ਦ) ਗੋਸ਼ਟਿ 


ਬਈਸੀ : ਬਾਈ _ਉਮਰਿਆਂ ਦੀ ਸਭਾ । _ਸਤਰਿਖਾਨ : ਇਸਤਰੀ ਸਭਾ । 
ਅਛੂਹਣੀ : ਫੌਜ ਦੀ ਖਾਸ ਗਿਣਤੀ । _ਹਫਤ : ਸੱਤ । __ਵਲਾਇਤ ਧੂੰਮ : 
ਬਾਹਿਰਲੇ ਮੁਲਕਾਂ ਵਿਚ ਧੁੰਮ ਪੈ ਗਈ । _ਅਜੀਮ : ਸਭ ਤੋ” ਵੱਡਾ । ਸਤਰਖਾਨ 
ਖਿਤਾਬੁ : ਜਿਨ੍ਹਾਂ ਨੂੰ ਸਤਰ ਖਾਂ ਦਾ ਖਿਤਾਬ ਦਿੱਤਾ ਗਿਆ ਸੀ । _ਨਰਿੰਦ : ਰਾਜਾ । 
ਗੁਜਰੇ ਨੂੰ ਸਲਵਾਤ : ਸਲਵਾਤ ਸਲਾਤ ਦਾ ਬਹੁ ਵਚਨ ਅਰਥ, ਨਿਮਾਜ਼ਾਂ, ਭਾਵ 
ਜੋ ਮਰ ਗਿਆ ਉਸ ਵਾਸਤੇ ਰਸੂਲ ਕੋਲ ਦਰੂਦ ਪੜਿਆ ਜਾਂਦਾ । _ਥਖਤ : ਨੇਕ 
ਸਮਾਂ । _ਕਸ਼ਪ ਰਿਖ : ਬ੍ਰਹਮਾ ਦੇ ਪੁੱਤਰ ਮਰੀਚ ਦਾ ਬੇਟਾ, ਵਾਮਨ ਅਵਤਾਰ 
ਇਸ ਦਾ ਪੁੱਤਰ ਸੀ, ਪੁਰਾਣਾਂ ਅਨੁਸਾਰ ਦਕਸ਼ ਪਰਜਾਪਤੀ ਦੀਆਂ ਤੇਰਾਂ ਲੜਕੀਆਂ 
ਨਾਲ ਇਸ ਨੇ ਵਿਆਹ ਕਰਵਾਏ ਜਿਨ੍ਹਾਂ ਵਿਚੋ ਜਗਤ ਦੇ ਸਾਰੇ ਪ੍ਰਾਣੀ ਪੈਦਾ 
ਹੋਏ । ਜੁਬਾ : ਬਸਤਰ । _ਫਰਜੈਦ : ਸਪੁਤਰ । _ਨ-ਹਕਿ : ਬਿਨਾ ਮੰਤਵ । 
ਰਤਾ : ਲਾਲ ਰੋਗ । _ਸੈਕਰ ਬਰਨ : ਸ਼ਿਵ ਦੇ ਉਪਾਸ਼ਕ । _ਮੁਅਤਲ : ਖੰਡਨ 
ਕਰਨਾ । _ਰੁਕਨ : ਥੈਮ, ਪ੍ਰਧਾਨ । _ਧਿਝਾਣਾ : ਧਿੰਗੋਜ਼ੋਰੀ । ਉਜਬਿਕ : ਤਾਤਾਰ 
ਦੇਸ਼ ਦਾ ਵਸਨੀਕ, ਤੈਮੂਰ ਦੀ ਫੌਜ ਵਿਚ ਇਹ ਭਰਤੀ ਸਨ, _ਗੈਵਾਰ ਜਾਤੀ ਹੈ । 
ਯੁਜਬਿਕ : ? _ਮੁਲਹਿਦ : ਧਰਮ ਤੋ” ਵਿਮੁਖ । ਕਾਫਰ ਅਸੀਦ ਕਹਾਏ : ਕਾਫਰ 


ਕਿਹਾ ਜਾਂਦਾ ਹੈ । 


ਪੰਨਾ 183-192 : ਗਊ ਵਧਿ : ਗਊ ਹਤਿਆ। _ ਮੁਜੀਬ : ਕਿਸੇ ਨੂੰ ਆਪਣਾ 


ਨਾਯਬ ਬਨਾਉਣ ਵਾਲਾ । _ਕਰਾਰੁ : ਸਬਰ । _ਰਸਕਸ : ਜੀਭ ਦੇ ਸੁਆਦ । 
ਗੁਰਬਾ : ਗਰੀਬਾਂ । _ਚਿਰੋਜੀਵੀ : ਲੰਮੀ ਉਮਰ ਵਾਲੇ ਦੇਵਤੇ । _ਕੋਧੀ ਲਗੇ 
ਜਬ ਨਾਉ-- : ਕਿਸ਼ਤੀ ਕਿਨਾਰੇ ਲਗਣ ਤੇ ਸਾਰੇ ਮੁਸਾਫਰ ਖਿੰਡ ਪੁੰਡ ਜਾਂਦੇ ਹਨ । 
ਧੀਰ : ਧੀਰਜ । _ਫਉਤ : ਮੌਤ ਵਾਪਰਨੀ । _ ਨਾਇਬ : ਮੁਖੀਆ । _ਇਸਥਿਰ 
ਪਿੰਡ : ਮਨ ਨੂੰ ਕਾਬੂ ਕੀਤਾ । _ਜੁਹਦ : ਤਪੱਸਿਆ । ਕਾਤੀ-ਛੁਰੀ । ਦਾਊਦ : 
ਇਸਰਾਈਲ ਵੰਸ਼ ਜਰੂਸਲਮ ਦਾ ਇਕ ਬਾਦਸ਼ਾਹ ਜੈਸੀ ਦਾ ਪੁੱਤਰ ਤੇ ਸੁਲੋਮਾਨ ਦਾ 
ਪਿਤਾਸੀ। _ਇਸ ਦੀ ਗਿਣਤੀ ਪੈਗੰਬਰਾਂ ਵਿਚ ਹੈ । _ਜਾਇਕਾ : ਸੁਆਦ । 
ਮੈਸ਼: ਛਤਰਾ । ਬੁਜ਼ੇ (ਬੁਜ) : ਬਕਰਾਂ । _ਜਬਤਾ : ਜੋਰਾਵਰ । ਚੈਗਿ : 
ਚੈਘਿਆੜ । _ਕਿਲਕਾਇ : ਕਰਦ । _ ਗੁਣ ਕੀ ਥੇਕਾ : ਗੁਣ ਰੂਪੀ ਮਿਆਨ । 
ਸਤ ਚੀਜ...ਬਕਾਈ : ਮੂਹੋ' ਆਵਾਜ਼ ਦੇਣ ਤੇ ਸੱਤ ਵਸਤੂਆਂ ਦੀ ਪ੍ਰਾਪਤੀ । 
ਮੁਸਾਇਕ : ਸ਼ੈਖ ਦਾ ਬਹੁਵਚਨ । _ਮਿਹਤਰ : ਬਜ਼ੁਰਗ । 

193-196 : ` ਸਲੋਮਾ (ਸੁਲੋਮਾਨ) : ਦਾਉਦ ਦਾ ਪੁੱਤਰ, ਇਸ ਨਾਲ ਸੈਥੈਧਿਤ 
ਅਨੇਕਾਂ ਕਹਾਣੀਆਂ ਪ੍ਰਚੱਲਿਤ ਹਨ । ਇਨਾਇਤ : ਕ੍ਰਿਪਾ, ਮੋਹਰ । ਤਾਜ ਕੁਲਹ 
ਸਿਰਦਾਨੇ _ ਤਾਜ : ਪਹਿਨਣ ਵਾਲੇ ਸਿਰ ਤੇ ਖੂਬਸੂਰਤ ਟੋਪੀਆਂ ਰਖਣ ਵਾਲੇ 
ਸਿਰਦਾਰ ਜੋ ਲੌਕਾਂ ਨਾਲੋ" ਪਰਦਾ ਆਦਿ ਕਰਕੇ ਰਹਿੰਦੇ ਹਨ ਮੂਰਤ ਜਾਲ 
ਅਲੀ ਸੇਰ : ਹਜ਼ਰਤ ਮੁਹੈਮਦ ਸਾਹਿਬ ਦੇ ਚਾਰ ਮਿੱਤਰਾਂ ਵਿਚੋਂ” ਸ਼ੇਰ ਅਲੀ ਜੋ 
ਜਵਾਈ ਸੀ, ਜਿਸ ਦਾ ਰੋਹਬ ਸੀ, ਤਿੰਨਾਂ ਨੂੰ, ਮੌਤ ਨੇ ਹਜ਼ਮ ਕਰ ਲਿਆਂ । 


ਸ਼ਬਦਾਵਲੀ 309 


ਅਨੀਅਤ : ਨਿੱਤ ਨਾ ਰਹਿਣਾ । ਕਛੁ : ਕਛੂਏ ਦੀ ਪਿੱਠ ਉਪਰ ਮੇਰ ਪਰਬਤ 
ਰਖ ਕੇ ਸਮੁੰਦਰ ਮੰਥਨ ਕਰਨ ਦੀ ਘਟਨਾ ਵਲ ਸੈਕੇਤ । ਮਛ : ਦਸ ਅਵਤਾਰਾਂ 
ਵਿਚੋ ਇਕ । ਬੈਰਾਹਿ : ਇਹ ਵੀ ਦਸਾਂ ਅਵਤਾਰਾਂ ਵਿਚੋਂ” ਸੀ । 

ਪੁੰਨਾ 197-202 : ਸਰਾਇਜੇ : ਤੈਬੂ : _ਰੈਜੂਲ : ਗਮਗੀਨ ।_ਮਾਮਹੂਰ ਅਮਰ ਹੋਣਾ । 
ਦਰੀਖਾਨਾ : ਜਿਥੇ ਨੌਬਤ ਵਜਦੀ ਹੋਵੇ । ਦਰਪੇਸ਼ : ਸਨਮੁਖ । ਫਰਾਮੌਸ : 
ਭੁਲਿਆ ਹੋਇਆ । ਬਿਲਕੁਲ ਤਮਾਮ ਦੀਦਮ : ਉਹ ਹਰ ਇਕ ਵਿਚ ਹਰ ਥਾਂ 
ਦਿਸਦਾ ਹੈ ਪਰ ਉਸ ਦਾ ਕੋਈ ਥਾਂ ਟਿਕਾਣਾ ਨਹੀ ਹੈ। ਕੁਫਰ ਦੀਨ...ਨਾ 
ਉਹ ਧਰਮ ਵਿਚ ਤੇ ਨਾ ਹੀ ਅਧਰਮ ਵਿਚ ਹੈ । ਮਿਸਮਿਲ : ਬਿਸਮਿਲ ਕਰਨਾ । 
ਮਿਸਮਿਲ ਤਾਮਸ਼ ਭਰਮ ਕਦੂਰੀ...: ਭਰਮ ਤਾਮਸ ਤੇ ਕਦੂਰਤ ਮਨ ਦੀ ਮਲੀਨਤਾ 
ਦਾ ਨਾਸ਼ ਕਰਨਾ । ਭਖਲੋ ਪੰਚ...ਪੰਜ ਕਾਮਾਦਿਕ ਵਿਤੀਆਂ ਨੂੰ ਨੂੰ ਨਾਸ਼ ਕਰਕੇ 
ਸਬਰ ਕਰਨ ਵਾਲਾ ਹੋਣਾ । ਹਕ ਹਲਾਲ ਬਖੇਰਹੁ...ਹਕ ਹਲਾਲ ਦੀ ਕਮਾਈ 
ਖਾਣੀ । ਨਿਰਧਾਰੀ_ : ਸਤਿ ਅਸਤਿ ਦਾ ਵਿਚਾਰ । ਨਿਰਲੰਭ (ਨਿਰਾਲੈਭ) : 
ਸਹਾਰੇ ਬਿਨਾ । ਅਗਮਗੜ੍ਹ : ਗਮ ਰਹਿਤ ਮਨ ਰੂਪੀ ਕਿਲਾ । ਤੀਨ ਕਉ ਦਲ 
ਮਲੇ : ਤ੍ਰੰ ਗੁਣਾਂ ਨੂੰ ਵਸ ਕਰਕੇ ਚਉਥੇ ਪਦ ਵਿਚ ਪਹੁੰਚ ਕੇ ਸੂਰਜ ਦੋ ਪ੍ਰਕਾਸ਼ ਦੀ 
ਪ੍ਰਾਪਤੀ ਕਰੇ । ਅਰਹੈਤ : ਪੂਜਾ ਯੋਗ, ਬੁੱਧ ਮਤ ਦਾ ਉਹ ਰਿਸ਼ੀ ਜੋ ਗਿਆਨ 
ਦੁਆਰਾ ਨਿਰਵਾਣ ਨੂੰ ਪ੍ਰਾਪਤ ਹੋਇਆ । ਲੋਚਨ : ਖੋਜਦਿਆਂ । ਬਿਸੀਆਰ : 
ਨਾਗ । ਨਰਬਦ : ਆਦਮੀ ਤੋ ਜੋ ਨਾ ਬਿਆਨ ਕੀਤਾ ਜਾਂ ਸਕੇ । 


ਪੰਨਾ 203-206 : ਮੂਢ : ਗੁਮਰਾਹ, ਭੁੱਲਿਆ ਹੋਇਆ । ਜਾਲ ਜਿਕਰ ਕਰ : ਬੈਦਗੀ 
ਨਿਮਾਣੇ ਹੋ ਕੇ ਕਰ, ਵਿਸ਼ਵਾਸ ਨਹੀ ਡੋਲਣਾ ਚਾਹੀਦਾ । ਸਲਵਾਤ : ਨਿਮਾਜ਼ਾਂ । 
ਜਲਾਲਤਿ : ਸ਼ੋਭਾ, ਸ੍ਰਸ਼ਟਤਾ । ਫਾਰਗ : ਬੇਫਿਕਰ । ਲਾਨਤ ਬਰਸਰ : 
ਉਨ੍ਹਾਂ ਦੇ ਸਿਰ ਉਪਰ ਫਿਟਕਾਰ ਜੋ _ਨਿਮਾਜ਼ ਬਾਰੇ ਕਿੰਤੂ ਕਰਦੇ ਹਨ । ਹੈਬਤ : 
ਡਰ । ਰਹਿਮਤ : ਕ੍ਰਿਪਾ ਦ੍ਰਿਸ਼ਟੀ । ਰਿਹਲ :; ਜਿਸ ਉਪਰ ਪੁਸਤਕ ਟਿਕਾ ਕੇ 
ਪੜ੍ਹੀ ਜਾਵੇ । ਸਚ ਗਰਦਾਨ ਲੈ ਦਿਲੋ ਜੁਜਾਦਾਨ. ..ਦਿਲ ਰੂਪੀ ਬਸਤੇ ਵਿਚ 
ਸਚ ਨੂੰ ਲਪੇਟ ਲੈ । ਬਦਗੋਈ : ਬਦਨਾਮੀ ਕਰਨੀ । ਮਿਹਰ ਮਹਿਰ : ਕ੍ਰਿਪਾ 
ਦ੍ਰਿਸ਼ਟੀ ਦੀ ਭੇਟਾ । ਅਜਲ : ਮੌਤ ਦਾ ਸਮਾਂ । ਹਭੀ ਥੀਈ ਫਨਾਹ : ਸਭ ਕੁਝ 
ਨਾਸ਼ਮਾਨ ਹੋ ਜਾਣਾ । 

ਪੰਨਾ 207-208 : ਆਹੁਰੈਗ ਦੇਖ ਸਿਆਹੀ...: ?। ਮੂਸਿ ਲੋਵਹੁ : ਲੁੱਟ ਲੈਣਾ । 
ਖੁਨਾਮ ਸਾਜੇ : ਅਪਰਾਧੀ ਬਨਾਉਣ ਵਾਲੇ । ਲਾਹੂਤ ਓਅੰਕਾਰਾ ਰੇ : ਬ੍ਰਹਮ 
ਲੀਨਤਾ ਵਿਚ ਪਹੁੰਚਣ ਵਾਲਾ ਓਅੰਕਾਰ ਹੈ । ਵਜੂਦ ਗਿਲਕਾਰਾ (ਫ਼ਾ) : ਵਜੂਦ 
ਮਿੱਟੀ ਹੋ ਜਾਣ ਵਾਲਾ ਹੈ । ਲਾ ਮਕਾਨ : ਘਰ ਰਹਿਤ ਭਾਵ ਈਸ਼ਵਰ । ਯਕਸਾਰਾ 
ਰੇ : ਸਾਰੇ ਸਮਸਤ ਵਿਚ । ਇਸਲਾਮ ਕੁਫਰ ਯਕਸਾਰਾ ਰੇ : ਭਾਵ ਧਰਮ ਤੇ 
ਅਧਰਮ ਸਭ ਥਾਂ ਤੇ ਫੈਲਿਆ ਹੋਇਆ ਹੈ । ਦਸਤਾਗੀਰ ਪੀਰ ਬਿਨ...; ਮੁਰਸ਼ਦ 
ਦਾ ਹੱਥ ਪਕੜਨ ਬਿਨਾ ਹਕੀਕਤ ਦਾ ਰਸਤਾ ਜੋ ਗੁਬਾਰ ਨਾਲ ਭਰਿਆ ਹੈ ਲੰਘਣਾ 


ਪੰਨਾ 


ਕੇ ਮਦੀਨੇ ਦੀ ਗੋਸ਼ਟਿ 


ਔਖਾ ਹੈ । ਤਾਲ ਆਮਦ--: ਸਾਰੇ ਜਵਾਨ ਮਰਦਾਂ ਨੂੰ ਮੂਲ ਬਾਰੇ ਕੋਈ ਖਬਰ 
ਨਹੀ” ਪਹੁੰਚਦੀ । ਬੇਖ : ਮੂਲ । ਨੇਸ਼ਤ : ਨਾਸ਼ ਹੋਣਾ । ਗੁਫਤ ਸੁਨੀਦ--ਐਨਲ ਹਕਿ 
ਪੁਕਾਰਾ ਰੇ : ਜੋ ਅਨਲਹੁੱਕ ਪੁਕਾਰਦੇ ਹਨ ਉਹ ਕਦੇ ਨਾਸ਼ ਨਹੀਂ ਹੁੰਦੇ । 
ਲਤੀਫ : ਸੂਖਮ । _ਕੀਚੇ ਇਕ ਲਤੀਫ : ਇਕ ਨੂੰ ਸ਼ੁਧ ਪਵਿੱਤਰ ਦੱਸ । 
ਸਰਫ : ਪਰਖਣਾ । _ਡਿਚੈ ਸਰਫ ਲਤੀਫ ਕੂ ਕੀਚਨ ਹੋ ਕਤੀਫ਼ : ਪਰਖੇ ਹੋਏ ਸ਼ੁਧ 
ਪਵਿੱਤਰ ਤੱਤ ਨੂੰ ਵੇਖ ਕੇ ਬਾਕੀ ਕਿਵੇ" ਈਰਖਾ ਕਰਦੇ ਹਨ । ਨਬੂਦ : ਹਸਤੀ 
ਰਹਿਤ । ਪਹਿਰਨ : ਲਿਬਾਸ । ਪਟਿ ਦੇ : ਰੇਸ਼ਮ ਦੇ । ਲਿੰਗੜੇ : ਫਾਟੇ ਪੁਰਾਣੇ 
ਕਪੜੇ । 

209-216 ਹਿਕਨਾ ੫ਕ ਤਾਮ...; ਇਕ ਉਹ ਹਨ ਜਿਨ੍ਹਾਂ ਪਾਸ ਖਾਣ 
ਪੀਣ ਦੀ ਘਾਟ ਨਹੀ” ਕੁੱਤਿਆਂ ਅੱਗੇ ਸੁੱਟਦੇ ਸਨ । _ਤੁਖਾਰ : ਤੌਜੋਰੀਆਂ । 
ਦਿਰਬ : ਦੌਲਤ । ਤੁਖ਼ਮ : ਬੀਜ । ਕੁਬਾਣਿ : ਭੈੜੀ ਆਦਿਤ । ਜਹੂਰ : ਪ੍ਰਕਾਸ਼, 
ਚਮਤਕਾਰ । ਭੂਪ : ਬਾਦਸ਼ਾਹ । ਮਹਾਰਥੀ : ਵੱਡਾ ਯੋਧਾ । ਓਡੇ ਹੋਏ : ਵੱਡੇ ਰੁੱਖਾਂ 
ਹੇਠ ਛੁਪੇ ਹੋਏ । ਅੰਜਨੁ : ਸੁਰਮਾ, ਏਥੇ ਰੋਸ਼ਨੀ ਤੋਂ ਭਾਵ ਹੈ । ਦਾਸਤਾਨ : ਕਥਾ 
ਗੰਦਬ : ਕਣਕ । _ਦਰਬ ਤੱਤ : ਦੌਲਤ ਦੇ ਤੱਤ । _ਉਲਵੀ : ਫੌਜਿਸ਼ਤਾ । 
ਸਿਫੁਲੀ ਘਟੀਆ । 


ਪੰਨਾ 217-224 : ਬੁਖਾਰ : ਗਰਮੀ । ਪਰਸੇਉ : ਪਸੀਨਾ । ਭੇਉ : ਭੇਦ । ਪ੍ਰਬੋਧਿਆ : 


ਜਗਾਉਣਾ । ਮਲੀਹ : ਮਲਮੂਤਰ । ਮੁਰਤਜਾ : ਜਿਸ ਤੋਂ ਕਿਸੈ ਵਸਤੂ ਦੀ 
ਆਸ ਰਖੀ ਜਾਂਦੀ ਹੋਵੇ । ਜਕਰੀਆ : ਇਸ ਦੇ ਜਿਉ'ਦਿਆਂ ਰੁੱਖ ਵਿਚ ਚੀਰੇ 
ਜਾਣ ਵਾਲੀ ਘਟਨਾ ਵਲ ਸੈਕੇਤ । ਖੁੜਲ : _ਢਠਿਆ ਖੂਹ । ਅਢਾਈ : ਢਾਈ । 
ਆਲਤ : ਲਿੰਗ । ਨੀਮ : ਅੱਧਾ । ਗੁਸਲ : ਇਸ਼ਨਾਨ । ਸੀਰ : ਮਿੱਠਾ । ਮਹੀ 
ਹਮਹ ਹਰੋਇ : ਇਨ੍ਹਾਂ ਸਵਾਦਾਂ ਨੇ ਸਾਨੂੰ ਸਭ ਨੂੰ ਲੁਟਿਆ ਹੋਇਆ ਹੈ । 
ਰੋਗਨ : ਬਿੰਦਆਈ । ਮਦਰਾਇ : ਸ਼ਰਾਬ । 


ਪੰਨਾ 225-230 ਅਬਦਾਲ : ਮੁਸਲਮਾਨਾਂ ਵਿਚ ਹਿੰਦੂਆਂ ਦੇ ਦਿਕਪਾਲ ਵਾਂਗ 70 


ਅਬਦਾਲ ਮੰਨੇ ਹਨ । ਇਨ੍ਹਾਂ ਦੇ ਮੁਖੀ ਨੂੰ ਗੈਸ ਦੀ ਪਦਵੀ ਦਿੱਤੀ ਜਾਂਦੀ ਹੈ । 
ਅਬਦਾਲਾਂ ਦੀ ਬੈਦਗੀ ਆਸਰੇ ਹੀ ਦੁਨੀਆਂ ਕਾਇਮ ਹੈ । ਇਨ੍ਹਾਂ ਵਿਚੋ ਜਦ ਇਕ 
ਮਰ ਜਾਂਦਾ ਹੈ ਤਾਂ ਅਲ੍ਹਾ ਉਸ ਦੀ ਥਾਂ ਕਿਸੇ ਹੌਰ ਨੂੰ ਭੇਜ ਦੇਂਦਾ ਹੈ । 
ਬਰੂਤਾ : ਮੁੱਛਾਂ । ਕੁਲਾਬ : ਇਕ ਪ੍ਰਕਾਰ ਦਾ ਲੋਹੇ ਦਾ ਹਥਿਆਰ ਮੋਚਨਾ ਆਦਿ । 
ਇਜ਼ਾਰ : ਸਲਵਾਰ । _ਜਾਦ : ਘੁੰਘਰਾਲੋ ਵਾਲ, ਸਿਰ ਦੀ ਝੰਡ ਆਦਿ । 
ਥਾਟੀ : ਸੈਕਲਪ, ਬਨਾਵਟ ਆਦਿ । ਚਉਕੀਦਾਰੀ ਤੇ...ਖਾਇ : ਰਾਜਾ ਪਰਜਾ 
ਦੀ ਰਖਿਆ ਕਰਨ ਦੀ ਥਾਂ ਜਬਰਨ ਮਾਮਲਾ ਉਗਰਾਹੁੰਦਾ ਹੈ । ਨੇਸਦਾਰ : 71 
ਗੈਬਾਨੀ : ਲੁਕ ਕੇ । ਖੂਕ : ਖੂੰਨ ਕਰਨਾ । ਮਰਦਾਨੇ : ਮਰਦ ਪੁਰਸ਼ ਜੋ 
ਖੂਨ ਕਰਦੇ ਹਨ । ਦਾਨੰਦ : ਜਾਣਿਆ ਗਿਆ । ਦਿਵਾਨਾ : ਪਾਗਲ । ਬੈਕੋਂ : ਟੇਡਾ 
ਮੂੰਹ, ਭਾਵ ਟੇਡਾ ਮੂੰਹ ਕਰ ਕੇ ਹੁਕਮ ਫੁਸਾਉਣਾ ਹੈ । ਗ਼ਬਰ : ਧਨ ਦੇ ਮਾਣ ਨਾਲ 


ਸ਼ਬਦਾਵਲੀ 311 


ਮਸਤ, ਅਭਿਮਾਨੀ । ਫੁਕਰਾਵਾ : ਫਕਰਾਂ ਦਾ । ਉਪਰਾਵਾ : ਉਪਰਾਲਾ, ਮਦਦ । 
ਮੁਹੀਮ : ਲਕਸ਼ਰਕਾਰੀ । ਆਹਨ : ਲੌਹਾ । ਰੂਹੜਾ : ਰੂਹ ਲਈ ਵਿਕਰਤ ਸ਼ਬਦ । 
ਮਵਾਸ : ਆਕੀ, ਖ਼ੁਦਮੁਖਤਾਰ । 


ਪੰਨਾ 231-244 ` ਅਸਪ : ਘੋੜਾ । ਬੈਰਾਹਿ : ਸੂਰ । ਬਿਦਾਇਤ (ਬਦਾਅਤ) : ਧੀਰਜ 


ਪੰਨਾ 


ਦਾ ਉਲੰਘਣ ਕਰਨ ਵਾਲਾ, ਵਿਆਕੁਲ । _ ਬਿੰਦੀ : ਮਿਥਣਾ, ਨਿਸ਼ਚਿਤ ਕਰਨਾ 
ਬਾਰਾਂ : ਵਰਖਾ । ਸਿਤੂੰਨ : ਖੈਮ । ਚੌਦੋਏ : ਸਾਇਆਵਾਨ । ਕਵੀਆ : ਸ਼ਕਤੀਵਾਲਾ 
ਅਮੋਧਿ : ਜੋ ਜਗ ਦੀ ਕੁਰਬਾਨੀ ਯੋਗ ਹੋਵੇ । ਸੁੰਮੁਨ : ਨੇਕ ਕੌਮ । ਮੁਕਨੁ : ਨਾ ਕਰ 
(ਭੈੜੇ ਕੈਮ) । _ਸੀਸਾਰ (ਸੈਸਾਰ) _: ਮਗਰ _ਮਛ । __ ਸਿੱਸਰੀ : ਮਿਠਾਸ । 
ਸਹਦਿ : ਸ਼ਹਿਤ । ਕਾਨ ਮਿਜਾਲੂ : ?। _ਮਨ ਉਰਫ ਨਫ਼ਸ ਕੀ ਜਾਤਾ ਫਕਦ 
ਰਬ ਪਛਾਨਹੁ : ਮਨ ਰੂਹ ਦਾ ਦੂਜਾ ਨਾਮ ਹੈ ਇਸ ਲਈ ਕੇਵਲ ਰੱਬ ਦੀ 
ਪਹਿਚਾਨ ਕਰਨੀ ਠੀਕ ਹੈ । _ਉਰਫ : ਰੂਹ । _ਫਕਦ (ਫ਼ਕਤ) ॥ ਕੇਵਲ । 
ਈਕੋਮਾਏ (ਈਕ ਮਇਆ) : ਮਿਲ ਕੇ ਜੋ ਇਕ ਰੂਪ ਹੋ ਗਿਆਹੈ। 
ਜਿਨਾਰ : ਜਨੇਊ 1 

245-249 ਜੇਬਾਇਸ : ਸਜਾਵਟ । _ ਖਿਲਵਤ : ਇਕਾਂਤ ਦੀ ਥਾਂ । 
ਬਹਿਕਾਰ : ਮਹਿਕ । _ ਮੁੰਦਫੀ : ਮਾਰ ਖੋਰਾ । _ਨਵੀਸਿੰਦੇ : ਮੁਨਸ਼ੀ । 
ਫੋਤੇਦਾਰ : ਖਜਾਨਚੀ । __ਮਵਾਸਿਆਂ : ਆਕੀਆਂ ਨੂੰ । _ਅਹਿਦੀ : ਫਰਮਾਨ ਲੈ 
ਕੇ ਜਾਣ ਵਾਲਾ । 


6185 01675/ 76137 । ##6.7871860707/6.0) 


6-੧5੨। 


ਸਾਡੀਆਂ ਕੁਝ ਹੋਰ ਮਹੱਤਵਪੁਰਣ ਰਚਨਾਵਾਂ 


ਭਾਈ ਜੋਧ ਸਿੰਘ ਗੱਦ ਸੋਰਭ 

(ਸੰਪੂਰਣ ਗਦ ਰਚਨਾ) ੧ ਸ਼ 8250 
ਸਿੱਖ ਰਹੱਸਵਾਦ ੍ 26,00 
ਮੱਧ ਕਾਲੀਨ ਭਗਤੀ ਕਾਵਿ ਦੀ ਭੂਮਿਕਾ ਰਿ 3000 
ਭਗਤੀ ਸਿਧਾਂਤ ਦੇ ਆਧਾਰ ਸ੍ਰੋਤ ਰੰ ਨ 7500 
ਸੂਫੀਮਤ ਅਤੇ ਧਾਰਮਿਕ ਲਹਿਰਾਂ 4500 
ਧਰਮ ਦਾ ਦਾਰਸ਼ਨਿਕ ਪੱਖ ਰਮ 2000 
ਸੁਰਤਿ ਸ਼ਬਦ ਵਿਚਾਰ 1800 
ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ 62.00 
ਆਸਾ ਦੀ ਵਾਰ ਦਾ ਟੀਕਾ (ਆਨੰਦ ਘਨ) _ਸੀ ਰਿ 2800 
ਪ੍ਰਾਣ ਸੰਗਲੀ ਪਾਦਕ; ਪੁਗੀ _100,00 
ਕਸਫੂਲ ਮਹਿਜੂਬ 


> ਣ % ੦੨ > ੪੭ ਦਾ > ੯੨ 1= 


ਪਰਚੀ ਭਾਈ ਅੱਡਣ ਸ਼ਾਹ ਕੀ 

ਜਨਮ ਸਾਖੀ ਸ੍ਰੀ ਗੁਰੂ ਨਾਨਕ ਸਾਹ ਕੀ 
ਜਪੁਜੀ ਦੇ ਪੰਜ ਖੰਡ 

ਗੁਰੂ ਨਾਨਕ ਧਰਮ ਚਿੰਤਨ 

ਗੁਰੂ ਨਾਨਕ ਦਾ ਕੁਦਰਤ ਸਿਧਾਂਤ 


12. 
13 

14. 
16. 
16. 
17, 


ਦਲ 


7੭. ੨ ੩ 
ਸਦ, ਦ 


ਹੋਰ ਜਾਣਕਾਰੀ ਲਈ ਹੇਠ ਲਿਖੇ ਪਤੇ ਤੇ ਚਿੱਠੀ-ਪੱਤਰ ਕਰੋਂ 


ਪਬਲੀਕੇਸ਼ਨ ਬਿਊਰੋ 
147002 


